


ਗੁਰ ਬਿਲਾਸ ਪਾਤੋਸ਼ਾਹੀ-੬ 


ਭਗਤ ਸਿੰਘ 


``ਸੰਪਾਦਕ ` 
ਡਾ, ਗੁਰਮੁਖ ਸਿੰਘ 





ਪਬਲੀਕੇਸ਼ਨ ਬਿਉਰੋ 


ਪੰਜਾਬੀ ਯੂਨੀਵਰਸਿਟੀ, ਪਟਿਆਲਾ 


_```& ੍ 
ਧੁੱਜਾਬੀ ਸਾਹਿਤ ਅਧਿਅੰਨ ਵਿਭਾਗ 
ਪੰਜਾਬੀ ਯੂਨੀਵਰਸਿਟੀ, ਪਟਿਆਲਾ 


੧1੨॥11.&9 ?475114ਸ1--6 (70774) 
2227 
੧4647 51168 
20੬9 $7 
128. 30800%ਜ 5$149ਸ 
198੧੧ 81-7380-493-5 


1997 
ਪਹਿਲੀ ਵਰ : 250 
ਮੁੱਲ : 400-00 


ਪ੍ਰੋਫੇਸਰ ਰਣਬੀਰ ਸਿੰਘ, ਐਮ. ਏਂ. (ਅੰਗਰੇਜ਼ੀ), ਪੀ=ਐੱਚ. ਡੀ., ਰਜਿਸਟਰਾਰ, ਪੰਜਾਬ] 
ਯੂਨੀਵਰਸਿਟੀ, ਪਟਿਆਲ' ਨੇ ਐਡਵਿਨ ਪ੍ਰੈਸ, ਪਟਿਆਲਾ! ਤੌਂ” ਛਖਵਾਂ ਕੇ ਪ੍ਰਕਾਸ਼ਿਤ 
ਕਤ । 


ਦੇ ਸ਼ਬਦ 


ਯੂਨੀਵਰਸਿਟੀ-ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੁਆਰਾ ਚਲਾਈ ਜਾ ਰਹੀ 
ਹੱਥ-ਲਿਖਤ ਸੋਪਾਦਨ ਲੜੀ ਵਿਚ ਹਥਲੀ ਪੁਸਤਕ ਗ੍ਰਰਬਿਲਾਸ਼ ਪਾਤਸ਼ਾਹੀ ਛੋਵੀ” ਰਚਿਤ 
ਭਾਈ ਭਗਤ ਸਿੰਘ, ਦੀ ਸੰਪਾਦਨਾ ਹੈ । ਇਸ ਵਿਚ ਗੁਰੂ ਹਰਿਗੋਬਿੰਦ ਦੇ ਜੀਵਨ ਦਾ 
ਵਿਸਥਾਰਪੂਰਵਕ ਬਿਉਣਾ 21 ਅਧਿਆਵਾਂ ਵਿਚ ਦਿਤਾ ਗਿਆ ਹੈ । ਕਰਤਾ ਨੇ ਆਪਣੀ 
ਕਾਵਿ-ਰਚਨਾ ਵਿਚ ਵੱਖ ਵੱਖ ਛੌਦਾਂ ਦੀ ਵਰਤੋਂ" ਕੀਤੀ ਹੈ ਜਿਵੇ' ਸਵੈਯਾ, ਚੌਪਈ, 
ਦੋਹਰਾ, ਸੌਰਠਾ, ਕਥਿਤ, ਛਪੰ ਅੰਤੇ ਅੜਿਲ ਆਦਿ । ਇਸ ਕਵਿਤਾ ਦੀ ਭਾਸ਼ਾ ਬੜੀ 
ਸਰਲ ਤੇ ਸੁਖੌਨ ਹੈ, ਭਾਵੇ" ਉਸ ਉਤੇ ਕਿਧਰੇ ਕਿਧਰੇ ਬਜੀ ਦਾ ਵੀ ਪਰਭਾਵ ਹੈ । 

ਆਸ ਹੈ ਇਹ ਪੁਸਤਕ ਮਧ-ਕਾਲੀਨ ਸਾਹਿਤ ਵਿਚ ਰੁਚੀ ਰੱਖਣ ਵਾਲੇ ਵਿਦਵਾਨਾਂ 
ਅਤੇ ਪਾਠਕਾਂ ਲਈ ਲਾਹੇਵੰਦ ਸਾਬਤ ਹੋਵੇਗੀ । 


ਪੰਜਾਬੀ ਯੂਨ)ਵਰਸਿਟੀ ਜੋਗਿਦਰ ਸਿੰਘ ਪੁਆਰ 
ਪਟਿਆਲਾ! ਵਾਈਸਖਜਚ਼ਾਂਸਲਰ 


ਵਿਭਾਗੀ ਸ਼ਬਦ 


ਪੰਜਾਬੀ ਸਾਹਿਤ ਅਧਿਐਨ `ਵਿਭਾਗ ਦੀ ਸਥਾਪਨਾ ਦੇ ਮੁਖ ਉਦੇਸ਼ ਵਿਚ “ਹੱਥ 
ਲਿਖਤ ਸੈਪਾਦਨ ਲੜੀ" ਦਾ ਵਿਸ਼ੋਸ਼ ਮਹੱਤਵ ਹੈ ਜਿਸ ਅਧੀਨ ਪੰਜਾਬੀ ਦੀਆਂ ਕਲਾਸਕੀ 
ਰਚਨਾਵਾਂ_` ਨੂੰ, ਉਪਲਬਧ `ਹੱਥ _ਲਿਖਤ _ਖਰੜਿਆਂ ਦੇ ਆਧਾਰ ਤੇ, ਸਹੀ ਢੋਗ ਨਾਲ 
ਸੈਪਾਦਿਤ ਕਰਵਾ ਕੇ ਪੁਕਾਂਸ਼ਤ ਕਰਵਾਏ ਜਾਣ ਦੀ ਯੋਜਨਾ ਬਣਾਈ ਗਈ ਸੀ । 

ਇਸ 'ਹੱਥ ਲਿਖਤ ਸੈਪਾਂਦਨ ਕਲਾ ਲੜੀ” `ਅਧੀਨ ਗੁਰਬਿਲਾਸ ਪਾਤਸ਼ਾਹੀ ਛੋਵੀ”, 
ਰਚਿਤ ਭਾਈ ਭਗਤ ਸਿੰਘ ਦਾ ਸੈਪਾਦਨ ਡਾ. ਗੁਰਮੁਖ ਸਿੰਘ, ਭਾਸ਼ਾ ਵਿਭਾਗ, ਤੋ” 
ਕਰਵਾਇਆ ਗਿੰਆ ਹੈ । ਡਾ. ਗੁਰਮੁਖ ਸਿੰਘ ਮਧਕਾਲੀਨ ਸਾਹਿਤ, ਖਾਂਸ ਕਰਕੇ ਹੱਥ 
`ਲਿਖਤ ਸਾਹਿਤ ਨੂੰ ਵਾਚਣ ਦੀ ਚੰਗੀ ਮੁਹਾਰਤ ਰਖਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਇਹ 
ਕਾਰਜ ਸੌਂਪਿਆ ਗਿਆ ਸੀ । ਰ 

`` ਇਸ ਪੁਸਤਕ ਵਿਚ ਲੇਖਕ ਨੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਜੀਵਨ ਦੇ ਹਰ 

ਪੁੱਖ ਨਾਲ ਸਬੰਧਤ ਨਿੱਕੀ ਤੋ ਨਿੱਕੀ ਘਟਨਾ ਨੂੰ ਵੀ ਅੱਖ” ਓਹਲੇ ਨਹੀਂ ਹੋਣ ਦਿਤਾ । 
ਭਾਈ ਮਨੀ ਸਿੰਘ ਜੀ ਨੇ ਗੁਰੂ ਗੌਬਿੰਦ ਸਿੰਘ ਜੀ ਪਾਸੋ', ਗੁਰੂ ਹਰਿ ਗੋਬਿੰਦ ਸਾਹਿਬ ਦੇ 
ਜੀਵਨ ਸਬੈਧੀ ਜੋ ਕੁਝ ਸੁਣਿਆ ਸੀ ਉਸ ਨੂੰ ਕਥਾ ਰੂਪ ਵਿਚ ਗੁਰਦੁਆਰਾ ਨਾਨਕਸਰ 
ਵਿਖੋ ਸੁਣਾਇਆ ਸੀ । ਜਿਸ ਨੂੰ ਅਧਾਰ ਬਣਾ ਕੇ ਭਾਈ ਭਗਤ ਸਿੰਘ ਨੇ ਹਥਲੀ ਪੁਸਤਕ 
ਦੇ ਰੂਪ ਵਿਚ ਕਾਵਿ ਬਧ ਕੀਤਾ ਹੈ । ਜਿਸ ਵਿਚ ਉਸ ਨੇ ਗੁਰੂ ਹਰਿਗੌਬਿੰਦ ਸਾਹਿਬ ਦੇ 
ਸਮੁਚੇ ਜੀਵਨ ਨੂੰ ਭਾਈ ਭਗਤ ਸਿੰਘ ਵਲੋ“ ਕਾਵਿ ਬਧ ਕੀਤੇ ਖਰੜੇ ਨੂੰ ਕੁਲ ਇੱਕੀ 
ਅਧਿਆਵਾਂ ਵਿਚ ਵੰਡਿਆ ਹੈ । 

ਇਸ ਪੁਸਤਕ ਦੀ ਸੰਪਾਦਨਾ ਕਰਨ ਸਮੇ” ਡਾ. ਗੁਰਮੁਖ ਸਿੰਘ ਨੇ ਨਿਮਨ ਲਿਖਤ 
ਖਰੜਿਆਂ ਨੂੰ ਆਧਾਰ ਸਮਗਰੀ ਵਜੋ” ਵਰਤਿਆ ਹੈ ਬੇਸ਼ਕ ਮੂਲ ਪਾਠ ਵਜੋ” ਉਨ੍ਹਾਂ ਨੇ 
ਹਰਚੈਦ ਸਿੰਘ ਸੁਨਾਮ ਵਾਲੇ ਖਰੜੇ ਦੀ ਵਰਤੋ” ਹੀ ਕੀਤੀ ਹੈ ਪਰ ਪਾਠ ਨਿਰਧਾਰਤ ਕਰਨ 
ਲਈ ਤੁਲਨਾਤਮਕ ਵਿਧੀ ਵਜੋ” ਡਾ. ਸਾਹਿਬ ਨੇ ਡਾ. ਰਾਮ ਸਿੰਘ ਭੌਗਪੁਰ ਅਤੇ ਸ. 
ਦਲਬੀਰ ਸਿੰਘ ਮੁਹਾਲੀ ਪਾਸ ਉਪਲਬਧ ਖਰੜਿਆਂ ਦੀ ਵਰਤੋ” ਕੀਤੀ ਹੈ । 

ਵਿਦਵਾਨ ਸੰਪਾਦਕ ਵਲੋ” ਭਾਈ ਭਗਤ ਸਿੰਘ ਦੀ ਇਸ ਰਚਨਾ ਦਾ ਪਾਠ 
ਨਿਰਧਾਰਤ ਕਰਨ ਦੇ ਨਾਲ ਨਾਲ ਇਸ ਦੀਆਂ ਕਾਵਿਕ ਵਿਸ਼ੇਸ਼ਤਾਵਾਂ ਸਬੋਧੀ ਵੀ ਟੀਕਾ 
ਟਿਪਣੀ ਕੀਤੀ ਗਈ ਹੈ । ਕਵੀ ਵਲੌ' ਵਰਤੇ ਗਏ ਵੱਖ ਵੱਖ ਤੱਥਾਂ ਦੀ ਇਤਿਹਾਸਕਤਾ 
ਸਬੰਧੀ ਟਿਪਣੀ ਕਰਨ ਦੇ ਨਾਲ ਨਾਲ ਵੱਖ ਵੱਖ ਅਧਿਆਵਾਂ ਵਿਚ ਵਰਤੇ ਗਏ ਵੱਖ ਵੱਖ 


(੧1) ਗੁਰਬਿਲ'ਸ ਪਾਤਸ਼ਾਹੀ ੬ 


ਛੰਦਾਂ ਦੀ ਵਰਤੋ" ਸਬੋਧੀ ਵੀ ਚਾਨਣਾ ਪਾਇਆ ਗਿਆ ਹੈ । ਲੇਖਕ ਵਲੋਂ" ਸਵੈਯਾ, ਚੌਪਈ 
ਦੌਹਰਾ, ਸੋਰਠਾ, ਕਬਿੱਤ, ਛਪੰ, ਅੜਿਲ ਅਤੇ ਸਰਵੌਚ ਆਦਿ ਛੰਦਾਂ ਦੇ ਕਾਵਿ ਰੂਪਾਂ ਦੀ 
ਵਰਤੋ" ਪੂਰੀ ਸਫ਼ਲਤਾ ਸਹਿਤ ਕੀਤੀ ਗਈ ਹੈ। ਜਿਸ ਪ੍ਰਥਾਇ ਸੋਪਾਦਕ ਵਲੋ” 
ਅਲੌਚਨਾਤਮਕ ਦਿਸ਼ਟੀ ਤੌ ਜਾਣਕਾਰੀ ਵੀ ਕਰਵਾਈ ਗਈ ਹੈ । ਜਿਥੋਂ ਤਕ ਪੁਸਤਕ ਦੀ 
ਭਾਸ਼ਾ ਦਾ ਸਬੰਧ ਹੈ, ਕਵਿਤਾ ਦੀ ਬੋਲੀ ਮਲ ਰੂਪ ਵਿਚ ਪੰਜਾਬੀ ਹੈ ਜੋ ਬਹੁਤ ਹੀ ਸਰਲ 
ਰੋਣ ਕਰਕੇ ਆਮ ਪਾਠਕ ਦੇ ਸਮਝ ਵਿਚ ਆਉਣ ਗੋਚਰੀ ਹੈ ਪਰ ਇਸ ਉਪਰ ਬਰਜ ਦਾ 
ਪ੍ਰਭਾਵ ਵੀ ਪ੍ਰਤੱਖ ਦਿਖਾਈ ਦਿੰਦਾ ਹੈ । ਲੋਖਕ ਨੇ ਬੋਲੀ ਹੀ ਬ੍ਰਜ ਦੇ ਪ੍ਰਭਾਵ ਵਾਲੀ ਨਹੀ” 
ਵਰਤੀ ਉਸ ਨੇ ਕੁਝ ਛੌਦ ਵੀ ਉਹ ਹੀ ਵਰਤੇ ਹਨ ਜਿਹੜੇ ਪੰਜਾਬੀ ਵਿਚ ਘੱਟ ਵਧ ਹੀ 
ਵਰਤੋ" ਵਿਚ ਆਏ ਹਨ ਅਤੇ ਬ੍ਰਜ ਵਿਚ ਆਮ ਪ੍ਰਚਲਤ ਹਨ । 

ਸੰਪਾਦਕ ਵੱਲੋ" ਇਸ ਪੁਸਤਕ ਦੀ ਸੋਪਾਦਨਾ.ਪੁਰੀ ਮਿਹਨਤ ਤੇ ਲਗਨ ਨਾਲ ਕੀਤੀ 
ਗਈ ਹੈ । ਆਸ ਹੈ ਸਿੱਖ ਧਰਮ, ਮਧਕਾਲੀਨ ਪੰਜਾਬੀ ਸਾਹਿਤ ਤੇ ਇਤਿਹਾਸ ਵਿਚ ਰੁਚੀ 
ਰੱਖਣ ਵਾਲੇ ਪੰਜਾਬੀ ਪਾਠਕ, ਵਿਦਿਆਰਥੀ, ਅਧਿਆਪਕ ਤੇ ਖੋਜਾਰਥੀ ਇਸ ਦਾ ਪੂਰਾ 
ਪੂਰਾ ਲਾਭ ਉਠਾਉਣਗੇ । 


ਪੰਜਾਬੀ ਸਾਹਿਤ ਅਧਿਐਨ ਵਿਵ'ਗ ਮੋਵਾ ਸਿੰਘ ਸਿੱਧ 
ਪੰਜਾਬੀ ਯੂਨੀਵਰਸਿਟੀ, ਪਟਿਆਲਾ । ਰ ਮੁਖੀ 


ਇਿਸਵ 


ਦੇ ਸ਼ਬਦ 

ਵਿਭਾਗੀ ਸ਼ਬਦ 

ਭਮਿਕਾ 

ਕਵੀ ਪਰਿਚਯ 

ਰਚਨਾ ਕਾਲ 

ਕਥਾਨਕ 

ਕਵੀ ਦੀ ਦਿਸ਼ਟੀ ਵਿਚ ਗੁਰੂ ਹਰਿਗੋਬਿੰਦ ਜੀ ਦੀ ਸ਼ਖ਼ਸੀਅਤ 
ਇਤਿਹਾਸਕ ਪੱਖ 
ਪੰਰਾਣਿਕ ਭਾਵਨਾ 
ਕਰਾਮਾਤ 

ਬਿਪਰ ਸੋਸਕਾਰ 

ਆਮ ਲੌਕ ਜੀਵਨ ਬਾਰੇ 
ਸਾਹਿਤ ਪੱਖ 

ਚਰਿਤ ਕਾਵਿ 

ਯੁੱਧ ਚਿੱਤਰਣ 

ਅਲੌਕਾਰ 

ਛੰਦ ਵਿਧਾਨ 

ਰਸ ਵਿਧਾਨ 

ਸ਼ੈਲੀ 

ਨੀਤੀ ਬਚਨ 

ਭਾਸ਼ਾ 

ਸੰਪਾਦਨ ਵਿਧ? 

ਮੁਲ ਪਾਠ 

ਅੰਤਕਾ--1 ਅਰਥਾਵਲੀ 
ਅਆਰਕਾ---2 ਸਹਾਇਕ ਗੰਥਾਵ਼ਲਾੰ 


₹ 6੬ 
4 74 


5 
ਹਰ 


ਨ... 


`ਗੁਰੇ ਬਿਲਾਸ ਪਾਤਸ਼ਾਹੀ ਟੰ ਸਤ ਪਰਿਚਯ 


[੧ ਪਦ . ਸਦ 
ਯਾ #' ੭ ਹਮ ੬ 4 ਨ ੨੭੯ ੯ ੨੮ 
੩ ਰਿ ਦੀ -< ਹਦ ਦਿ 
ਰੂ ਦੱਝਣੀਂ 


ਹਸ 
% 
ਸੂ”. 


ਮਿਕਾ 


ਚ 


= 


ਪੰਜ, ਵਿੱਚ ਬਹੁਤੁ ਸਾਰੇ ਗ੍ਰੰਥਾਂ ਦਾਂ ਵਿਗਿਆਨਕ ' ਸੋਖਾਦਨ ਹੋਣਾ ਸਰਮ ਹੌ 
ਗਿਆ ਹੈ -ਕਿਉ'ਕਿ ਇਹਨਾਂ ਗ੍ਰੰਥਾਂ ਦਾ ਇਤਿਹਾਸਕ, ਸਾਂਹਿਤੋਕ?'ਸਭਿਆਚਾਰਕ ਤੇ 
ਲੋਕਯਾਨਕਰ ਮਹੱਤਵ ਲਗਭਗ ਸਾਰੇ ਵਿਦਵਾਨਾਂ ਨੌ ਸਫੀਕਾਰ ਕੀਤਾ ਹੈਂ । ਇਹਨਾਂ ਵਿੱਚ 
ਕਈ ਗਰੰਥ ਅਜੇ ਹੱਥ ਲਿਖਤ ਰੂਪ ਵਿੱਚ ਪਏ ਹਨ ਤੇ ਕਈ ਛਪੋਂ ਹੋਏ ਵੀ` ਹਨ ਜਿਹਨਾਂ 
ਦਾ ਪਾਠ ਪ੍ਰਮਾਣਿਕ ਨਹੀ' ਹੈ । ਅਜਿਹਾ ਇਕ ਗੌਰਵਸ਼ਾਲੀ ਗ੍ਰੰਥ ਗੁਰਬਿਲਾਸ ਪਾਤਸ਼ਾਹੀ ੬ 
ਹੈ ਜਿਸਦੇ ਹੱਥ ਲਿਖਤ ਖਰੜੇ ਤੇ ਪ੍ਰਾਣੇ ਛਪੇ ਸੋਸਕਰਣ ਉਪਲੱਬਧ ਹਨ । ਇਸ ਗ੍ਰੰਥ ਦੇ 
ਵਿਗਿਆਨਕ ਸੰਪਾਦਨ ਵੱਲ ਇਹ ਨਿਮਾਣਾ ਜਿਹਾ ਯਤਨ ਹੈ । 
ਕਵਿ ਪਰਿਚਯ 

ਪੰਜਾਬੀ ਵਿੱਚ ਅਜਿਹੇ ਪੁਰਾਤਨ ਗ੍ਰੰਥਾਂ ਦੀ ਕਮੀ ਨਹੀ” ਜਿਹਨਾਂ ਦੋ ਪਿਆਂ ਬਾਰੇ 
ਕਝ ਪਤਾ ਨਹੀ” ਲਗਦਾ ਤੇ ਮਾਤ ਗੰਥ ਅਜਿਹੇ ਹਨ ਜਿਹਨਾਂ ਤੇ ਕਰਤਿਆਂ ਨੇ ਆਪਣੇ 
ਸਰਧਾ ਪਾਤਰ ਦਾ ਨਾਂ ਦੇ ਦਿੱਤਾ ਹੈ । ਕਈ ਗ੍ਰੰਥਾਂ ਵਿੱਚ ਕਰਤਾ ਇਨਾ ਲੁਪਤ ਹੈ ਕਿ 
ਉਸ ਸਬੈਧੀ ਅਨ੍ਮਾਨ ਹੀ ਰਿ ਜਾ ਸਕਦਾ ਹੈ, ਅਧਿਕਾਰਿਤ : ਭੂਪ ਵਿੱਚ ਕੁਝ ਨਹੀ” 
ਆਖਿਆ ਜਾ ਸਕਦਾ । ਗੁਰਬਿਲਾਸ ਪਾਤਸ਼ਾਹੀ ੬ ਦੇ ਕਰਤਾ ਸਿ ਨਿਰਣਾ ਕਰਨਾ ਇਕ 
ਸਮੱਸਿਆ ਹੈ । ਹੋ ਕੋ % 

ਇਸ ਗ੍ਰੰਥ ਦੀ ਉਥਾਨਕਾ ਇਸ ਪ੍ਰਕਾਰ ਲਿਖੀ ਗਈ)`ਹੈ:- ਕਿ ਇਕ ਵਾਹ ਦੀ ਮਨੀ 
ਜਿੰਘ ਸ਼ਹੀਦ ਨਨਕਾਣਾ ਸਾਹਿਬ `ਦੇ ਦੇਰਸ਼ਨ ਦੀਂਦਾਰ-ਕੋਰਨ ਲੰਦ- ।ਆਏ. ਤਾਂ, :ਨਾਨ੍ਗਰ੍ਰਰ 
ਗਰਦੁਆਰੇ ਵਿੱਚ ਰਾਗੀ ਸਿੰਘ ਭਾਈ ਗੁਰਦਾਸ ਜੀ ਦੀ. ਵਾਰ ਦੀ. ਪਉੜੀ---ਪੰਜ ਪਿਆਲ 
ਪੁੰਜ ਪੀਰ ਛਨਮ ਪੀਰ ਬੈਠਾ ਗੁਰ ਭਾਈ--ਦਾ ਗਇਨ ਕੁਰੂ ਰਹੇ,ਸ਼ਨ ।. ਭਾਈ ਭਗਤ ਸਿੰਘ ਨੇ 
ਉਹਨਾਂ ਨੂੰ ਬੋਨਤੀ ਕੀਤੀ ਕਿ ਆਪ ਕਿਰਪਾ! ਕਰਕੇ ਛੋਵੇ" ਸਤਿਗੁਰੂ ਜੀ. ਝੀ _ਜੀਵਨ-ਕਥਾ 
ਵਿਸਤਾਰ ਨਾਲ ਸੰਗਤਾਂ ਨੂੰ ਸੁਣਾਓ । ਭਾਈ ਜੀ ਨੂੰ _ਇਹਨਾ” ਦੁ ਬ੍੍‌ਨਤੀ ਮੋਨ ਲਈ ਤੇ 
ਨਾਨਕਸਰ ਗੁਰਦੁਆਰੇ ਵਿਖੋ ਕਥਾ ਆਰੰਭ-ਕਰ ਦਿੱਤੀ 1; ਬੀ. ਭਗਤ ਸਿੰਘ ਥਾਂ ਥਾਂ 
ਉਹਨਾਂ ਪਾਸੋ” ਪ੍ਰਸ਼ਨ ਪੁੱਛਦਾ ਹੈ ਜਾਂ ਕਿਸੇ, ਘਟਨਾ ਬਾਰੇ_ ਜਾਨਣ.ਲਈ ਜਿਗਿਆਸਾ 
ਦਿਖਾਉ'ਦਾ ਹੈ ਤਾਂ ਭਾਈ ਮਨੀ ਸਿੰਘ ਉਸਨੂੰ , ਵਿਸਤਾਰ, ਸੋਹਿਤੁ ਇੱ ਤੇ ਉਸ ਦੀਂ 
ਜਿਗਿਆਸਾ ਸ਼ਾਂਤ ਕਰਦੇ ਹਨ । ਇਸ ਬਾਰੇ ਇਸ. ਗੰਥ ਵਿੱਚ ਸਪਸ਼ਟ ਲਿਖਿਆਂ ਹੈ: 
ਰ . _ਮਨੀ ਸਿੰਘ ਜਬ ਹੀ ਕਹੀ,ਭਗਤ ,ਸਿੰਘ ਕੌ ਗਾਥ॥. 

ਧਰਮ ਸਿੰਘ ਜੀ ਕਵਿ ਗੁਰੂ ਬੈਠੇ ਤਬ ਢਿਗ ਸਾਥ॥ 


੬ 


'ਕੇ ਜੇ %੬= ੪੦, 


% 
੫ ਦੱ 


=ਾੱ 
ਰੇ 


[ਪਾ 


ਗ੍ਰਰ ਬਿਲਾਸ ਪਾਤਸ਼ਾਹੀ ੬ 


ਸੁਨੀ ਜੈਸ ਗੁਰ ਤਸ ਮਮ ਗਾਈ । 
ਮੋ ਪਰ ਕਿਰਪਾ ਕੀਨ ਮਹਾਈ ।। 


ਇਸ ਤੋ” ਸਪਸ਼ਟ ਹੈ ਕਿ :- 

(ਉ) ਭਾਈ ਮਨੀ ਸਿੰਘ ਜੀ ਨੇ ਗੁਰੂ ਹਰਿਗੌਬਿੰਦ ਜੀ ਦੀ ਜੀਵਨ ਗਾਂਥਾ ਸੋਗਤਾਂ 
ਨੂੰ ਨਾਨਕਸਰ ਗੁਰਦੁਆਰੇ ਵਿਖੇ ਸੁਣਾਈ । 

(ਅੰ) ਭਾਈ ਭਗਤ ਸਿੰਘ ਤੇ ਉਸਦੇ ਕਾਵਿ-ਗੁਰੂ ਭਾਈ ਧਰਮ ਸਿੰਘ ਵੀ ਕਥਾ 
ਸਣਨ ਵਾਲਿਆਂ ਵਿੱਚ ਵਿਦਮਾਨ ਸਨ । ਉਹਨਾਂ ਦੇ ਆਖਣ ਤੇ ਭਾਈ ਭਗਤ 
ਸਿੰਘ ਨੇ ਇਸ ਨੂੰ ਛੈਦ ਬੱਧ ਕਰਕੇ ਗੁਰ ਜਸ ਸਾਂਭਣ ਦਾ ਉਪਰਾਲਾ ਕੀਤਾ । 

ਰ ਕਝ ਵਿਦਵਾਨ ਇਸ ਗ੍ਰੰਥ ਦੇ ਕਰਤਾ ਸੌਹਨ ਕਵੀ ਨੂੰ ਮੰਨਦੇ ਹਨ ਜਿਸ ਦੇ ਜੀਵਨ 

ਬਾਰੇ ਕੁਝ ਪਤਾ ਨਹੀ" ਲਗਦਾ । ਉਹਨਾਂ ਨੇ ਗ੍ਰੰਥ ਦੇ ਅਖੀਰ ਵਿੱਚ ਇਹ ਦੌਹਿਰਾ ਇਸ 
ੱਖ ਨੂੰ ਪੇਸ਼ ਕਰਨ ਲਈ ਪ੍ਰਮਾਣ ਵਜੋਂ” ਦਿੱਤਾ ਹੈ : 
ਪਰਤਖ ਹੋਤ ਗੁਰਦੇਵ ਕੇ ਸੋਵਕ ਸੋਹਨ ਨਾਮ। 
ਤਾਤੇ ਜਾਨੋ ਦਾਸ ਕਵਿ ਸੋਤ ਪੂਰਾ ਮਮ ਨਾਮ ॥ 
ਇਸ ਤਰ੍ਹਾਂ ਉਹਨਾਂ ਨੇ ਸੰਹਨ ਨੂੰ ਗੁਰ ਬਿਲਾਸ ਦਾ ਕਰਤਾ ਮੰਨ ਲਿਆ । ਇਹ ਪ੍ਰਮਾਣ 
ਬਹੁਤਾ ਵਿਸਵਾਸ਼ਯੌਗ ਨਹੀ” ਹੈ ਕਿਉਕਿ ਪ੍ਰਾਚੀਨ ਹੱਥ ਲਿਖਤ ਪੌਥੀਆਂ ਤੇ ਪੱਥਰ ਛਾਪੇ 
ਵਿੱਚ ਛਪੇ ਇਸ ਗ੍ਰੰਥ ਦੇ ਅਖੀਰ ਵਿੱਚ ਇਹ ਦੌਹਿਰਾ ਇਸ ਤਰ੍ਹਾਂ ਉਪਲਬੱਧ ਹੈ : 
ਪਰਤਖ ਹੌਤ ਗੁਰਦੇਵ ਕੇ ਸੇਵਕ ਮੌਹੇ ਨਿਨਾਮ । 
ਤਾਤੇ ਜਾਨੋ ਦਾਸ ਕਵਿ ਸੈਤ ਪੂਰਾ ਮਮ ਨਾਮ । 
ਇਸ ਤੋ ਸਵੈ-ਸਪਸ਼ਟ ਹੈ ਕਿ ਸੋਹਨ ਕਵੀ ਦੀ ਕਲਪਨਾ ਨਿਰਮੂਲ ਹੈ । ਇਸ ਗ੍ਰੰਥ ਦਾ 
ਕਰਤਾ ਭਾਈ ਭਗਤ ਸਿੰਘ ਸਿੱਧ ਹੁੰਦਾ ਹੈ ਜੌ ਆਪਣੇ ਆਪ ਨੂੰ ਨਿਮਰਤਾ ਵੱਸ '“ਦਾਸਕਾਵਿ” 
ਜਾਂ “ਬਾਲ ਕਵਿ” ਵੀ ਆਖਦਾ ਹੈ ! ਮ੍ਰਲ ਪ੍ਰਤੀ ਵਿੱਚ ਲਿਖਾਰੀ ਹਰੀ ਸਿੰਘ, ਜੋ ਆਪਣੇ 
ਆਪ ਨੂੰ ਉਸਦੀ ਕੁਲ ਵਿਚੋਂ ਦੱਸਦਾ ਹੈ, ਇਸ ਗੱਲ ਬਾਰੇ ਸਪਸ਼ਟ ਲਿਖਦਾ ਹੈ : 
ਧਰਮ ਸਿੰਘ ਗੁਰ ਆਇਸ ਦੀਨੀ । 
` ਭਗਤ ਸਿੰਘ ਲਿਖਹੁ ਕਥਾ ਨਵੀਨੀ ।। 
ਹਰਿ ਗੋਬਿੰਦ ਗੁਰ ਜੋਧਾ ਬਹੁ ਭਾਰੀ । 
ਕਥਾ ਲਿਖੀ ਹਿਤ ਪਰਉਪਕਾਰੀ ॥ 
ਭਗਤ ਸਿੰਘ ਮਮ ਪੂਰਵਜ ਜਾਨਹੁ । 
ਜਾਹਿ ਲਿਖੀ ਯਾ ਕਥਾ ਮਹਾਨਹੁ ।। 
ਇਸ ਤੋ ਸਪਸ਼ਟ ਹੈ ਕਿ ਇਸ ਗ੍ਰੰਥ ਦਾ ਕਰਤਾ ਭਾਈ ਭਗਤ ਸਿੰਘ ਹੈ, ਸੋਹਨ ਕਵੀ 
ਨਹੀ । ਇਹ ਭਗਤ ਸਿੰਘ ਕਿਥੋ" ਦਾ ਰਹਿਣ ਵਾਲਾ ਸੀ ? ਕੀ ਕੇਮ ਕਰਦਾ ਸੀ ? ਇਸ 
ਦੇ ਮਾਪੇ ਕੋਣ ਸਨ ? ਇਹ ਕਦੋ" ਜਨਮਿਆ ਤੋ ਗੁਜ਼ਰਿਆ ? ਇਸ ਨੇ ਕਿਸੇ ਹੌਰ ਗ੍ਰੰਥ ਦੇ 
ਰਚਨਾ ਕੀਤੀ ? ਆਦਿ ਬਾਰੇ ਅਜੇ ਤੱਕ ਹੋਈ ਖੌਜ ਚੁੱਪ ਹੈ । 


ਵਿਸਤ੍ਰਿਤ ਪਰਿਚਯ 3 


ਗ੍ਰੰਥ ਦੇ ਅਧਿਐਨ ਤੋ" ਭਾਈ ਭਗਤ ਸਿੰਘ ਦੀ ਸ਼ਖ਼ਸੀਅਤ ਬਾਰੇ ਗਿਆਨ ਹੁੰਦਾ ਹੈ 
ਕਿ : ਰ੍ ਰ 

(ਉ) ਉਹ ਭਾਰਤੀ ਧਰਮ, ਇਤਿਹਾਸ/ਮਿਥਿਹਾਸ ਤੇ ਪੌਰਾਣਿਕ ਕਥਾਵਾਂ ਦਾ ਚੰਗਾ 
ਵਿਦਵਾਨ ਗਿਆਤਾ ਸੀ । ੍ 

(€ਅ%) ਉਸਨੂੰ ਕਾਵਿ-ਰੀਤ ਦਾ! ਪੂਰਨ ਗਿਆਨ ਸੀ । ਉਸਨੇ ਕਾਵਿ ਸ਼ਾਸਤਰ ਤੇ 

ਰ ਛੰਦ ਸ਼ਾਸਤਰ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ । 

੯੦) _ਉਹ ਭਾਈ ਮਨੀ ਸਿੰਘ ਜੀ ਸ਼ਹੀਦ ਜਿਹੇ ਵਿਦਵਾਨ ਤੋਂ ਸ਼੍ਰੋਮਣੀ ਸਿੱਖਾਂ ਦੀ 
ਸੰਗਤ ਕਰਨ ਵਾਲਾ ਸਿਦਕੀ ਸਿੱਖ ਸੀ ਜਿਸ ਨੇ ਪੂਰੀ ਸ਼ਰਧਾ ਨਾਲ ਗੁਰੂ 
ਹਰਿਗੋਬਿੰਦ ਸਾਹਿਬ ਦੀ ਜੀਵਨ ਕਥਾ ਲਿਖ ਕੇ ਗੁਰੂ ਇਤਿਹਾਸ ਤੇ ਗੁਰ ਜਸ 

__ ਪ੍ਰਸਤੁਤ ਕਰਕੇ ਆਉਣ ਵਾਲੀਆਂ ਨਸਲਾਂ ਤੇ ਪਰਉਪਕਾਰ ਕੀਤਾ । 

ਸਿ) ਉਸਨੇ ਨਿਮਰਤਾ ਸਹਿਤ ਗੁਰ ਜਸ ਕਰਦਿਆਂ ਆਪਣੇ ਆਪ ਨੂੰ ਬਾਲ ਕਵਿ 
ਜਾਂ ਦਾਸ ਕਵਿ ਆਖਿਆ ਹੈ । ਉਸ ਨੇ ਇਸ ਕਥਾ ਦੇ ਸ੍ਰੋਤ ਬਾਰੇ ਸਪਸ਼ਟ 
ਲਿਖ ਦਿਤਾ ਹੈ ਕਿ ਭਾਈ ਮਨੀ ਸਿੰਘ ਸ਼ਹੀਦ ਨੇ ਜੋ ਕਥਾ ਦਸਮ ਗੁਰੂ 
ਗੌਬਿੰਦ ਸਿੰਘ ਜੀ ਪਾਸੋ" ਸਰਵਣ ਕੀਤੀ, ਉਹ ਕਥਾ ਸੌਗਤ ਨੂੰ ਨਾਨਕਸਰ 
ਗੁਰਦੁਆਰੇ ਵਿਖੇ ਸੁਣਾਈ । ਉਸ ਕਥਾ ਨੂੰ ਉਸ ਨੇ ਛੰਦਬੈਧ ਕਰਨ ਦਾ ਸੁੰਦਰ 
ਉਪਰਾਲਾ ਕੀਤਾ ਗਿਆ ਹੈ । ਰ 

6ਹ) ਕਵੀ ਗੁਰੂ ਸਾਹਿਬਾਨ ਨੂੰ ਅਵਤਾਰੀ ਪੁਰਖ ਮੰਨਦਾ ਹੈ ਤੇ ਉਹਨਾਂ ਦਾ ਪਿਛੋਕੜ 
ਦਸਦਿਆਂ ਸ੍ਰੀ ਰਾਮਚਦਰ ਨਾਲ ਜੋੜਦਾ ਹੈ ਜਿਹਾ ਕਿ ਦਸਮ ਗ੍ਰੰਥ ਵਿੱਚ 
ਸੈਕਲਿਤ ਬਚਿਤ੍ ਨਾਟਕ (ਅਪਨੀ ਕਥ') ਵਿੱਚ ਲਿਖਿਆ ਗਿਆ ਹੈ । ਇਉ" 
ਕਵੀ ਆਪਣੇ ਵਿਰਸੇ ਨਾਲ ਜੁੜਿਆ ਗੁਰੂ ਸਾਹਿਬਾਨ ਨੂੰ ਕੇਵਲ ਸਿੱਖਾਂ ਦੇ 
ਨਹੀ” ਸਗੋ" ਭਾਰਤੀ ਲੋਕਾਂ ਦੇ ਅਵਤਾਰ ਬਣਾ ਕੇ ਪੇਸ਼ ਕਰਦਾ ਹੈ ਜੋ ਉਸਦੀ 
ਸ਼ਰਧਾ ਤੇ ਲੰਮੀ ਨਦਰਿ ਦਾ ਸੁੰਦਰ ਪ੍ਰਮਾਣ ਹੈ । 

ਰਚਨਾ-ਕਾਲ 
ਗੁਰਬਿਲਾਸ ਪਾਤਸ਼ਾਹੀ ੬ ਵਿੱਚ ਲੇਖਕ ਨੇ ਖੁਦ ਇਸ ਦੇ ਰਚਨਾ-ਕ!ਲ਼ ਬਾਰੇ 

ਲਿਖਿਆ! ਹੈ : 

ਸਤਰਾ ਸੈ ਬੀਤੇ ਤਬੈ ਬਰਖ ਪਝੰਤਰ ਜਾਨ । 
ਸਾਵਨ ਮਾਸ ਇਕੀਸ ਦਿਨ ਗਏ ਸੁਖਦ ਪਹਿਚਾਨ ॥ 
ਸੁਦੀ ਪਖ ਦਿਨ ਪੰਚਮੀ ਸੀ ਗੁਰ ਕੇ ਪ੍ਰਸਾਦਿ । 
ਪਾਇ ਭੌਗ ਗੁਰ ਗਾਥ ਕਾ ਕਰ ਕਵਿਤਾ ਅਹਿਲਾਦ ॥ 
ਇਸ ਤੋ` ਸਪਸ਼ਟ ਹੈ ਕਿ ਇਸ ਗੰਥ ਦੀ ਰਚਨਾ ਸੋਮਤ 1775 ਵਿੱਚ ਹੋਈ ਜੋ ਸੈਨ 
1718 ਈਸਵੀ ਬਣਦਾ ਹੈ । ਇਹੀ ਸੰਮਤ ਇਸ ਗ੍ਰੰਥ ਦੀ ਰੱਥ ਲਿਖਤ ਪੌਥੀਆਂ ਤੇ 
ਪੁਰਾਤਨ ਛਪੀਆਂ ਪੰਥੀਆਂ ਤੇ ਲਿਖਿਆ ਮਿਲਦਾ ਹੈ । 


। ਗੁਰ ਇਲ ਸ ਪਤੱਸ਼ਾਹੀ ੬ 

ਪਰ ਇਸ ਗ੍ਰੰਥ ਵਿੱਚ ਕੁਝ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਹੈ ਜੋ ਸਿੱਖ ਰਾਜ ਕਾਲ 
ਸਮੇ ਵਾਪਰੀਆਂ, ਜਿਹਨਾਂ ਨੂੰ ਦੇਖਦਿਆਂ ਉਕਤ ਰਚਨਾ ਕਾਲ ਗਲਤ ਪ੍ਰਤੀਤ ਹੁੰਦਾ ਹੈ । 
ਉਹਨਾਂ ਘਟਨਾਵਾਂ ਵਿੱਚ ਕੁੱਝ ਪ੍ਰਮੁੱਖ ਹਨ : 


੬ 


_(ਉ) ਇਸ ਗ੍ਰੰਥ ਵਿੱਚ ਸੂਬਾ ਜਲੰਧਰ ਦਾ ਜ਼ਿਕਰ ਹੈ । ਇਹ ਅਦੀਨਾ ਬੋਗ ਦੀ 


ਜਲੰਧਰ ਦੀ ਸ੍ਰਬੇਦਾਰੀ ਤੋ ਪਹਿਲਾਂ ਹੱਦ ਵਿੱਚ ਨਹੀ” ਸੰ ਆ ਇਆ । ਇਸ 
ਹਵਾਲੇ ਕਾਰਨ ਇਸ ਦਾ ਰਚਨਾ ਕਾਲ 1727 ਬਿਕਰਮੀ (1740 ਈਸਵੀ) 
ਤੋ ਬਾਅਦ ਦਾ ਹੋ ਜਾਂਦਾ ਹੈ । ਰ 
(ਅ) ਇਸ ਗ੍ਰੰਥ ਵਿੱਚ ਤੇਰ੍ਵੀਂ ਸਦੀ ਹਿਜਰੀ ਦਾ ਜ਼ਿਕਰ ਹੈ ਜੋ 1844 ਬਿਕਰਮ) 
(1787 ਈ.) ਨੂੰ ਸ਼ੁਰੂ ਹੋਈਂ । ਰ 
(ਏ) ਇਸ ਗ੍ਰੰਥ ਵਿੱਚ ਗੁਰਦੁਆਰਾ ਬਾਬਾ ਅਟੱਲ ਦੀਆਂ ਨੌ ਮੰਜ਼ਲਾਂ ਦਾ ਉਲੌਖ 
ਹੈ। ਇਹ ਨੌਂ' ਮੰਜ਼ਲਾਂ 1878 ਬਿਕਰਮੀ (1821 ਈਸਵੀ) ਵਿਚ ਮੁਕਮਲ 
ਹੋਈਆਂ ਸਨ । ਹੋ 
(ਸ) ਇਸ ਗ੍ਰੰਥ ਵਿੱਚ ਪਿਸ਼ਾਵਰ.ਨੂੰ ਸੂਬਾ ਲਿਖਿਆ ਹੈ । ਮੁਗਲ ਚਗ੍ਰੰਮ= ਸਮੋ 
ਪਿਸ਼ਾਵਰ ਨਹੀ” ਕਾਬਲ ਸੂਬਾ ਸੀ । ਸ. ਹਰੀ ਜਿੰਘ ਨਲੂਆ ਨੇ 1891 
ਬਿਕਰਮੀ (1834 ਈਸਵੀ) ਨੂੰ ਇਹ ਇਲਾਕਾ' ਜਿੱਤ ਕੇ ਖਾਲਸਾ ਰਾਜ 
ਦਾ ਭਾਗ ਬਣਾਇਆ ਤੇ ਇਹ ਸੂਬ' ਬਣਾਇਆ ਗਿਆ । 
(ਹ) ਇਸ ਗ੍ਰੰਥ ਵਿਚ ਮਾਣਕ ਚੌਕ ਦੇ ਮੋਲੇ ਦਾ ਜ਼ਿਕਰ ਹੈ ਜੌ !891 ਬਿਕਰਮੀ 
_., ਵਿੱਚ ਲਗਣਾ ਸ਼ੁਰੂ ਹੋਇਆ । 
-`.੨ (ਕ) --ਮਹਾਰਾਜਾਂ ਜ਼ੁਣਜੀਤ ਸਿੰਘ ਦੁਆਰਾ ਟੂਰ ਦੀ ਸਰਾਂ ਢਾਹ ਕੇ ਉਹਨਾਂ ਇੱਟਾਂ 
੪ -੭<੬ << ਨੀ ਦਾਦ ਸਾਹਿਬ ਦੀ ਉਸਾਰੀ ਕਰਨੀ । 
__ (੪): ਇੱਸ ਗ੍ਰੰਥ ਵਿੱਚ ਇਹ ਉਪਦੇਸ਼ ਦਿੜ ਕਰਵਾਇਆ ਗਿਆ ਹੈ ਕਿ ਗੁਰੂ ਗ੍ਰੰਥ 
ਰ ਸਾਹਿਬ ਦਾ ਭੌਗ੍ਹ ਰਾਗੁਮਾਲਾ ਪੜ੍ਹ ਕੇ ਪਾਇਆ ਜਾਵੇ । ਇਸ ਤੋ ਜਾਪਦਾ 
ਹੈ ਕਿ ਇਹ ਗ੍ਰੰਥ ਉਦੇ” ਲਿਖਿਆ ਗਿਆ ਜਦੋ ਰਾਗਮਾਲਾ ਦੇ ਗੁਰੂ ਗ੍ਰੰਥ 
ਰ੍ ਸਾਹਿਬ ਦਾ ਹਿੱਸਾ ਹੋਣ ਜਾਂ ਨਾਂ ਹੋਣ ਬਾਰੇ ਵਾਦ ਵਿਵਾਦ ਚਲ ਪਿਆ ਸੀ । 
ਇਜ ਦਾ ਸਭ ਤੱ“ ਪੈਹਿਲਾ ਜਾਂ ਪੁਰਾਣਾ ਸੋਕੇਤ ਗੁਰਪ੍ਰਤਾਪ ਸੂਰਜ ਗ੍ਰੰਥ 
ਵਿਚੋ ਮਿਲਦਾ ਹੈ 1 
ਇਹਨਾਂ ਘਟਨਾਵਾਂ ਦੇ ਜ਼ਿਕਰ ਤੰ ਇਸ ਗੰ ਦੇ ਰਚਨਾ ਕਾਲ ਦੀ ਸੀਮਾਂ 1839 
ਈਸਵੀ ਤੱਕ ਆ ਪਹੌਚਦੀ ਹੈ । ` - 
ਇਹ ਗ੍ਰੰਥ ਨਿਸਚੇ 1772 ਬਿਕਰਮੀ _ਵਿੱਰ` ਲਿਖਿਆ ਗਿਆ ਪਰ ਇਸ ਵਿੱਚ 
ਉਤਾਰਾ ਕਰਨ ਵ'ਲਿਆਂ ਨੇ ਫਾਧੇ ਘਾਟੋਂ ਕੀਤੇ ਜਿਸਦਾ ਉਲੌਖ ਛਪੇ ਤੇ ਅਣਛੱਪੋ ਹੱਥ 
ਲਿਖਤ ਗੰਥਾਂ ਵਿੱਚ ਮਿੱਝਦਾ ਹੈ । ਪ੍ਰਸੈਗ ਮੋਲਵੇ” ਲਈ ਉਤਾਰਾਕਾਰਾਂ ਨੇ ਸਾਖੀਆਂ 
(ਲਖ ਕੈ ਇਸ ਵਿਚ ਪਾ ਦਿੱਤੀਆਂ ਹਨ । ਇਸ ਕਾਰਨ ਭਾਈ ਕਾਨ੍ਹ ਸਿੰਘ ਨਾਭਾ ਨੇੰ ਇਸ 
ਗੰਥ ਨੂੰ ਬਿਲਕੁਲ ਜਾਹਲੀ ਗਰਦਾ[ਨਆਂ ਹੈ। ਆਪ ਅਨੁਸਾਰ ਅਕਾਲ ਬੂੰਗੀਏ ਭਾਈ 


ਵਿਸਤਿੰਤ ਪਰਿਚਯੋ_ 5 


ਗਰਮਖ ਜਿੰਘ ਤੇ ਭਾਈ ਦਰਬਾਰਾ-ਸਿੰਘ ਚੌਕੀ ਵਾਲੋ. ਅੰਮ੍ਰਿਤਸਰ ਨਿਵਾਸੀ. ਇਸ ਗ੍ਰੰਥ ਦੇ 
ਕਰਤਾ ਹਨ ਪਰ ਇਸ ਦੇ ਹੱਕ ਵਿੱਚ ਆਪਨੇ ਕੌਈ ਪ੍ਰਮਾਣ ਨਹੀ” ਛਿੱਤਾ । ਜਾਪਦਾ `ਹੈ 
ਆਪਨੇ ਭਾਈ ਕਰਮ ਸਿੰਘ ਹਿਸਟੌਰੀਅਨ ਦੀ ਟਿੱਪਣੀ ਨੂੰ ਆਧਾਰ ਬਣਾਇਆ ਹੈ । ਉਹਨਾਂ 
ਅਨੁਸਾਰ ਛਪਿਆ ਮਿਲਦਾ ਗੁਰਬਿਲਾਸ ਪਾਤਸ਼ਾਹੀ ਛੋਵੀ' ਅਸਲੀ ਨਹੀ' ਹੈ। ਅਸਲੀ 
ਗ੍ਰੰਥ ਗੁਰੂਸਰ ਨਾਂਮ ਦੇ ਪਿੰਡ ਵਿੱਜ਼ ਹੈ ਜਿਸਨੂੰ ਗੁਰੂਸਰੀਆਂ ਦੇ ਰਿਸ਼ਤੇਦਾਰ ਅਕਾਲ ਬੁੰਗੇ 
ਦੇ ਪੁਜਾਰੀ ਨੇ ਮਨ ਇਛੱਤ ਵਾਧੇ ਘਾਟੇ ਕਰਕੇ ਇਸ ਦੀ ਨਕਲ ਤਿਆਰ ਕਰਕੇ ਪ੍ਰਚਲਿੱਤ 
ਕਰ ਦਿੱਤਾ । ਰ੍ 
ਉਪਰੌਕਤ ਵਿਚਾਰ ਤੌ” ਸਪਸ਼ਟ ਹੈ ਕਿ ਉਤਾਰਾ ਕਰਨ ਵਾਲਿਆਂ ਨੇ ਇਸ ਗ੍ਰੰਥ ਦੇ 
ਮੁਲ ਪਾਠ ਨੂੰ ਵਿਕਚਿਤ ਹੀ ਨਹੀਂ' ਕੀਤਾ ਸਗੌ' ਬਹੁਤ ਕੁਝ ਨਵਾਂ ਲਿਖਕੇ ਪਾ ਦਿੱਤਾ ਹੈ । 
ਜਿਨੇ ਹੱਥ ਲਿਖਤ ਉਤਾਰੇ ਮਿਲਦੇ ਹਨ ਜਾਂ ਪੁਰਾਤਨ ਛਪੈ ਇਹ ਗੁਰਬਿਲਾਸ ਦੇਖੋ ਹਨ, 
ਸਭ ਵਿੱਚ ਪਾਠ ਲਗਭਗ ਇੱਕ ਹੀ ਹੈ ਸਿਵਾਏ ਕੁਝ ਸ਼ਬਦਾਂ ਦੇ ਵਿਭਿੰਨ ਪ੍ਰਯੋਗ ਦੇ । ਰ 
ਜਾਪਦਾ ਹੈ ਕਿ ਇਹਨਾਂ ਉਤਾਰਾਕਾਰਾਂ ਨੇ ਮੂਲ ਹੱਥ ਲਿਖਤ ਨੂੰ ਨਸ਼ਟ ਕਰ ਦਿੱਤਾ 
੩ ਆਪਣੇ ਵਲ' ਸੈਪਾਦਿਤ ਗ੍ਰੰਥ ਨੂੰ ਪ੍ਰਚਲਿੱਤ ਕਰਨ ਲਈ ਵੱਧ ਤੋ` ਵੱਧ ਉਤਾਰੇ ਕਰਕੇ 
ਵੱਖ ਵੱਖ ਗੁਰਦੁਆਰਿਆਂ ਜਾਂ ਡੇਰਿਆਂ ਵਿੱਚ ਭੇਜ ਦਿੱਤੇ । ਇਹਨਾਂ ਉਤਾਰਾਕਾਰਾਂ ਤੇ 
ਸਮਕਾਲੀ ਜੀਵਨ ਦਾ ਅਸਰ ਹੋਣਾ ਲਾਜ਼ਮੀ ਸੀ । ਸਿਖ ਰਾਜ ਕਾਲ ਤੱਕ ਬ੍ਰਾਹਮਣੀ ਕਰਮ 
ਕਾਂਡ ਮੁੜ ਸਿੱਖਾਂ ਨੇ ਥੌੜ੍ਹੇ ਬਹੁਤ ਫਰਕ ਨਾਲ ਅਪਨਾ ਲਏ ਸਨ ਜਿਸ ਕਾਰਨ ਇਸ ਗ੍ਰੱਥ 
ਵਿੱਚ ਪੱਤਰੀ, ਮਹੂਰਤ ਭਾਂਗਵਤ ਕਥਾ ਆਦਿ ਦਾ ਜ਼ਿਕਰ ਵਿਸਤਾਰ ਸਹਿਤ ਮਿਲਦਾ ਹੈ । 
ਦਹ ਰਚਨਾ 1775 ਬਿਕਰਮੀ ਦੀ ਹੁੰਦੀ ਹੋਈ ਵੀ ਸਿਖ ਰਾਜ ਦੇ ਸਮੋ” ਦੀ 
ਜਾਪਦੀ ਹੈ ਕਿਉ'ਕਿ ਵਾਧੇ ਘਾਟੇ ਬੋਐਤ ਹਨ । ਜਿਨਾਂ ਚਿਰ ਲੇਖਕ ਦੁਆਰਾ ਲਿਖਿਆ 
ਜਾਂ ਉਸਦਾ ਕੋਈ ਸ਼ੁੱਧ ਉਤਾਰਾ ਨਹੀ” ਮਿਲਦਾ ਉਨਾਂ ਵਿਚ ਇਸਦੇ ਰਚਨਾ ਕਾਲ ਤੋ ਸ਼੍ਰੱਧ 
ਮੁਲ ਪਾਠ ਬਾਰੇ ਨਿਰਣਾ ਕਰਨਾ ਲਗਭਗ ਔਸਭਵ ਹੈ । ` 
ਕਥਾਨਕ ਰ 
ਗੁਰਬਿਲਾਸ ਸ਼ਬਦ ਗੁਰ ਤੇ ਬਿਲਾਸ ਦੋ ਸ਼ਬਦਾਂ ਦੇ ਸੇਯੋਗ ਤੋ ਬਣਿਆ ਹੈ । ਇਸ 
ਦਾ ਕੋਸ਼ਗਤ ਅਰਥ ਹੈਂ ਸਤਿਗੁਰ ਜਿਸ ਤੋ ਇਥੇ ਅਭਿਪ੍ਰਾਯ ਸਰੀ ਗੁਰੂ ਹਰਿ ਗੋਬਿੰਦ ਸਾਹਿਬ 
ਤੋ ਹੈ ਜੋ ਸਿੱਖਾਂ ਦੇ ਛੇਵੇ' ਸਤਿਗੁਰੂ ਸਨ । ਬਿਲਾਸ ਸੰਸਕਿ੍‌ਤ ਸ਼ਬਦ ਵਿਲਾਸ ਦਾ ਪੰਜਾਬੀ 
ਰੂਪ ਹੈ ਜਿਸਦਾ ਅਰਥ ਹੈ ਕੀੜਾ, ਖੌਡ, ਲੀਲਾ ਆਦਿ । ਇਸਦਾ ਅਰਥ ਹੋਇਆ ਸ੍ਰ 
ਗੁਰੂ ਹਰਿ ਗੌਬਿੰਦ ਜੀ ਦੀ ਲੀਲਾ । ਇਸ ਸੰਸਾਰ ਵਿੱਚ ਮਹਾਂਪੁਰਖ ਲੀਲਾ ਕਰਨ ਲਈ 
ਆਉ'ਦੇ ਹਨ ਤੇ ਜਦੋਂ ਜੀਅ ਕਰਦਾ ਹੈ ਆਪਣੇ ਮੂਲ ਸ੍ਰੋਤ ਪਰਮਾਤਮਾ _ਵਿੱਚ ਲੀਨ ਹੋ 
ਜਾਂਦੇ ਹਨ। ਭਾਰਤੀ ਧਰਮ ਦਰਸ਼ਨ ਵਿੱਚ ਇਸ ਜਗਤ ਨੂੰ _ਕ੍ਰੀੜਾ-ਸਥਲ ਜਾਂ ਖਡ/ਲੀਲਾ 
`ਦਾ ਮੈਦਾਨ ਆਖਿਆ ਗਿਆ ਹੈ ! ਗੁਰੂ ਗੋਬਿੰਦ ਸਿੰਘ ਇਸ ਜਗਤ ਵਿੱਚ ਆਉਣ ਦਾ 
ਪ੍ਰਯੋਜਨ 'ਜਗਤ ਤਮਾਸ਼ਾ” ਦੇਖਣਾ - ਇਸੇ ਲਈ _ਹ ਆਖਦੇ ਹਨ ।._ਇਹ ਗ੍ਰੰਥ ਗੁਰੂ 
ਹਰਿਗੌਖਿੰਦ ਜੀ ਦੀ ਜੀਵਨ ਗਾਥਾ ਹੈ । ਰ ਰ੍ 


6 ਗੁਰ ਬਿਲਾਸ ਪਾਤਸ਼ਾਹੀ ੬ 


ਪੰਜਾਬੀ ਵਿੱਚ ਗੁਰ ਬਿਲਾਸ/ਬਿਲਾਸ ਕਾਫੀ ਮਿਲਦੇ ਹਨ ਜਿਵੇ" ਗੁਰ ਬਿਲਾਸ 
ਪਾਤਸ਼ਾਹੀ ਛੋਵੀ', ਗੁਰ ਬਿਲਾਸ ਪਾਤਸ਼ਾਹੀ ਦਸਵੀ', ਗੁਰ ਬਿਲਾਸ ਬਾਬਾ ਸਾਹਿਬ ਸਿੰਘ 
ਬੇਦੀ, ਜ਼ਿੰਦਗੀ-ਬਿਲਾਸ, ਹਰਿਨਾਮ-ਬਿਲਾਸ, ਸ਼ਹੀਦ ਬਿਲਾਸ, _ਆਦਿ । ਰਹਿੰਦੀ ਵਿੱਚ 
17-19ਵੀ" ਸਦੀ ਵਿੱਚ ਕਾਫ) ਮਾਤਰਾ ਵਿੱਚ ਅਜਿਹੇ ਕਾਵਿ ਗ੍ਰੰਥ ਲਿਖੋ ਗਏ ਜਿਹਨਾਂ 
ਨਾਲ ਬਿਲਾਸ/ਵਿਲਾਸ ਸ਼ਬਦ ਜੁੜਿਆ ਹੋਇਆ ਹੈ ਜਿਵੇ" ਕਾਵਿ ਬਿਲਾਸ (ਪ੍ਰਤਾਪ ਸਿੰਘ) 
ਵਿਸ਼ਣੁ ਵਿਲਾਸ (ਲਾਲ), ਭਾਵ ਵਿਲਾਸ, ਰਸ ਵਿਲਾਸ (ਦੇਂਵ), ਰਾਂਧਾ ਕਿਸ਼ਨ ਬਿਲਾਸ 
(ਗੋਕੁਲਨਾਥ), ਰੂਪ ਵਿਲਾਸ (ਰੂਪ ਸਾਹਿ), ਆਨੰਦ ਵਿਲਾਸ (ਜਸਵੈਤ ਸਿੰਘ) ਵਿਵੇਕ 
ਵਿਲਾਸ (ਚੌਦਰ ਸ਼ੇਖਰ), ਸੈਦਰ ਵਿਲਾਸ (ਸੁੰਦਰ ਦਾਸ), ਰਾਧਿਕਾ ਵਿਲਾਸ (ਦੇਵ), 
ਗੌਪੀਸੈਨ ਵਿਲਾਸ, ਨਿਕੁੰਜ ਵਿਲਾਸ, ਰਾਗ ਵਿਲਾਸ, ਫੂਲ ਵਿਲਾਸ (ਨਾਗਰੀ ਦਾਸ) ਰਾਮ 
ਚੋਦ ਵਿਲਾਸ (ਨਵਲ ਸਿੰਘ); ਹਰਿ ਭਕਤਿ ਵਿਲਾਸ (ਚੋਦ ਸ਼ੇਖਰ), ਭਵਾਨੀ ਵਿਲਾਸ 
(ਦੇਵ) : ਵਿਕ੍ਮ ਵਿਲਾਸ (ਸ੍ਰੀਪਤਿ) ਜੁਗਲ ਵਿਲਾਸ, ਭੀਮ ਵਿਲਾਸ ਆਦਿ । ਇਹਨਾਂ 
ਬਿਲਾਸਾਂ ਵਿੱਚ ਵਿਸ਼ੇ ਕਈ ਪ੍ਰਕਾਰ ਦੇ ਸਮੋਏ ਹੋਏ ਹਨ ਪਰ ਗੁਰਬਿਲਾਸਾਂ ਵਿੱਚ ਗੁਰੂ 
ਸਾਹਿਬਾਨ ਦੀ ਜੀਵਨ-ਗਾਥਾ ਸ਼ਰਧਾ ਸਹਿਤ ਔਕਿਤ ਕੀਤੀ ਗਈ ਹੈ । 

ਗੁਰਬਿਲਾਸ ਪਾਤਸ਼ਾਹੀ ਛੋਵੀ” ਵਿੱਚ ਸੀ ਗੁਰੂ ਹਰਿਗੋਬਿੰਦ ਸਾਹਿਬ ਦੀ .ਜੀਵਨ- 
ਕਥਾਂ 21 ਅਧਿਆਵਾਂ ਵਿੱਚ ਵੰਡ ਕੇ ਲਿਖੀ ਗਈ ਹੈ । ਅਧਿਆਵਾਂ ਦੀ ਛੋਦ ਸੌਖਿਆ ਹੈ- 
ਪਹਿਲਾ-202; ਦੂਜਾ-146; ਤੀਜਾ-78; ਚੌਥਾ-422; ਪੈਜਵਾਂ-242; ਛੇਵਾਂ-161; 
ਸਤਵਾਂ-364; ਅਠਵਾਂ-1067; ਨੰਵਾਂ-1140; ਦਸਵਾਂ-206; ਗਿਆਰਵਾਂ-154; 
ਬਾਰ੍ਵਾਂ-287; ਤੇਰ੍ਹਵਾਂ-105; ਚੰਧਵਾਂ-209; ਪੰਦਰ੍ਵਾਂ-191; ਸ਼ੋਲ੍ਵਾਂ-342: 
ਸਤਾਰ੍ਹਵਾਂ-439; ਅਠਾਰਵਾਂ-467; ਉਨ੍ਹੀਵਾਂ:649; ਵੀਹਫ਼ਾਂ-617; ਇਕੀਵਾਂ-634; 
ਇਹਨਾਂ ਛੋਦਾਂ ਦੀ ਕੁਲ ਸੌਖਿਆ 8122 ਹੈ। . ਇਸ ਵੱਡ ਆਕਾਰੀ ਗੰਥ ਵਿਚ ਕਵੀ ਨੇ 
ਗੁਰੂ ਜੀ ਦੀ ਜੀਵਨ-ਗਾਥਾ ਅਤਿਐਤ ਸ਼ਰਧਾ ਨਾਲ ਲਿਖੀ ਹੈ । ਅੱਜ ਤੱਕ ਪ੍ਰਾਪਤ ਗ੍ੰਥਾਂ 
ਵਿਚ ਇਹ ਪਹਿਲਾ ਗ੍ਰੰਥ ਹੈ ਜਿਸ ਵਿੱਚ ਗੁਰੂ ਹਰਿਗੋਬਿੰਦ ਨੂੰ ਨਾਇਕ ਬਣਾ ਕੇ ਗੁਰ 
ਇਤਿਹਾਸ ਲਿਖਿਆ ਗਿਆ ਹੈ । ਬਾਦ ਵਿੱਚ ਲਿਖਣ ਵਾਲੇ ਸਾਹਿਤਕਾਰਾਂ ਤੇ ਇਤਿਹਾਸਕਾਰਾਂ 
ਨੇ ਇਸ ਗ੍ਰੰਥ ਨੂੰ ਸ੍ਰੋਤ ਵਜ ਵਰਤਿਆ ਹੈ । 

ਪਹਿਲੇ ਅਧਿਆਇ ਵਿੱਚ ਕਵੀ ਨੇ (ਗੁਰੂ) ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਦੀ ਸਾਖੀ 
ਵਿਸਤਾਰ ਸਹਿਤ ਲਿਖੀ ਦੈ ਕਿ ਬਾਬਾ ਬੁੱਢਾ ਜੀ ਨੇ ਮਾਤਾ ਗੈਗਾ ਜੀ ਨੂੰ ਅਸੀਸ ਦਿੱਤੀ 
ਕਿ ਆਪ ਦਾ ਪੁੱਤਰ ਵੱਡਾ ਜੌਧਾ ਪਰਉਪਕਾਰੀ ਹੋਵੇਗਾ ਜੌ ਮੁਗਲਾਂ/ਮਲੋਛਾਂ ਦਾ ਨਾਸ਼ 
ਕਰੇਗਾ । 

ਦੂਜੇ ਅਧਿਆਇ ਵਿੱਚ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੀਆਂ 
ਸਾਜਿਸ਼ਾਂ ਦਾ ਜ਼ਿਕਰ ਹੈ ਕਿ ਕਿਵੇ" ਉਸਨੇ ਬਾਲ (ਗੁਰੂ) ਹਰਿਗੋਬਿੰਦ ਨੂੰ ਮਰਵਾਉਣ ਲਈ 
ਕਮੀਨੀਆਂ ਹਰਕਤਾਂ ਕੀਤੀਆਂ ਪਰ ਅਕਾਲ ਪੁਰਖ ਨੂੰ ਇਹ ਮਨਜ਼ੂਰ ਨਹੀ” ਸੀ । ਸਾਹਿਬ 
ਦੀ ਹਰ ਪ੍ਰਕਾਰ ਰੇ 'ਖਿਆ ਹੋਈ । ਇਸ ਤਰ੍ਹਾਂ ਦੀਆਂ ਸਾਜਿਸ਼ਾਂ ਤੋ ਬਚਣ ਤੇ ਗੁਰੂ ਅਰਜਨ 
ਦੇਵ ਜੀ ਨੇ ਜੇ ਸ਼ਬਦ ਉਚਾਰੇ ਉਹ ਸੀ ਗੁਰੂ ਗੰਥ ਸਾਹਿਬ ਵਿੱਚ ਸੰਕਲਿਤ ਹਨ । ਗੁਰੂ 


ਵਿਸਤਿਤ ਪਰਿਚਯੇ 


ਹਤਿ ਗੌਬਿਦੇ ਸਾਹਿਬ ਨੂੰ ਬਚਪਨ ਵਿਚ ਮਾਤਾਂ ਨਿਕਲੀ ਤੈ ਆਪ ਬਾਅਦ ਵਿੱਚ ਰਾਜ਼ੀ ਹੋ 
. ਗਏ । ਗੁਰੂ ਅਰਜਨ ਦੇਵ ਜੀ ਨੇ ਸ਼ੁਕਰਾਨੇ ਵਜੋ" ਸ਼ਬਦ ਉਚਾਰਨ ਕੀਤਾ ਜੋ ਆਦਿ ਗ੍ਰੰਥ 
ਸਾਹਿਬ ਵਿੱਚ ਦਰਜ ਹੈ ਪਰ ਸਮਕਾਲੀ ਪਰਿਸਸਿਤੀਆਂ ਕਿਨ 'ਕਵੀ ਨੇ ਗੁਰੂ ਜੀ ਦੁਆਰਾ 

ਦੁਰਗਾ ਪੂਜਾ ਕਟਨੇ ਦਾ ਜ਼ਿਕਰ ਕੀਤਾ ਹੈ, ਜੌ ਠੀਕ ਨਹੀ” ਹੈ [ _ ਨ 

ਤੀਸਰੇ ਅਧਿਆਇ ਵਿੱਚ ਬਾਲ (ਗੌਰ) ਹਰਿਗੋਬਿੰਦ ਦੀ ਸਿਖਿਆ ਸਬੈਧੀ ਵਿਸਤ੍ਰਿਤ 
ਕਥਾਵਾਂ ਹਨ । .ਗੁਰੂ ਅਰਜਨ ਦੇਵ ਜੀ ਨੇ ਬਾਬਾ 'ਬੁੱਢਾ ਜੀ ਨੂੰ ਬਾਲਕ ਨੂੰ ਹਰ ੍ਰਕਾਂਰ ਦੀ 
ਦੁਨਿਆਵੀ ਤੇ ਰੁਹਾਨੀ ਵਿਦਿਆ ਦੈਣ ਲਈ ਨਿਯੁਕਤ ਕੀਤਾ । 

ਸੁਲਹੀਖਾਨ ਨਾਲ ਪ੍ਰਿਥੀ ਚੋਦ ਦੀ ਸਾਂਝ ਰੋਣ ਕਰਨ ਉਹ ਸੀ ਗੁਰੂ ਅਰਜਨ ਦਵੇ 
ਜ਼ੀ ਨੂੰ ਕਤਲ ਕਰਵਾਉਣ ਦੇ ਸੁਪਨੇ ਲੰ ਰਿਹਾ ਸੀ । ਇਸ ਅਧਿਆਇ ਵਿੱਚ ਹਵਾਲਾ 


ਮਾਤਰ ਇਸ ਗੱਲ ਦਾ ਜ਼ਿਕਰ ਹੈ । 
ਤੀਸਰੇ ਅਧਿਆਇ ਵਿੱਚ ਸਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੀ ਗੁਰੁ ਗ੍ਰੰਥ ਸਾਂਹਿਂਬ 


ਤੀ ਦਾ ਸੈਪਾਦਨ ਕਰਨ ਦੀ ਕਥਾ ਵਿਸਥਾਰ ਸਹਿਤ ਕਹੀ ਗਈ ਹੈ । ਗੁਰੂ _ਸਾਹਿਬੰ ਜਦੈ 
ਆਪੁਣੀ ਗੱਦੀ ਦਾ ਵਾਰਿਸ ਥਾਪਦੇ ਸਨ ਤਾਂ ਆਪਣੀ ਬਾਣੀ ਸਮੇਤ ਪਹਿਲੇ ਸਤਿਗੁਰੂ ਦੀ 
ਖਾਣੀ ਦੇ ਦਿੰਦੇ ਸਨ । ਇਉ” ਗੁਰਬਾਣੀ ਦੀਆਂ ਪੌਥੀਆਂ ਗੁਰੂ ਸਾਹਿਬਾਨ ਤੇ ਕਈ ਵਾਰੀ 
ਉਹਨਾਂ ਦੀ ਸੈਤਾਨ ਪਾਸ ਪੁੱਜ ਜਾਂਦੀਆਂ ਸਨ । ਅਜਿਹਾ ਹੀ ਗੁਰੂ ਰਾਮਦਾਸ ਜੀ ਨੂੰ 
ਗੁਰਗੱਦੀ ਮਿਲਣ ਵੈਲੋ ਹੋਇਆ ਕਿ ਪੌਥੀਆਂ ਬਾਬਾ ਮਰਨ ਪਾਸ ਪੁੱਜ ਗਈਆਂ । ਗੁਰ੍ਹ 
ਅਰਜਨ ਦੈਵ ਜੀ ਨੇ ਜਦੋ' ਸੀ ਗੁਰੂ ਗ੍ਰੰਥ ਸਾਹਿਬ ਦਾ ਸੋਪਾਦਨ ਕਰਨਾਂ ਸੀ ਤਾਂ ਇਹਨਾਂ 
ਮਥੀਆਂ ਬਿਨਾਂ ਸੈਭਵ ਨਹੀਂ ਸੀ ਪਰ ਵਾਰਿਸ ਦੇਣ ਨੂੰ ਤਿਆਰ ਨਹ” ਸਨ । ਸਤਿਗੁਰੂ ਜੀ 
ਨੈ ਆਪ ਜਾਂ ਕੇ ਪੰਥੀਆਂ ਲਿਆਂਦੀਆਂ ਤੇ ਭਾਈ ਗੁਰਦਾਸ ਜੀ ਨੂੰ ਨਾਲ ਲਗਾ ਕੇ ਸੀ ਗੁਰੂ 
ਗੰਥ ਸਾਹਿਬ ਦਾ ਸੋਪਾਦਨ ਕਰਨਾ ਅਰੈਭਿਆ । ਭਗਤ ਬਾਣੀ ਬਾਰੇ ਇਸ ਕਵੀ ਨੰ 
ਹੌਰਾਣਿਕ ਹੈਗ ਦੰਗ ਵਾਲੀ ਕਥਾ ਲਿਖੀ ਹੈ ਕਿ ਭਗਤ ਆਪ ਸਵਰਗ ਵਿਚੋ" ਆ ਕੇ 
ਆਪਣੀ ਬਾਣੀ ਲਿਖਾਉ'ਦੇ ਸਨ । ਇਉ” ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਹਿਬ ਦਾ ਸੋਪਾਦਨ 
ਕਰਕੇ ਬੀੜ ਨੂੰ ਸੀ ਦਰਬਾਰ ਸਾਹਿਬ ਵਿੱਚ ਸਥਾਪਿਤ ਕੀਤਾ ਤੋ ਪਹਿਲੇ ਗ੍ਰੰਥੀ ਬਾਬਾ ਬ੍ਰੱਢਾ 
ਜੀ ਥਾਪੇ ਗਏ । ਗੁਰਬਾਣੀ ਦਾ ਇਨਾਂ ਸਤਿੰਕਾਰ ਸਤਿਗੁਰੂ ਜੀ ਕਰਦੇ ਸਨ ਕਿ ਆਪ 
ਹਮੋਸ਼ਾਂ ਨੀਵੀ” ਥਾਂ ਬੈਠਦੇ ਸਨ ! 

ਇਸ ਅਧਿਆਇ ਵਿੱਚ ਗੁਰੂ ਅਮਰਦਾਸ ਦੇ ਜੀਵਨ ਨਾਲ ਸੰਬਧਿਂਤ ਕਥਾਵਾਂ ਵੀ 
ਦਰਜ ਹਨ ਜਿਵੇ" ਉਹਨਾਂ ਦਾ ਕੌਠੇ ਵਿੱਚ ਆ ਕੇ ਅੰਦਰੋ" ਬੰਦ ਕਰਕੇ ਬਾਹਰ ਇਹ ਲਿਖ 
ਕੋ ਦਰਵਾਜ਼ੇ ਤੇ ਲਗਾਉਣਾ ਕਿ ਇਹ ਦਰਵਾਜ਼ਾ ਖੋਲ੍ਹਣ ਵਾਲਾਂ ਨਰਕ ਵਿੱਚ ਜਾਵੇਗਾ ਪਰ 
ਬਾਬਾ ਬੁੱਢਾ ਜੀ ਆਦਿ ਨੇ ਸੰਨ੍ਹ ਲਾ ਕੇ ਸਤਿਗੁਰੂ ਜੀ ਨੂੰ ਮੁੜ ਪ੍ਰਗਟ ਕਰਨਾ ਆਦਿ । ਇਸੋ 
ਤਰ੍ਹਾਂ ਰਬਾਬੀ ਸੱਤੇ ਤੋ ਬਲਫੈਡ ਦੀ ਸਾਖੀ ਅੰ-ਕਿਤ ਕੀਤੀ ਗਈ ਹੈ ਜਿਹਨਾਂ ਨੇ ਜਦੋ” 
ਮਾਇਆ ਘੱਟ ਮਿਲਣ ਕਾਰਨ ਗੁਰੂ ਸਾਹਿਬ ਦਾ ਅਪਜਸ ਕੀਤਾ ਤਾਂ ਕੋਹੜੀ ਹੋ ਗਏ । 
ਸਤਿਗੁਰੂ ਨਾਰਾਜ਼ ਸਨ ਤੇ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਇਹਨਾਂ ਰਬਾਬੀਆਂ ਦੀ ਜੌ 
ਸਿਫਾਰਸ਼ ਕਰੇਗਾ, ਉਸਦਾ ਮੁੰਹ ਕਾਲਾ ਕਰਕੇ ਗਧੇ ਤੇ ਚੜ੍ਹਾਕੇ ਬਾਜ਼ਾਰਾਂ ਵਿੱਚ ਫੱਿਆਂ 


੧ ਗੁਰ ਬਿਲਾਸ ਪਾਤਸ਼ਾਹੀ ੬ 


ਜਾਵੇਗਾ ਪੁਰ ਲਾਹੌਰ ਵਾਸੀ ਭਾਈ ਲੱਧਾ ਪਰਉਪਕਾਰੀ ਨੇ ਇਹਨਾਂ ਨੂੰ `ਬੇਖਸ਼ਵਾ ਦਿੱਤਾਂ । 
ਇਹ ਸਾਖੀ ਵਿਸਤਾਰ ਸਹਿਤ ਅੰਕਿਤ ਹੈ । . 
`_. ਇਸੇ ਤਰ੍ਹਾਂ ਗੁਰੂ ਗ੍ਰੰਥ ਵਿੱਚ ਦਰਜ _ਭੱਟ-ਬਾਣੀ ਦੋਂ ਰਚੈਤਾ ਭੱਟ ਵੀ ਗੁਰੂ ਅਰਜਨ 
ਦੇਵ ਜੀ ਪਾਸ ਆਏ । ਜੋ ਅਸਲ ਵਿੱਚ ਬ੍ਹਮਾਂ ਆਦਿ ਦੇਵਤੇ ਸਨ। ਇਹਨਾਂ ਬਾਰੇ ਕਵੀ 
`ਨੇ ਵਿਸਥਾਰ ਸਹਿਤ ਪੌਰਾਣਿਕ ਢਗ ਨਾਲ ਲਿਖਿਆ ਹੈ । ਇਵੇਂ ਕਲਯੁਗ, ਨੇ' ਸੈਗਤ 
ਵਿੱਚ ਆਉਣ ਲਈ ਬੇਨਤੀ ਕੀਤੀ ਤਾਂ ਸਾਹਿਬ ਨੇ ਆਖਿਆ ਜਦੋਂ ਪ੍ਰਸ਼ਾਦ ਵੰਡਿਆ 
ਜਾਵੇਗਾ ਉੱਦੋਂ" ਤ੍ਰੰ ਆ ਜਾਇਆ ਕਰ । ਇਸੇ ਕਰਕੇ ਪ੍ਰਸ਼ਾਦ ਵੰਡਣ ਸਮੇ" ਬਹੁਤ ਰੌਲਾ 
_ਗੌਲਾ ਹੁੰਦਾ ਹੈ । ੍ 
ਪੰਜਵੇ ਅਧਿਆਇ ਵਿਚ ਸੀ ਗੁਰੂ ਹਰਿਗੋਬਿੰਦ ਜੀਂ ਦੇ ਵਿਆਹ ਦਾ ਵਿਸਤ੍੍‌ਤ 
ਵਰਣਨ ਹੈ । ਚੋਦ ਦੇ ਆਦਮੀ ਰਿਸ਼ਤਾ ਕਰਨ ਲਈ ਆਏ ਤੇ ਪ੍ਰਸੈਨ ਸਨ ਕਿ ਵਧੀਆ 
ਘਰ ਉਸਦੀ ਪੁੱਤਰੀ ਨੂੰ ਮਿਲ ਗਿਆ ਪਰ ਉਹ ਹੰਕਾਰੀ ਸੀ । ਉਸਨੇ ਬ੍ਰਾਹਮਣਾਂ ਨੂੰ 
. ਤਾੜਨਾ ਕੀਤੀ ਕਿ ਤੁਸੀ' ਚੁਬਾਰੇ ਦੀ ਇੱਟ ਮੋਰੀ ਵਿੱਚ ਲਗਾ ਆਏ ਹੋ ਤੇ ਇਸ ਤੋ 
ਰਿਸ਼ਤਾ ਟੁੱਟ ਗਿਆ । ਗੁਰੁ ਘਰ ਦੇ ਸ਼ਰਧਾਲੂ ਨਾਰਾਇਣ ਦਾਸ ਨੇ ਆਪਣੀ ਬੋਟੀ ਦੀ 
ਸ਼ਾਦੀ (ਗੁਰੂ) ਹਰਿਗੋਬਿੰਦ ਨਾਲ ਕਰਨ ਲਈ ਅਰਜ਼ ਕੀਤੀ । ਸਤਿਗੁਰੂ ਮੰਨ ਗਏ ਤੇ ਬੜੀ 
ਠਾਠ ਬਾਠ ਨਾਲ ਇਹ ਸ਼ਾਦੀ ਕੀਤੀ ਗਈ । 

ਛੇਵੇਂ ਅਧਿਆਇ ਵਿੱਚ ਪ੍ਰਿਥੀ ਚੈਦ ਨੇ ਸੁਲਹੀ ਖਾਨ ਪਾਸ ਦੂਤ ਭੇਜਿਆ ਤੇ ਆਪਣੌ 
ਮਨ ਦਾ ਕਲੋਸ਼ ਚਿੱਠੀ ਵਿੱਚ ਲਿਖ ਭੇਜਿਆ । ਇਸ ਦਾ ਮੰਤਵ ਗੁਰੂ ਅਰਜਨ ਦੇਵ ਜੀ ਨੂੰ 
_ਕਸ਼ਟ ਵਿੱਚ ਪਾਉਣਾ ਸੀ । ਪ੍ਰਿਥੀ ਚੈਦ ਨੇ ਚੋਦੂ ਨਾਲ ਵੀ ਰਾਵਤਾ ਕਾਇਮ ਕੀਤਾ । ਇਕ 
ਯੋਗੀ ਤਿਲਕ ਦੀ ਪ੍ਰਸੰਗਿਕ ਕਥਾ ਦਿੱਤੀ ਹੈ ਜੌ ਸਿੱਖ ਦੇ ਆਚਰਣ ਨੂੰ ਦੇਖ ਕੇ ਸਿੱਖ ਬਣਨ 
ਲਈ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਇਆ । ਸਿੱਖਾਂ ਦੇ ਗੁਰੂ ਤੇ 
ਭਰੋਸੇ ਤੇ ਸਿਦਕ ਨੂੰ ਦਿ੍‌ੜਾਉਣ ਲਈ ਪੰਡਤ ਦੀ ਮਹੂਰਤ, ਸ਼ਗਨ, ਅਪਸ਼ਗਨ ਬਾਰੇ 
ਵਿਚਾਰ ਆਦਿ ਨੂੰ ਨਕਾਰਨ ਲਈ ਇਕ ਲੰਮੀ ਸਾਖੀ ਅੰਕਿਤ ਕੀਤੀ ਹੈ। ਸਿੱਖੀ ਸਿਦਕ 
ਤੇ ਭਰੋਸੇ ਨੂੰ ਵਡਿਆਇਆ ਹੈ । 

_ਸੱਤਵੇ' ਅਧਿਆਇ ਵਿੱਚ ਪ੍ਰਿਥੀ ਚੋਦ ਦੀਆਂ ਸਾਜਿਸ਼ਾਂ ਦੇ ਫਲਸਰੂਪ ਸਰੀ ਗੁਰੂ 
`` ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਵਿਸਤਾਰ ਸਹਿਤ ਲਿਖਦਿਆਂ ਕਵੀ ਨੇ ਇਸ ਭਿਆਨਕ 
ਜਾਕੇ ਲਈ ਜਹਾਂਗੀਰ ਦੀ ਬਜਾਏ ਚੰਦੂ, ਪ੍ਰਿਥੀ ਚੋਦ ਆਦਿ ਗੁਰੂ ਵਿਰੋਧੀਆਂ ਨੂੰ ਹੀ ਦੌਸ਼ੀ 
ਠਹਿਰਾਇਆ ਹੈ । ਚੰਦੂ ਨੇ ਗੁਰੂ ਸਾਹਿਬ ਨੂੰ ਅਕਹਿ ਤੇ ਅਸਹਿ ਤਸੀਹੇ ਦਿਤ ਜਿਸ ਦੇ 
ਫਲਸਰੂਪ ਸਤਿਗੁਰੂ ਸਰੀਰ ਤਿਆਗ ਕੇ ਜੌਤੀ ਜੋਤਿ ਸਮਾ ਗਏਂ । 

ਅੱਠਵੇ' ਅਧਿਆਇ ਵਿੱਚ ਗੁਰੂ ਅਰਜਨ ਦੋਵ ਜੀ ਦੀ ਸ਼ਹੀਦੀ ਉਪਰੰਤ ਸਿੱਖਾਂ ਤੋ 
ਰਿਸ਼ਤੇਦਾਰਾਂ ਦੇ ਮੁਕਾਣ ਦੇਣ ਲਈ ਆਉਣ ਬਾਰੇ ਵਿਸਤਾਰ ਸਹਿਤ ਲਿਖਿਆ ਗਿਆ ਹੈ । 
ਗੁਰੂ ਸਾਹਿਬ ਨੂੰ ਜਦੋਂ” ਗੁਰਗੱਦੀ ਸੌਪਣ ਲਈ ਬਾਬਾ ਬੁੱਢਾ ਜੀ ਆਦਿ ਵੱਡੇ ਸਿਦਕੀ ਸਿੱਖ 
ਕਾਰਵਾਈ ਕਰਨ ਲਗੇ ਤਾਂ ਆਪਨੇ ਸਪਸ਼ਟ ਆਦੇਸ਼ ਦਿਤਾ ।ਕ ਸੋਲੀ ਟੋਪੀ ਆਦਿ ਦਾ 
ਜਮਾਨਾ ਲੰਘ ਗਿਆ ਹੈ । ਹੁਣ ਹਥਿਆਰਬੋਦ ਹੋਕੇ ਆਪਣੀ ਰੱਖਿਆ ਕਰਨਾ ਲਾਜਮ। ਬਣ 


ਵਿਸਤਿਤ ਪਰਿਚਯ 9 


`ਜਿਆ ਹੈ। ਬਾਬਾ ਬੁੱਢਾ ਜੀ ਨੇ ਸੇਲੀ ਟੌਪੀ ਆਦਿ ਗ੍ਰਰਿਆਈ ਦੇ ਪੁਰਾਤਨ ਚਿੰਨ 
ਤੋਸ਼ੇਖਾਨੇ ਵਿੱਚ ਰੱਖ ਦਿਤੇ ਤੇ ਆਪ ਲੂ ਦੋ ਤਲਵਾਰਾਂ ਪਹਿਨਾਕੇ ਦਿੱਤੀਆਂ : ਇੱਕ ਪੀਰੀ 
ਤੇ 'ਦੂਜੀ ਮੀਰੀ ਦੀ । ਸਤਿਗੁਰ੍ਹ ਨੇ ਸਿੱਖਾਂ ਨੂੰ ਹਥਿਆਰਬੈਦ ਹੌਣ ਤੋ ਹਥਿਆਰ, ਜੰਗੀ 
ਸਮਾਨ, ਹਾਥੀ, ਘੋੜੇ ਆਦਿ ਭੇਟਾ ਲਿਆਉਣ ਲਈ ਆਖਿਆ । ਮਾਝੇ ਤੇ ਦੁਆਬੇ ਦੇ ਬਹੁਤ 
` ਸਾਰ ਸਿੱਖ ਆਪ ਪਾਸ ਸੈਨਾਂ ਵਿੱਚ ਹਾਜ਼ਰ ਰਹਿਣ ਲਗੇ ਜੌ ਗੁਰੂ ਤੇ" ਆਪਣਾ ਸੀਸ ਕੁਰਬਾਨ 
` ਕਰਨ ਲਈ ਹਮੋਸ਼ਾਂ ਤੱਤ੫ਰ ਰਹਿੰਦੇ ਸਨ । 

ਗੁਰੁ ਸਾਹਿਬ ਜਹਾਂਗੀਰ ਪਾਸ ਉਸਦੇ ਸੱਦੇ ਤੇ ਗਏ । ਵਜ਼ੀਰ ਖਾਨ ਗੁਰੂ ਜੀ ਦਾ 
ਸ਼ਰਧਾਲੂ ਸੀ । ` ਬਾਦਸ਼ਾਹ ਨਾਲ ਕਾਫੀ ਸਮਾਂ ਇਕਠੇ ਰਹੇ ਤੇ ਫਿਰ ਆਪ ਨੇ ਗੁਰੂ ਪਿਤਾ 
ਦੇ ਕਾਤਿਲ ਚੰਦੁ ਨੂੰ ਬਾਦਸ਼ਾਹ ਪਾਸੋ” ਲੈ ਲਿਆ । ਬਾਅਦ ਵਿੱਚ ਕੁੱਤੇ ਦੀ ਮੌਤ ਮਾਰਿਆ । 
ਇਸ ਅਧਿਆਇ ਵਿੱਚ ਗੁਰੂ ਹਰਿਗੋਬਿੰਦ ਜੀਂ ਦੇ ਹੋਏ ਵਿਆਹ ਦਾ ਵਿਸਤਾਰ ਸਹਿਤ 
ਵਰਣਨ ਕਵੀ ਨੇ ਕੀਤਾ ਹੈ । 

ਅਕਾਲ ਤਖਤ ਦੀ ਸਿਰਜਣਾ ਪੰਜਾਬ ਦੇ ਧਾਰਮਿਕ ਤੇ ਰਾਜਨੀਤਕ ਜੀਵਨ ਵਿੱਚ 
ਯਾਦਗਾਰੀ ਮੌੜ ਸੀ ਜਿਸ ਦੇ ਨਿਰਮਾਣ ਹਿਤ ਗੁਰੂ ਹਰਿਗਬਿਦ ਸਾਹਿਬ ਨੇ ਆਦੇਸ਼ ਕੀਤਾ । 
ਇਹ ਅਦੁੱਤੀ ਤਖਤ ਭਾਈ ਗੁਰਦਾਸ ਅਤੇ ਬਾਬਾ ਬ੍ਰੱਢਾ ਜੀ ਦੀ ਨਿਗਰਾਨੀ ਵਿਚ ਸੋਪਨ 
ਹੋਇਆ । ਇਹਨਾਂ ਤੱ“ ਇਲਾਵਾ ਹੋਰ ਕਈ ਸਾਖੀਆਂ ਦਾ ਵਿਸਤ੍ਰਿਤ ਵਰਣਨ ਹੈ । 

ਨੌਵੇਂ“ ਅਧਿਆਇ ਵਿੱਚ ਕਝ ਸਾਖੀਆਂ ਸੋਖੋਪ ਵਿੱਚ ਦਰਜ ਕਰਨ ਉਪੰਤ ਨਾਨਕ 
ਮਤੇ ਬਾਰੇ ਵਿਸਤ੍ਰਿਤ ਸਾਖੀ ਐਕਿਤ ਕੀਤੀ ਹੈ ਕਿ ਕਿਵੇ' ਗੁਰੂ ਨਾਨਕ ਦੇਵ ਜੀ ਅਤੇ 
ਸਿੱਧਾਂ ਦਰਮਿਆਨ ਗੋਸ਼ਟਿ ਹੋਈ । ਗੁਰੂ ਸਾਹਿਬ ਦੇ ਸ਼ਿਕਾਰ ਖੋਡਣ ਤੇ ਮਾਸ ਖਾਣ ਬਾਰੇ 
ਗੁਰਮਤਿ ਦਾ ਦਿਸ਼ਟੀਕੋਣ ਸਪਸ਼ਟ ਕਰਨ ਲਈ ਕਵੀ ਨੇ ਗੁਰੂ ਨਾਨਕ ਦੇਵ ਜੀ ਦੀ 
ਕੁਰੂਕਸ਼ੇਤਰ ਵਿੱਚ ਗ੍ਰਹਿਣ ਦੌਰਾਨ ਮਾਸ ਰਿੰਨਣ ਦੀ ਸਾਖੀ ਤੇ ਗੁਰੂ ਸਾਹਿਬ ਦੁਆਰਾ 
ਮਾਸ ਸਬੋਧੀ ਉਚਾਰੀ ਬਾਣੀ ਦੀ ਵਿਸਤ੍ਰਿਤ ਵਿਆਖਿਆ ਕੀਤੀ ਹੈ । ਕਸ਼ਮੀਰ ਵਿੱਚ 
ਸ਼ਰਧਾਲੂ ਮਾਈ ਦੀ ਸ਼ਰਧਾ ਪ੍ਰਰਨ ਲਈ ਸਤਿਗੁਰੂ ਜੀ ਉੱਥੋਂ ਗਏ । ਮਾਈ ਵਲੋ ਹੱਥ ਨਾਲ 
ਕੱਤ ਕੇ ਤਿਆਰ ਕੀਤ' ਚੋਲਾ ਪਹਿਨ ਕੇ ਮਾਈ ਨੂੰ ਪਰਸਨ ਕਰਨ ਵਾਲੀ ਸਾਖੀ ਵਿਸਤਾਰ 
ਸਹਿਤ ਲਿਖੀ ਗਈ ਹੈ । 

ਇਸ ਅਧਿਆਇ ਵਿੱਚ ਸੋਢੀ-ਬੇਦੀ ਵੌਸ ਦੀ ਉਤਪਤੀ ਬਾਰੇ ਲਿਖਦਿਆਂ ਸੀ 
ਗੁਰੂ ਨਾਨਕ ਦੇਵ ਜੀ ਦੀ ਜੀਵਨੀ ਵਿੱਚ ਮਹੱਤਵਪੂਰਨ ਸਾਖੀਆਂ ਸ਼ਰਧਾ ਸਹਿਤ ਅ`ਕਿਤ 
ਕੀਤੀਆਂ ਹਨ । ਇਸ ਤੌ ਇਲਾਵਾ ਬੀਬੀ ਬੀਰ ਦੀ ਮੌਗਣੀ ਦੀ ਕਥਾ ਦਰਜ ਹੈ । ਕੌਲਾਂ 
ਦਾ ਪ੍ਰਸੰਗ ਵਿਸਤਾਰ ਸਿਉ ਦਸਦਿਆਂ ਉਸ ਦੀਆਂ ਮਨੋ ਕਾਮਨਾਵਾਂ ਬਾਰੇ ਬੜੋਂ ਸ਼ਪਸਟ 
ਜ਼ਬਦਾਂ ਵਿੱਚ ਕਵੀ ਨੇ ਲਿਖਿਆ ਹੈ । ਉਸਦੀ ਇੱਛਾ ਹਰ ਔਰਤ ਵਾਂਗ ਮਾਤਾ ਬਣਨ ਦੀ 
ਸੀ ਤਾਂ ਕਿ ਉਸ ਦਾ ਨਾਂ ਰਹਿ ਜਾਵੇ । ਸਤਿਗੁਰੂ ਨੇ ਕੌਲਸਰ ਰਚ ਕੇ ਉਸ ਦਾ ਨਾਂ ਸਦਾ 
ਲਈ ਕਾਇਮ ਕਰ ਦਿੱਤਾ । ਇਸ ਅਧਿਆਇ ਵਿੱਚ ਬਾਬਾ ਗੁਰਦਿੱਤਾ ਜੀਦੇਂ ਵਿਆਹ ਦਾ 

ਵਿਸਤਿਤ ਵਰਣਨ ਹੈ । ਬਾਬਾ ਬੁੱਢਾ ਜੀ ਆਦਿ ਮੁੱਖੀ ਸਿੱਖਾਂ ਨੇ ਸਤਿਗੁਰੁ ਨੂੰ ਕੌਲਾਂ ਦਾ 

ਨ ਗ ਕਰਨ ਲਈ ਬੇਨਤੀ ਕੀਤੀ ਕਿਉਕਿ ਜਗਤ ਵਿੱਚ ਇਹਨਾਂ ਸਬੋਧਾਂ ਕਾਰਨ 


10 ਗੁਰ ਬਿਲ!ਸ ਪਾਤਸ਼ਹੀ ੬ 


ਅਪਜਸ ਹੋ ਰਿਹਾ ਹੈ । ਸਤਿਗੁਰੂ ਨੇ ਉਹਨਾਂ ਦੀ ਗੱਲ ਮੋਨ ਲਈ । ਅਕਾਲਪੁਰਖ ਦਾ 
ਅਜਿਹਾ ਹੁਕਮ ਸੀ ਕਿ ਕੌਲਾਂ ਨੇ ਸਰੀਰ ਤਿਆਗ ਦਿੱਤਾ । 

ਦਸਵੇ` ਅਧਿਆਇ ਵਿੱਚ ਅਮ੍ਰਿਤਸਰ ਵਿਖੇ ਮੁਗਲਸ ਖਾਂ ਨਾਲ ਯੁੱਧ -_ ਦਾ ਵਰਣਲ 
ਕੀਤਾ ਗਿਆ ਜਿਸ ਵਿੱਚ ਇਹ ਮਾਰਿਆ ਜਾਂਦਾ ਹੈ ਤੇ ਸਤਿਗੁਰੂ ਦੀ ਜਿੱਤ ਹੁੰਦੀ ਰੈ £ . 

ਗਿਆਰ੍ਵੇ' ਅਧਿਆਇ ਵਿੱਚ ਬੀਬੀ ਬੀਰ ਤੇ ਸਾਧੂ ਜਨ ਦੇ “ਵਿਆਹ ਦਾ ਸੋਖਿਪਤ 
ਪਰ ਭਾਵ ਪੂਰਤ ਵਰਣਨ ਹੈ । ਹੈ 

ਬਾਰ ਵੇ ਅਧਿਆਇ ਵਿੱਚ ਕੌਲਾਂ ਦੇ ਪੁਰਵਲੋ ਜਨਮ ਦੀ ਕਥਾ ਹੈ ਕਿ ਇਹ ਉਰਬਸ਼ੀਂ 
ਸੀ ਜੋ ਰਿਸ਼ੀ ਦੇ ਸਰਾਪ ਧਾਰਨ ਕਰਕੇ ਮਾਤ ਲੱਕ ਵਿੱਚ ਆਏ) ਸੀ। ਸਤਿਗੁਰੂ ਨੇ ਉਸ 

ਦਾ ਉਧਾਰ ਕਰ ਦਿੱਤਾ ਤੇ ਉਹ ਮੁੜ ਇੰਦਰਲੌਕ ਨੂੰ ਚਲੀ ਗਈ । 

ਰ ਤੇਰ੍ਵੇ' ਅਧਿਆਇ ਵਿੱਚ ਪੰਦੇ ਖਾਂ ਦੇ ਮਨ ਵਿੱਚ ਉਪਜੇ ਅਹਕਾਰ ਕਿ ਮੈ” ਬੜਾਂ 
ਬਲੀ ਹਾਂ ! ਮੇਰੇ ਕਰਕੇ ਹੀ ਸਤਿਗੁਰੂ ਜੀ ਦੀ ਜਿੱਤ ਹੋਈ ਹੈ, ਆਦਿ ! ਸਤਿਗੁਰੂ ਨੇ ਇਹ 
ਭਰਮ ਦੂਰ ਕਰਨ ਲਈ ਚੋਜ਼ ਕੀਤਾ । ਇਸ ਵਿਚ ਇਕ ਖਾਨ ਦਾ ਜ਼ਿਕਰ ਹੈ ਜੋ ਬਾਦਸ਼ਾਹ 
ਪਾਸੋ" ਭੱਜ ਕੇ ਸਤਿਗੁਰੂ ਦੀ ਸ਼ਰਨ ਵਿਚ ਆਇਆ ਪਰ ਗੁਰੂ ਜੀ ਮੌਜ ਵਿੱਚ ਸਨ । ਇਸ 
ਦਾ ਆਦਰ ਨਾ ਕੀਤਾ ਇਸ ਨੇ ਤਲਵਾਰ ਖਿਚ ਲਈ ਕਿ ਸਤਿਗੁਰੂ ਨੂੰ ਮਾਰ ਦੇਵਾਂਗਾ । 
ਪਰ ਸਾਹਿਬ ਨੋ ਵਿਅਗ ਕੀਤਾ ਕਿ ਭਾਈ ਜਿਥੇ ਤੌਨੂੰ ਤਲਵਾਰ ਚਲਾਉਣੀ ਚਾਹੀਦੀ ਸੀ 
ਉੱਥੇ ਤਾਂ ਚਲਾਈ ਨਾ ਪਰ ਫਕੀਰਾਂ ਉਪਰ ਚਲਾਉਣ ਲਈ ਪਲ ਵਿੱਚ ਤਿਆਰ ਹੋ ਗਿਆਂ 
ਹੈ । ਉਸ ਖਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ । ਸਤਿਗੁਰੂ ਦੀ ਕਿਰਪਾ ਨਾਲ 
ਉਸਨੂੰ ਮੁੜ ਬਾਦਸ਼ਾਹ ਪਾਸ ਮਨਸਬਦਾਰੀ ਮਿਲ ਗਈ ਆਦਿ ਹੌਰ ਛੋਟੀਆਂ ਛੋਟੀਆਂ 
ਕਥਾਵਾਂ ਦਰਜ ਹਨ । 

ਚੌਧਵੇ" ਅਧਿਆਇ ਵਿੱਚ ਗੁਰੂ ਸਾਹਿਬ ਉਪਰ ਨਵਾਬ ਅਬਦੁਲ ਖਾਨ ਦੀ ਚੜ੍ਹਾਈ 
ਦਾ ਜ਼ਿਕਰ ਕਰਦਿਆਂ ਕਵੀ ਨੇ ਯੁੱਧ ਦੇ ਨਜਾਰੇ ਬੜੇ ਵਿਸਤਾਰ ਨਾਲ ਚਿਤਰਦਿਆਂ 
ਅਖੀਰ ਇਸ ਮੁਗਲ ਦੀ ਮੱਤ ਤੇਂ ਸਤਿਗੁਰੂ ਦੀ ਜਿੱਤ ਦਾ ਵਰਣਨ ਕੀਤਾ ਹੈ । 

ਪਦਰ੍ਵੇ' ਅਧਿਆਇ ਵਿੱਚ ਚਾਰ ਸਿੱਖਾਂ ਬਾਰੇ ਸਾਖੀਆਂ ਅਔਕਿਤ ਕਰਦਿਆਂ ਕਵੀ 
ਨੇ ਸਿੱਖੀ ਦੇ ਮੇਡਲਾਂ ਵਿੱਚ ਸਤਿਗੁਰੂ ਦੀ ਮਹਾਨਤਾ ਨੂੰ ਉਜਾਗਰ ਕੀਤਾ ਹੈ । 

ਸਲ੍ਹਵੇ' ਅਧਿਆਇ ਵਿੱਚ ਕਵੀ ਜੀ ਨੂੰ ਬਾਬਾ ਬੱਢਾ ਜੀ ਦੀ ਜੀਵਨ ਗਾਥਾ ਦਾ: 
ਅਤਿਮ ਭਾਗ ਬੜੀ ਸ਼ਰਧਾ ਨਾਲ ਲਿਖਦਿਆਂ ਬਾਬਾ ਜੀ ਦੇ ਪਰਲੋਕ ਗਮਨ ਦੀ ਕਥਾ ਕਹੀ 
ਹੈ। ਇਸ ਉਪ੍ਰੰਤ ਬਾਬਾ ਬੁੱਢਾ ਜੀ ਦੇ ਪੁੱਤਰ ਨੂੰ ਸਤਿਗੁਰੂ ਨੇ ਬੜੇ ਪਿਆਰ ਨਾਲ 
ਆਪਣੇ ਅੰਗ ਸੋਗ ਰਖਿਆ । ਇਸ ਵਿਚ ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਵਿਚੋ” 
(ਗੁਰੂ) ਅੰਗਦ ਦੇਵ ਜੀ ਦੀ ਪਰਖ ਵਾਲੀ ਸਾਖੀ ਵਿਸਤਾਰ _ਸਹਿਤ ਆਖੀ ਗਈ ਹੈ। 
ਪਰਖ ਵਿੱਚ ਪੁਰਾ ਉਤਰਨ ਤੋਂ ਉਹਨਾਂ ਨੂੰ ਗੁਰਿਆਈ ਦੀ ਬਖਸ਼ਿਸ਼ ਸਤਿਗੁਰੂ ਨਾਨਕ ਦੋਵ 
ਜ਼ੀ ਨੇ ਕੀਤੀ । 

ਸਤਾਰ੍ਹਵੇ' ਅਧਿਆਇ ਵਿੱਚ ਸੂਰਜ ਮੱਲ ਜੀ ਦੇ ਵਿਆਹ ਦੀ ਸਾਖੀ ਵਿਸਤਾਰ 
ਸਹਿਤ ਐਔਕਿਤ ਕਰਦਿਆਂ ਵਿਆਹ ਦੀਆਂ `ਰੀਤਾਂ, ਰਸਮਾਂ, ਰਿਵਾਜ਼ਾਂ ਆਦਿ ਬਾਂਰੇ ਬੜੀ 


ਵਿਸਤਿਤ ਪਰਰਚਯ 11] 


ਨੀਝ ਨਾਲ ਲਿਖਿਆ ਹੈ । ਇਸ ਅਧਿਆਇ ਵਿੱਚ ਬਾਬਾ ਅੱਟਲ ਰਾਇ ਜੀ ਦੇ ਕਰਾਮਾਤ 
ਦਿਖਾਉਣ ਦਾ ਜ਼ਿਕਰ ਹੈ । ਬਾਬਾ ਜੀ ਨੇ ਆਪਣੀ ਖੋਡ ਦੇ ਸਾਥੀ ਮੌਹਨ ਨੂੰ ਮਰਨ ਉਪ੍ਰੰਤ 
ਫਿਰ ਜੀਵਤ ਕਰ ਲਿਆ ਜਿਸ ਤੇ ਸਤਿਗੁਰੂ ਹਰਿਗੋਬਿੰਦ ਜੀ ਨਰਾਜ਼ ਹੋ ਗਏ । ਬਾਬਾ 
ਜੀ ਨੂੰ ਹੁਕਮ ਕੀਤਾ ਕਿ ਜਾਂ ਤਾਂ ਤੁਸੀ ਸਗੇਰ ਛੱਡੋ ਜਾਂ ਅਸੀ" ਛੱਡ ਜਾਂਦੇ ਹਾਂ । ਬਾਬਾ 
ਅੱਟਲ ਜੀ ਨੇ ਸਵੈ-ਇੱਛਾ ਨਾਲ ਸਰੀਰ ਤਿਆਗ ਦਿੱਤਾ । ਇਹ ਖ਼ਬਰ ਸੁਣਕੇ ਬਹੁਤ 
ਸਾਰੀ ਸੈਗਤ ਤੇ ਰਿਸ਼ਤੇਦਾਰ ਵੈਰਾਗ ਕਰਨ ਲਗੇ ਪਰ ਸਤਿਗੁਰੂ ਨੇ ਸਾਰਿਆਂ ਨੂੰ ਸੋਸਾਰ 
ਦੀ ਨਾਸ਼ਮਾਨਤਾ ਦ' ਰਿਆਨ ਕਰਵਾਇਆ ਤੇ ਭਾਣੇ ਵਿੱਚ ਰਹਿਣ ਲਈ ਉਪਦੇਸ਼ ਕੀਤਾ । 

ਇਸ ਅਧਿਆਇ ਵਿੱਚ ਭਾਈ ਗੁਰਦਾਸ ਜੀ ਦਾ ਔਹਕਾਰ ਦੂਰ ਕਰਨ ਲਈ 
ਗੁਰੂ ਹਰਿਗੋਬਿੰਦ ਜੀ ਨੇ ਇਕ ਕੰਤਕ ਕੀਤਾ ਕਿ ਉਹਨਾਂ ਦਾ ਸਾਰਾ ਅਹਕਾਰ ਜਾਂਦਾ 
ਰਿਹਾ । ਭਾਈ ਜੀ ਦਾ ਕਾਬਲੋ' ਘੋੜੇ ਖਰੀਦਣ ਜਾਣ`ਤ ਮੋਹਰਾਂ ਦੀ ਥਾਂ ਠੀਕਰੀਆਂ 
ਨਜ਼ਰ ਆਉਣ ਤੇ ਤੰਬੂ ਪਾਂੜ ਕੇ ਭੱਜਣ ਤੇ ਮੁੜ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ 
ਮੁਆਫੀ ਮੌਗਣ ਦੀ ਕਥਾ ਨੂੰ ਭਾਈ ਭਗਤ ਸਿੰਘ ਨੇ ਵਿਸਤਾਰ ਸਹਿਤ ਲਿਖਿਆ ਹੈ । 

ਬਾਬਾ ਸੂਰਜ ਮੱਲ ਦੇ ਵਿਆਹ ਦੀ ਕਥਾ ਇਸ ਅਧਿਆਇ ਵਿੱਚ ਸੈਖਿਪਤ ਰੂਪ 
ਵਿੱਚ ਅਕਿਤ ਕੀਤੀ ਗਈਂ ਹੈਂ । ਇਥੇ ਬਾਰਾਤ ਵਿੱਚ ਆਏ ਸ੍ਰੀ ਗੁਰੂ ਤੇਗ ਬਹਾਦਰ ਜੀ 
ਦੀ ਹੋਈ ਕੁੜਮਾਈ ਦਾ ਜ਼ਿਡਰ ਹੈ 1 

ਅਨ ਾਰਵੇ" ਅਧਿਅ' ਇ ਵਿੱਚ ਮੁੱਖ ਕਥਾ ਭਾਈ ਗੁਰਦਾਸ ਜੀ ਦੇ ਜੋਤੀ ਜੋਤਿ 
ਸਮਾਉਣ ਬਾਰੇ ਹੈ । ਇਸ ਵਿੱਚ ਰਜਨੀ ਦੀ ਕਥਾ ਵਿਸਤਾਰ ਸਹਿਤ ਦਸੀ ਗਈ ਹੈ । ਇਉ” 
ਸੁਧਾ ਸਰੋਵਰ ਪ੍ਰਗਟ ਕਰਨ ਲਈ ਪੰੌਰਾਣਿਕ ਕਥਾ ਵਿਸਤਾਰ ਸਹਿਤ ਆਖੀ ਗਈ ਹੈ। 
ਤਰਨਤਾਰਨ ਵਿਖੇ ਗੁਰ ਸਸਥਾਨ ਦੀ ਤਿਆਰੀ ਹੋ ਰਹੀ ਸੀ ਕਿ ਮੁਗਲ ਸਰਦਾਰ ਧੋਖੇ 
ਨਾਲ ਇੱਟਾਂ ਲੈ ਗਿਆ । ਗੁਰੂ ਅਰਜਨ ਦੇਵ ਜੀ ਨੇ ਭਵਿੱਖ ਬਚਨ ਕੀਤਾ ਕਿ ਜਦੋ” 
ਖਾਲਸਾ ਪੰਥ ਪ੍ਰਗਟੇਗਾ ਤਾਂ ਇਕ ਬਲੀ ਰਾਜਾ ਇਹ ਹਵੇਲੀ ਢਾਹ ਕੇ ਗੁਰਦੁਆਂਰਾ ਇਹਨਾਂ 
ਇੱਟਾਂ ਨਾਲ ਬਣ'ਵੇਗਾ । ਮਹਾਰਾਜਾ ਰਣਜੀਤ ਸਿੰਘ ਨੇ ਅਜਿਹਾ ਕੀਤਾ । ਇਸ ਅਧਿਆਇ 
ਵਿੱਚ ਕਝ ਹੌਰ ਵੀ ਛੋਟੀਆਂ ਮੰਟੀਆਂ ਸਾਖੀਆਂ ਅੰਕਿਤ ਹਨ। 

ਉਨ੍ੀਵੇ" ਅਧਿਆਇ ਵਿੱਚ ਮੁਖ ਰੂਪ ਵਿੱਚ ਦੋ ਕਥਾਵਾਂ ਹਨ । ਪਹਿਲੀ ਮਾਤਾ 
ਦਮੋਦਰੀ ਦਾ ਪਰਲੋਕ ਗਮਨ ਦੂਜੀ ਗੁਰੂਸਰ ਦੀ ਲੜਾਈ ਦਾ ਵਿਸਤ੍ਰਿਤ ਬਿਆਨ । ਇਸ 
ਅਧਿਆਇ ਵਿੱਚ ਇੱਕ ਮਹੱਤਵਪੂਰਨ ਸਾਖੀ ਭਾਈ ਬਿਧੀ ਚੋਦ ਦੁਆਰਾ ਗੁਲਬਾਗ ਤੇ 
ਦਿਲਬਾਗ ਦੇ ਘੰੜਿਆਂ ਦੀ ਸ਼ਾਹੀ ਅਸਤਬੱਲ ਵਿਚੋਂ` ਚੌਰੀ ਕਰਨ ਬਾਰੇ ਹੈ । ਸ਼ਾਹੀ ਸੈਨਾ 
ਨਾਲ ਯੁੱਧ ਹੁੰਦਾ ਹੈ ਜਿਸ ਵਿਚ ਲਾਲਾਂ ਬੇਗ, ਕਾਸਮ ਬੰਗ ਆਦਿ ਦੀ ਮੌਤ ਤੇ ਸਤਿਗੁਰੂ 
ਦੀ ਵਿਜੈ ਦਾ ਵਿਸਤਿ੍‌ਤ ਬਿਆਨ ਹੈ । ਰ 

ਵੀਹਵੇ' ਅਧਿਆਇ ਵਿੱਚ ਪੌਦੇ ਖ਼ਾਂ ਤੇ ਉਸਦੀ ਸੈਨਾ ਦੀ ਹਾਰ ਤੇ ਪੋ'ਦੇ ਖ਼ਾਂ ਦੀ 
ਮੌਤ ਦਾ ਜ਼ਿਕਰ ਵਿਸਤਾਰ ਸਹਿਤ ਕਵੀ ਨੇ ਕੀਤਾ ਹੈ। ਇਸ ਅਧਿਆਇ ਵਿੱਚ ਸਤਿਗੁਰੂ 
ਤੇਗ ਬਹਾਦੁਰ ਜੀ ਦੇ ਵਿਆਹ ਦੀ ਸਾਖੀ ਵਿਸਤਾਰ ਸਹਿਤ ਲਿਖੀ ਗਈ ਹੈ । ਇਸ ਤੱ” 
ਇਲਾਵਾ ਕੁਝ ਹੌਰ ਵੀ ਸਾਖੀਆਂ ਦਰਜ ਕੀੜੀਆਂ ਗਈਆਂ ਹਨ ਜਿਹਨਾਂ ਛਾ ਮਨੋਰਥ ਗੂਰੂ 


12 


ਜਸ ਦੇ 4 


ਗੁਰ ਬਿਲ'ਸ ਪਾਤਸ਼ਾਹੀ ੬ 


ਇਕੀਵੇ' ਅਧਿਆਇ ਵਿੱਚ ਗੁਰੂ ਹਰਿਗੌਬਿੰਦ ਸਾਹਿਬ ਦੇ ਪਰਲੋਕ ਗਮਨ ਦੀ ਸਾਥੀ 
ਦਰਜ ਹੈ । ਆਪਨੇ ਗੁਰਿਆਇ ਦਾ ਤਿਲਕ ਗੁਰ ਹਰਿ ਰਾਇ ਜੀ ਨੂੰ ਦਿਤਾ ਤੇ ਉਹਨਾਂ ਦੀ 
ਸ਼ਰਨ ਸਰਬਤ ਸੰਗਤ ਨੂੰ ਰਹਿਣ ਲਈ ਹੁਕਮ ਕੀਤਾ । ਇਸ ਅਧਿਆਇ ਵਿੱਚ ਬਾਬਾ ਬੁੱਢਣ 
ਸ਼ਾਹ ਦੀ ਸਾਖੀ ਅੰਕਿਤ ਕੀਤੀ ਗਈ ਹੈ।_ਇਜ ਤਰ੍ਹਾਂ ਹੋਰ ਕੁਝ ਸਾਖੀਆਂ ਸੋਖਿਪਤ ਰੂਪ 
ਵਿੱਚ ਅੰਕਿਤ ਕੀਤੀਆਂ ਗਈਆਂ ਹਨ । 

ਇਸ ਗ੍ਰੰਥ ਦਾ ਕਥਾਨਕ ਵਿਸਤ੍ਰਿਤ ਤੇ ਵੱਡ ਆਕਾਰ ਵਾਲਾਂ ਹੈ । ਇਸ ਦੀਆਂ ਪ੍ਰਮੁੱਖ 
ਵਿਸ਼ੇਸ਼ਤਾਵਾਂ ਹਨ : 


(6) 


(ਅ) 


(੦) 
(ਸ) 


(੦) 


(ਕ) 


(ਖੰ) 


(ਗ) 


(੫) 


ਹਰ ਕਥਾ/ਸਾਖੀ ਆਪਣੇ ਆਪ ਵਿੱਚ ਪੂਰੀ ਹੌਣ ਦੇ ਬਾਵਜੂਦ ਮੁੱਖ ਕਥਾ 
ਦਾ ਹਿੱਸਾ ਬਣੀ ਹੋਈ ਹੈ । 

ਕਵੀ ਦਾ ਕੇ'ਦਰ-ਬਿੰਦੂ ਨਾਇਕ ਗੁਰੂ ਹਰਿਗੋਬਿੰਦ ਹਨ ਜਿਹਨਾਂ ਦੀ 
ਸ਼ਖਸੀਅਤ ਨੂੰ ਉਜਾਗਰ ਕਰਨ ਵਿੱਚ ਹਰ ਪ੍ਰਾਸੰਗਿਕ ਕਥਾ ਸਹਾਈ ਸਿਧ 
ਹੋਈ ਹੈ । 

ਕਥਾ ਵਿੱਚ ਰਸ ਹੈ ਜਿਸ ਕਾਰਨ ਪਾਠਕ/ਸ੍ਰਤਾ ਆਦਿ ਤੋ ਅੰਤ ਤੱਕ ਇਕ 
ਰਸ ਇਸ ਦਾ ਆਨੰਦ ਮਾਣਦਾ ਹੈ । ਰ 

ਰੌਚਕਤਾ ਇਸ ਕਥਾਨਕ ਦੀ ਵੱਡੀ ਵਿਸ਼ੈਸ਼ਤਾ ਹੈ। ਕਵੀ ਨੇ ਹਰ ਕਥਾ ਨੂੰ 
ਅਜਿਹੇ ਦੰਗ ਨਾਲ ਬਿਆਨ ਕੀਤਾ ਹੈ ਕਿ ਰੌਚਕਤਾ ਬਣੀ ਰਹਿੰਦੀ ਹੈ । 
ਕਥਾ _ਸੈਖਿਪਤ ਰੱਖਣ ਲਈ ਕਵੀ ਨੇ ਹਰ ਸੰਭਵ ਯਤਨ ਕੀਤਾ ਹੈ । ਇਹ 
ਫੀ ਇਕ ਵਿਸ਼ੇਸ਼ਤਾ ਹੈ ਕਿ ਬੇਲੌੜਾ ਵਿਸਥਾਰ ਨਹੀ” ਹੈ । ਜਿਨਾਂ ਵਿਸਥਾਰ 
ਕਿਸੇ ਕਥਾ ਲਈ ਅਨਿਵਾਰਯ ਜਾਪਦਾ ਹੈ: ਉਨਾ ਹੀ ਕੀਤਾ ਗਿਆ ਹੈ 
ਗੁਰੂ ਹਰਿਗੋਬਿੰਦ ਸਾਹਿਬ ਦੀ ਜੀਵਨ ਕਥਾ ਲਿਖਦਿਆਂ ਉਹਨਾਂ ਦੇ ਸ਼ਰਧਾਲੂ 
ਸਿੱਖਾਂ ਜਿਵੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, 
ਭਾਈ ਭਾਨਾ ਜੀ ਆਦਿ ਬਾਰੇ ਵੀ ਅਧਿਕਾਰਤ ਜਾਣਕਾਰੀ ਦਿਤੀ ਗਈ ਹੈ । 
ਕਥਾ ਵਿੱਚ ਖੱਧੇ ਪੂਰੇ ਕਰਨ ਜਾਂ ਕਿਸੇ ਵਿਚਾਰ ਨੂੰ ਸਪਸ਼ਟ ਕਰਨ ਲਈ 
ਪੁਰਵ ਵਰਤੀ ਘਟਨਾਵਾਂ ਦਾ ਬਿਆਨ ਕੀਤਾ ਗਿਆ ਹੈ ਜਿਵੇ" ਗੁਰੂ-ਘਰ ਤੇ 
ਮੁਗਲ ਸਰਕਾਰ ਦੀ ਟੱਕਰ ਬਾਰੇ ਸਮਝਣ ਲਈ ਗੁਰੂ ਅਰਜਨ ਦੇਵ ਜੀ ਦੀ 
ਸ਼ਹੀਦੀ ਬਾਰੇ ਵਿਸਤਾਰ ਸਹਿਤ ਲਿਖਿਆ ਹੈ । 'ਇਸੇ ਤਰ੍ਹਾਂ ਸ੍ਰ ਗੁਰੂ ਗ੍ਰੰਥ 
ਸਾਹਿਬ ਜੀ ਦਾ ਸੈਪਾਦਨ ਕਰਨ ਸਮੋ` ਬਾਣੀ ਇਕੱਤਰ ਕਰਨ ਬਾਰੇ ਬਾਬਾ 
ਮੋਹਨ ਆਦਿ ਦੀ ਕਥਾ ਬੜੇ ਵਿਸਥਾਰ ਨਾਲ ਆਖੀ ਹੈ । 

ਇਸੇ ਤਰ੍ਹਾਂ ਭਵਿਖ-ਬਾਣੀ ਦੀ ਵਿਧੀ ਅਪਨਾ ਕੇ ਆਉਣ ਵਾਲੀਆਂ ਘਟਨਾਵਾਂ 
ਦਾ ਸੈਕੇਤ ਮਾਤਰ ਜ਼ਿਕਰ ਕਰਕੇ ਰੌਚਕਤਾ ਕਾਇਮ ਰੱਖੀ ਹੈ । 

ਕਥਾ ਵਿੱਚ ਰਸ ਭਰਨ ਲਈ ਮਿਥਿਹਾਸਕ ਪਾਤਰ/ਦੇਵਤੇ ਆਦਿ ਦਾ ਆਗਮਨ 
ਵਿਖਾਇਆ ਹੈ । ਨਾਰਦ, ਲੱਛਮੀ, ਵਿਸ਼ਵਕਰਮ', ਕਾਲ, ਵਿਸ਼ਨੂੰ ਆਦਿ 


(੨) 


ਵਿਸਤ੍ਰਿਤ ਪਰਿਦਯੋ 13 


ਦੀਆਂ ਉਦਾਹਰਣਾਂ ਕਾਫਾਂ ਹਨ । 

ਪ੍ਰਾਚੀਨ ਕਥਾਵਾਂ ਵਿੱਚ ਇਹ ਬਿਆਨ ਆਮ ਮਿਲਦਾ ਹੈ ਕਿ ਜਦੋ ਵੀ ਧਰਮ 
ਦੀ ਹਾਨੀ ਹੁੰਦੀ ਹੈ ਤਾਂ ਭਗਵਾਨ ਪਾਸੋ ਦੇਵਤੇ ਇਕਠੇ ਹੋ ਕੇ ਜਾਂਦੇ ਹਨ । 
ਧਰਤੀ ਗਉ ਦਾ ਰ੍ਰਪ ਧਾਰਨ ਕਰਦੀ ਹੈ, ਜੋ ਮਜਲੂਮ ਤੇ ਗਰੀਬ ਦਾ 
ਪ੍ਰਤੀਕ ਹੈ; ਅਕਾਲਪਰਖ ਪਾਸ ਰਖਿਆ ਲਈ ਬੋਨਤੀ ਕਰਨ ਲਈ ਜਾਂਦੇ 
ਹਨ । ਉਹਨਾਂ ਦੀ ਅਰਜ਼ ਸਣਕੇ ਉਹ ਆਪਣਾ ਅਵਤਾਰ ਭੇਜਦਾ ਹੈ ਜੋ 
ਅਧੁਰਮ ਦਾ ਨਾਸ਼ ਕਰਕੇ ਧਰਮ ਦੀ ਸਥਾਪਨਾ ਕਰਦਾ ਹੈ। ਇਸ ਗ੍ਰੰਥ ਵਿੱਚ 
ਫੀ ਕਥਾਨਕ ਨੂੰ ਵਿਸ਼ਵਾਸਯੋਗ ਬਣਾਉਣ ਤੇ ਆਪਣੇ ਨਾਇਕ ਨੂੰ ਅਵਤਾਰ 
੩ ਸਟਬ ਸ਼ਕਤੀਮਾਨ ਵਿਖਾਉਣ ਲਈ ਕਵ) ਨੇ ਇਹ. ਵਿਧੀ ਅਪਨਾਈ ਹੈ । 
ਇਉ” ਕਥਾਨਕ ਪੱਖਾਂ ਦਹ ਰਚਨਾ ਸਫਲ ਹੈਂ । 


ਕਵੀ ਦੀ ਦਿਸ਼ਟੀ ਵਿਚ ਗੁਰੂ ਹਰਿਗੋਬਿੰਦ ਜੀ ਦੀ ਬਖ਼ਸੀਅਤ 
` ਕਵੀ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਨਾਇਕ ਬਣਾ ਕੇ ਕਾਵਿ ਰਚਨਾ ਕਰਦਿਆਂ 
ਸ਼ਰਧਾਲੂ ਵਾਲੀ ਦ੍ਰਿਸ਼ਟੀ ਨਾਲ ਗੁਰੂ ਜਾਹਿਬ ਦੀ ਸ਼ਖਸੀਅਤ ਨੂੰ ਪ੍ਰਸਤੁਤ ਕਰਨ ਦਾ ਯ=ਨ 
ਕੀਤਾ ਹੈ। ਗੁਰੂ ਜੀ ਦੀ ਸ਼ਖ਼ਜੀਅਤ ਦੇ ਅਹਿਮ ਪੱਖ ਹਨ : 


(ਦ) 


(9) 


(੬) 


ਗੁਰੂ ਹਰਿਗੋਬਿੰਦ ਜੀ ਅਵੜਾਰ ਹਨ ਜਿਹਨਾਂ ਨੇ ਬਚਪਨ _ਵਿੱਚ ਅਵਤਾਰੀ 
ਪੁਰਖ ਵਾਲੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਭਾਰਤੀ ਅਵਤਾਰ ਪੋਰਪਟਾ 
ਦੀ ਲੜੀ ਦਾ ਇਕ ਮਣਕਾ ਸਿਧ ਕੀਤਾ । 

ਬਚਪਨ ਤੋ ਆਪ ਬਲੀ ਸਨ ਕਿਉ'ਕਿ ਆਪ ਜੀ ਵਿੱਚ ਆਲਕਿਕ 
ਸ਼ਕਤੀਆਂ ਸਨ । ਆਪਨੇ ਥਣਾਂ ਨੂੰ ਜ਼ਹਰ ਲਗਾਕੇ ਆਈ ਦਾਈ ਦਾ 
ਸੰਘਾਰ ਉਵੇ` ਕੀਤਾ ਜਿਵੇ” ਕਿ ਸੀ ਕ੍ਰਿਸ਼ਨ ਜੀ ਨੇ ਪ੍ਰਤਨਾ ਦਾ ਕੀਤਾ ਸੀ । 
ਦਨਾਂ ਦੀ ਮੁਕਤੀ ਹੋ ਗਈ ਤੇ ਉਹ ਦੇਵਪਰੀ' ਵਿੱਚ ਚਲ ਗਈਆਂ 

ਗੁਰੁ ਜੀ ਜਦ" ਅਜੇ ਬਾਲ ਹੀ-ਸਨ.ਤ ਜਾਣੀ ਜਾਣ ਸਨ । ਪ੍ਰਿਥੀ ਚੋਦ ਨੰ 
ਜਦ ਇਕ ਬਾਹਮਣ ਨੌਕਰ ਨੂੰ ਰਿਸ਼ਵਤ ਦੇ ਕੇ ਬਾਲ (ਗੁਰੂ) ਹਰਿਗੋਬਿਦ ਨੂੰ 


- ਮਾਰਨ ਲਈ ਦਹੀ” ਵਿੱਚ ਜ਼ਹਿਰ ਪਾ ਕੇ ਖਵਾਉਣ ਲਈ ਮੈਨਾ ਲਿਆ ਤਾਂ 
ਆਪਣੇ ਉਸ ਦੇ ਲੱਖ ਕੋਸ਼ਿਸ਼ ਕਰਨ ਤੇ ਵੀ ਦਹੀ” ਨੂੰ ਮੂੰਹ ਨਾ ਲਗਾਇਆ । 


ਉਸ ਦੀ ਸਾਜਿਸ਼ ਦਾ ਪਾਜ ਖੁਲ੍ਹ ਗਿਆਂ । 

ਗੁਰੁ ਜੀ ਲੰਮੀ ਨਦਰਿ ਵਾਲੋ ਸਨ ਜਿਹਨਾਂ ਨੇ ਆਪਣੇ ਗੁਰੂ ਪਿਤਾ ਜੀ ਦੀ 
ਸਹੀਦੀ ਮਗਰੋ" ਇਹ ਜਾਣ ਲਿਆਂ ਕਕ ਅੱਗੋ ਆਉਣ ਵਾਲੇ ਸਮ ਵਿਚ 
ਸਵੈ ਰੱਖਿਆ ਲਦੀ ਤਲਵਾਰ ਚੁਕਣੀ ਹੀ ਸਿਆਣਪ ਹੈ । ਆਪਨੇ ਦੰ 


` ਡਲਵਾਰ਼ਾਂ ਪਾ ਕੇ ਦੁਨਿਆਵੀ ਦੇ ਗੂਹਾਨੀ ਖੋਤਰਾਂ ਵਿੱਚ ਬਰ ਬਦ ਦੀ 


ਕਾਰਜਸ਼ੀਲਤਾ ਨੂੰ ਉਦਿਤ ਠਹਿਰਾਇਆ । 


ਆਪ ਐਤਰਜਾਮੀ ਸਨ । ਆਪ ਸਿੱਖਾਂ ਦੇ ਮਨਾਂ ਦੀਆਂ ਜਾਣ ਲੰੱਦੇ ਸਨ 
ਤੇ ਉਹਨਾਂ ਨੂੰ ਸ਼੍ਭ ਕਰਮ ਕੱਰਨ ਲਈ ਪ੍ਰੰਰਨਾ ਦਿੰਦੇ ਸਨ ! 


14 


(ਕ) 


(੪) 


(ਜੋ) 


6੫) 


(੨) 


(ਚ) 


(ਛ) 


(ਜ) 


ਰ ਬਿਲਾਸ ੫ਤ੩੧ਹੀ ੬ 


ਆਪ ਸਿੱਖਾਂ ਦੀਆਂ ਹਰ ਪ੍ਰਕਾਰ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਸਨ । 
ਜੌ ਵੀ ਸੱਚੇ ਦਿਲ" ਸ਼ਰਧਾ ਨਾਲ ਮਨ ਵਿੱਚ ਚਿਤਵਦਾ ਸਤਿਗੁਰੂ ਦਇਆ 
ਦ੍ਰਿਸ਼ਟੀ ਨਾਲ ਉਸ ਦੀ ਕਾਮਨਾ ਪੂਰੀ ਕਰ ਦਿੰਦੇ । 

ਦੂਰ ਦੁਰਾਡੇ ਜਿੱਥੇ ਵੀ ਕੋਈ ਗੁਰੂ-ਨਾਮ-ਲੋਵਾ ਭੀੜ ਸਮੇ ਯਾਦ ਕਰਦਾਂ, 
ਆਪ ਗੁਪਤ ਰੂਪ ਵਿੱਚ ਜਾਕੇ ਸਹਾਇਤਾ ਕਰਦੇ । ਇਕ ਸ਼ਰਧਾਲੂ ਦਾ 
ਡਬਦਾ ਜਹਾਜ਼ ਆਪਨ ਬਚਾ ਲਿਆ ਸੀ । 

ਆਪ ਵਧੀਆ ਸ਼ਿਕਾਰੀ ਸਨ ਤੇ ਬਾਜ, ਕ੍ਰੱਤੇ ਆਦਿ ਲੈ ਕੇ ਸ਼ਿਕਾਰ ਕਰਦੇ 
ਸਨ । ਅਣਗਿਣਤ ਜਾਨਵਰਾਂ ਨੂੰ ਮਾਰਕੇ ਉਹਨਾਂ ਨੂੰ ਮੁਕਤੀ ਪ੍ਰਦਾਨ ਕਰਦੇ 
ਸਨ । ਸ਼ਿਕਾਰ ਦਾ ਮਨੌਰਥ ਜੀਅ-ਘਾਤ ਨਹੀ', ਜੀਵਾਂ ਨੂੰ ਮੁਕਤੀ ਸੀ । 
ਪਿਛਲ ਜਨਮਾਂ ਵਿੱਚ ਮਿਲੇ ਸ਼ਰਾਪ ਕਾਰਨ ਜਾਨਵਰਾਂ ਦੀ ਜ਼ਨ ਵਿੱਚ ਭਟਕ 
ਰਹੇਂ ਜੀਵਾਂ ਦਾ ਸੰਘਾਰ ਕਰਕੇ ਉਹਨਾਂ ਨੂੰ ਸ਼ਰਾਪ ਮੁਕਤ ਕਰਕੇ ਬੈਠ ਵਿੱਚ 
ਭੋਜ ਦਿੰਦੇ ਸਨ । ਸ਼ੇਰ, ਸੂਰ ਆਦਿ ਨਾਲ ਸੈਬਧਤ ਕਥਾਵਾਂ ਵਿੱਚ ਅਜਿਹੀਆਂ 
ਗੱਲਾਂ ਦਾ ਵਰਣਨ ਹੈ । 

ਗੁਰੂ ਸਾਹਿਬ ਉੱਤਮ ਭਾਂਤ ਦੇ ਦਲੇਰ ਸ਼ਿਕਾਰੀ ਸਨ । ਆਪਨੇ ਕਦੇ ਵੀ ਕਿਸੇ 
ਮਾਰੂ ਜਾਨਵਰ ਨੂੰ ਆਪਣੇ ਹੱਥੋ' ਜਾਣ ਨਹੀ ਦਿਤਾ । ਇਕ ਵਾਰ ਸ਼ੋਰ 
ਨੇ ਅਚਾਨਕ ਆਪ ਤੇ ਹਮਲਾ ਕੀਤਾ ਤਾਂ ਆਪ ਨੇ ਤੁਰੰਤ ਅਜਿਹਾ ਰੌਗ 
ਵਿਖਾਇਆ ਕਿ ਸ਼ੋਰ ਦੇ ਦੋ ਟੋਟੇ ਕਰ ਦਿੱਤੇ । 

ਆਪ ਬਲਵਾਨ ਯੋਧੇ ਸਨ ਜਿਹਨਾਂ ਨੋ ਰਣ ਖੇਤਰ ਵਿਚ ਤੇਗ ਤੇ ਤੀਰਾਂ ਦੇ 
ਯਾਦਗਾਰੀ ਚਮਤਕਾਰ ਵਿਖਾਏ । ਦੁਸ਼ਮਣ ਨੂੰ ਵਸਾਹ ਕੇ ਨਹੀ“ ਲਲਕਾਰ 
ਕੇ ਮਾਰਿਆ । ਹਮੇਸ਼' ਪਹਿਲਾਂ ਉਹਨਾਂ ਨੂੰ ਵਾਰ ਕਰਨ ਦੇ ਮੌਕੇ ਦਿੱਤੇ ਤੇ 
ਫਿਰ ਆਪ ਇਕ ਵਾਰ ਵਿੱਚ ਹੀ ਉਹਨਾਂ ਦੀ ਸੈਸਾਰਕ ਯਾਤਰਾ ਪੂਰੀ ਕਰ 
ਦਿੱਤੀ । 

ਯੁੱਧ ਦੇ ਮੰਦਾਨ ਵਿੱਚ ਬੀਰਤਾ ਨਾਲ ਲੜਨ ਤੇ ਸ਼ਹੀਦੀਆਂ ਪ੍ਰਾਪਤ ਕਰਨ 
ਵਾਲ਼ੇ ਸਤ ਸਿਪਾਹੀਆਂ ਦੀ ਜਿਥੇ ਉਪਮਾਂ ਕੀਤੀ, ਉਥੇ ਦੁਸ਼ਮਣ ਦੇ ਫੌਜ ਦੇ 
ਦਲੋਰ ਸਿਪਾਹੀਆਂ ਦੀ ਸਿਫਤ ਵੀ ਦਿਲੋ" ਕੀਤੀ । ਜੇਕਰ ਸ਼ਹੀਦ ਹੋਏ 
ਆਪਣੇ ਸਾਥੀਆਂ ਦਾ ਸੋਸਕਾਰ ਕੀਤਾ ਤਾਂ ਉਥੇ ਆਪਨੇ ਜੋਗ ਵਿੱਚ ਮਾਰੇ 
ਗਏ ਮੁਗਲ ਸਿਪਾਹੀਆਂ ਨੂੰ ਪੂਰੇ ਸਤਿਕਾਰ ਨਾਲ ਦਫਨਾਇਆ । ਇਹ ਆਖ 
ਦੀ ਸਮ-ਦਿਸ਼ਟੀ ਦਾ ਸੁੰਦਰ ਉਦਾਹਰਣ ਹੈ । 

ਆਪ ਯੁੱਧ ਕਲਾ ਵਿੱਚ ਨਿਪੰਨ ਸਨ। ਆਪ ਸਾਰੀ ਫੌਜ ਦੀ ਵਡ ਇਸ 
ਤਰ੍ਹਾਂ ਕਰਦੇ ਸਨ ਕਿ ਲੜਾਈ, ਜੋਕਰ ਲੰਮੇ ਸਮੇ' ਲਈ ਵੀ, ਲੜਨੀ ਪਵੇ ਤਾਂ 
ਸਹਿਜੇ ਹੀ ਲੜੀ ਜਾ ਸਕੇ । ਮੈਦਾਨ ਦੀ ਚੋਣ ਅਜਿਹੀ ਜੰਗੀ ਸੂਝ ਨਾਲ 
ਕਰਦੇ ਸਨ ਕਿ ਦੁਸ਼ਮਣ ਨੂੰ ਲੜਨਾ ਔਖਾ ਹੋ ਜਾਂਦਾ । ਜਿਵੇ ਪਾਣੀ ਆਦਿ 
ਦੇ ਸ੍ਰੌਤ ਆਪਣੇ ਕਬਜ਼ੇ ਵਿੱਚ ਰੱਖਦੇ ਸਨ । 


(5) 


(੯) 


(੨) 


(2) 


(ਠ) 


(੩) 


(੮) 


ਵਿਸਤਿਤ ਪਰਿਚਯ ਰ ਰ 15 


ਜਿਥੇ ਆਪ ਉੱਤਮ ਸੈਨਾਪਤੀ ਸਨ ਉਥੇ ਉਤਕਿਸ਼ਟ ਯੋਧਾ ਵੀ ਸਨ। 
ਆਪਨੇ ਮੈਦਾਨੇੋ-ਏ ਜੈਗ ਵਿੱਚ ਤੇਗ ਤੋਂ ਤੀਰ ਦੇ ਕਰਤੱਬ ਤਾਂ ਵਿਖਾਏ ਹੀ 
ਹਨ ਪਰ ਕਈ ਥਾਂਈ ਦੋਨਾਂ ਫੌਜਾਂ ਨੂੰ ਪਾਸੇ ਕਰਕੇ ਸੈਨਾ ਦੇ ਜਰਨੈਲ ਨਾਲ 
ਸਿੱਧਾ ਯੁੱਧ ਕਰਕੇ ਲੜਾਈ ਦੀ ਜਿੱਤ ਹਾਰ ਦਾ ਫੈਸਲਾ ਕਰਨ ਦਾ ਕਾਰਨਾਮਾ 
ਵੀ ਕੀਤਾ । 

ਆਪ ਦਾ ਆਪਣੇ ਪਰਿਵਾਰ ਨਾਲ ਬੜਾ _ਸਨੋਹ ਸੀ । ਆਪ ਨੇ ਹਮੇਸ਼ਾਂ 
ਬੱਚਿਆਂ ਤੇ ਮਾਤਾਵਾਂ ਨਾਲ ਪਿਆਰ-ਸਤਿਕਾਰ ਭਰਿਆ ਵਰਤਾ ਕੀਤਾ 
ਪਰ ਜੇਕਰ ਕਿਸੇ ਪੁੱਤਰ ਨੇ ਗੁਰ ਸਿਧਾਂਤਾਂ ਦੇ ਉਲਟ ਕੌਈ ਗਲ ਕੀਤੀ ਤਾਂ 
ਸਜਾ ਦੇਣ ਲਗਿਆਂ ਕੋਈ ਲਿਹਾਜ਼ ਨਹੀ ਕੀਤਾ । ਗੁਰੂ ਪੁੱਤਰਾਂ ਨੇ ਮਏ 
ਜੀਵਾ ਦਿਤੇ, ਇਕ ਨੇ ਆਪਣੇ ਮਿੱਤਰ ਨੂੰ ਤੇ ਦੂਜੇ ਨੰ ਗਉਆਂ ਜਿਵਾ 
ਦਿੱਤੀਆਂ ਤਾਂ ਆਪਨੇ ਕਰੜੋਂ ਹੌਕੇ ਆਖਿਆ ਕਿ ਇਹ ਪਰਮਾਤਮਾ ਨਾਲ 
ਸਰੀਕਾ ਹੈ । ਕਰਾਮਾਂਤ ਹੈ । ਜਾਂ ਤਾਂ ਹੁਣ ਤੁਸੀ" ਸਰੀਰ ਛਡੋਂ ਜਾਂ ਮੈ 
ਛੱਡਦਾ ਹਾਂ ਕਿਉਕਿ ਇਕ ਮਿਆਨ ਵਿੱਚ ਦੋ ਤਲਵਾਰਾਂ ਨਹੀ” ਸਮਾਂ 
ਸਕਦੀਆਂ । ਗੁਰੂ ਪੁੱਤਰਾਂ ਨੌ ਸਰੀਰ ਛੱਡੇ । ਇਹ ਆਪ ਦੀ ਰੱਬੀ ਰਜ਼ਾ 
ਵਿੱਚ ਰਹਿਣ ਤੇ ਕਰਾਮਾਤ ਦਿਖਾਉਣ ਦੀ ਰੁਚੀ ਵਿਰ੍ਹੱਧ ਦਿੜ ਵਿਸ਼ਵਾਸ ਦੀ 
ਉਦਾਹਰਣ ਹੈ । 


ਭਵਿੱਖ ਬਾਣੀ ਆਮ ਕਰਕੇ ਅਵਤਾਰ ਕਥਾਵਾਂ ਦਾ ਪ੍ਰਮੁੱਖ ਲਛਣ ਹੈ । ਆਪਨੇ 


ਵੀ ਕਈ ਥਾਈ ਭਵਿਖ ਬਾਣੀ ਕਰਕੇ ਗੁਰੂ ਗੋਬਿੰਦ ਸਿੰਘ ਦੇ ਸਮੇ` ਵਿੱਚ 
ਵਾਪਰਨ ਵਾਲੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਤਾਂ ਕਿ ਲੋਕਾਂ ਨੂੰ 
ਅਗਲੇ ਸਮੇਂ" ਸਬੋਧੀ ਸਚੇਤ ਕੀਤਾ ਜਾ ਸਕ । 

ਬਾਦਸ਼ਾਹ ਜਹਾਂਗੀਰ ਤੇ ਸ਼ਾਹਜਹਾਨ ਨਾਲ ਆਪ ਦੇ ਸਬਧ ਸੁਖਾਵੇ' ਰਹੇ 
ਕਿਉਕਿ ਦਰਵੇਸ਼ ਹੋਣ ਕਾਰਣ ਉਹ ਆਪ ਦਾ ਸਤਿਕਾਰ ਕਰਦੇ ਸਨ । 
ਬਾਅਦ ਵਿੱਚ ਉਹਨਾਂ ਨਾਲ ਯੁੱਧ ਵੀ ਹੋਏ । ਉਹਨਾਂ ਦਾ ਕਾਰਨ ਰਾਜਨੀਤਕ 
ਸੀ ਪਰ ਗ੍ਰੰਥਕਾਰ ਨੇ ਇਹਨਾਂ ਯੁੱਧਾ ਦਾ ਕਾਰਨ ਗੁਰੂ ਸਾਹਿਬ ਦੁਆਰਾ ਕਲ 
ਤੇ ਕਲਯੋਗਣਾ ਆਦਿ ਦੁਆਰਾ ਭੁੱਖੇ ਹੋਣ ਕਾਰਨ ਯੁੱਧ ਦੀ ਮੰਗ ਦੱਸਿਆ 
ਤਾਂ ਕਿ ਉਹ ਯ੍ਰੱਧ ਦੇ ਮੈਦਾਨ ਵਿੱਚ ਖ੍ਰਨ ਪੀਕੇ ਰੱਜ ਸਕਣ । 

ਆਪਨੇ ਸਾਰਾ ਜੀਵਨ ਗਉ ਗਰੀਬ ਤੇ ਬ੍ਰਾਹਮਣ ਦੀ ਰੱਖਿਆ ਲਈ ਕਈ 
ਯੁੱਧ ਕੀਤੇ । ਇਹਨਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਤੀਆਂ ਤੇ ਕਈ 
ਵਾਰ ਕਤਲ ਵੀ ਕਰ ਦਿੱਤਾ । 

ਆਪ ਸਰੀ ਗੁਰੂ ਗੰਥ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਤੇ ਕਰਵਾਉਂਦੇ 
ਸਨ ਪਰ ਨਾਲ ਹੀ ਆਪ ਹਿੰਦੂ ਧਰਮ ਗ੍ਰੰਥਾਂ ਦੀ ਕਥਾ ਵੀ ਸੁਣਦੇ ਸਨ। 
ਬਟਾਲੇ ਦੇ ਪੰਡਤ ਪਾਸੋ ਆਪਨੇ ਭਾਗਵਤ ਪੁਰਾਣ ਦੀ ਕਥਾ ਸਰਵਣ ਕੀਤੀ । 
ਆਪਨੇ ਪਹਿਲੇ, ਦੂਜੇ ਅਤੇ ਤੀਜੇ ਗੁਰੂ ਸਾਹਿਬ ਦੀ ਸੰਤਾਨ ਦਾ ਪੂਰਨ 


16 


(ਣ) 


(੩) 


(੩) 


(੮) 


(ਧ) 


ਗੁਰ ਬਿਲਾਸ ਪ ਤਜ਼ਾਹੀ ੬ 


ਸਤਿਕਾਰ ਕੀਤਾ ਤੇ ਉਹ ਵੀ ਆਪੁ ਨਾਲ ਅੰਤ ਤੱਕ _ਮਿੰਲਦੇ ਵਰੈਂਤਦੇ ਰਹੇ 
ਤੇ ਵਿਆਹ-ਸ਼ਾਦੀਆਂ, ਮਰਨੋ-ਖਰਨੇ ਆਦਿ ਤੇ, ਆਉਦੇ ਰਫ੍ਹੇ 

ਆਪ ਵੱਡਿਆਂ ਦਾ ਸਤਿਕਾਰ ਕਰਦੇ ਸਨ । ਮ੍੍‌ਹੁਰਵਾਨਂ, ਜੌ ਆਪ ਦੇ ਤਾਏ 
ਪ੍ਰਿਥੀ ਚੰਦ ਦਾ ਪੁੱਤਰ ਸੀ, ਦਾ ਬੜਾ ਸਨੰਮਾਨ ਕਰਦੇਂ ਸਨ ਭਾਵੇਂ ਉਹ 
ਗੁਰਗੱਦੀ ਦੇ ਮੌਹ, ਮਾਇਆ ਦੇ _੍ਲਾਲਚ- ਤੇ ਸਰੁਕਾਰ`ਦਰੁਬਾਰੇ ਪੁੰਛ 
ਪਰਤੀਤ ਹੌਣ ਕਾਰਨ ਆਪ ਨਾਲ ਰੁੱਖਾ ਵਰਤਾ ਕਰਦਾ ਰਿਹਾ ਪਰ ਆਪ 
ਨੇ ਉਸ ਨਾਲ ਕਦੇ ਕੋਈ ਵਧੀਕੀ ਨਾ ਕੀਤੀ । -ਆਪ ਜੀ `'ਭਾਈ ਗੁਰਦਾਸ 
ਜੀ ਤੇ ਬਾਬਾ ਬੁੱਢਾ ਜੀ ਦਾ ਵੀ ਬੜਾ ਸਤਿਕਾਰ ਕਰਦੇ ਸਨ । ਗੁਰ ਪਦਵੀ 
ਦੇ ਧਾਰਨੀ ਹੁੰਦਿਆਂ ਹੋਇਆਂ ਵੀ ਆਪ ਇਹਨਾਂ ਮਹਾਂਪੁਰਖਾਂ ਦੇ ਚਰਨ 
ਛੁਹਣ ਨੂੰ ਆਪਣਾ ਅਧਿਕਾਰ ਸਮਝਦੇ ਸਨ । 

ਆਪੁ ਜੀ ਆਪਣੇ ਕਰਬਾਨੀ ਦੇ ਪੁੰਜ ਤੇ ਪਿਆਰ ਕਰਨ ਵਾਲੋਂ ਸਿਖਾਂ ਨਾਲ 
ਬੜਾ ਪਿਆਰ ਕਰਦੇ ਸਨ ਤੇ _ਅਕਸਰ ਗਲ ਲਗਾ ਲੈਦੇ ਸਨ । ਭਾਈ 
ਬਿਧੀ ਚੋਦ ਆਦਿ ਸਿੱਖਾਂ ਨਾਲ ਆਪ ਦੇ ਅਜਿਹੇ ਸਬੋਧ ਸਨ । 

ਗੁਰੂ ਸਾਹਿਬ ਦੀ ਅਵਤਾਰੀ ਸ਼ਕਤੀ ਦਾ ਸਿੱਕਾ ਹੋਰ ਦੇਵਤੇ ਆਦਿ ਵੀ 
/ਨਦੇ ਸਨ । ਆਪਨੇ ਗਉ ਗਰੀਬ ਦੀ ਰੱਖਿਆ ਲਈ ਯੁੱਧ ਕਰਨ ਦੀ 
ਯੋਜਨਾ ਬਣਾਈ ਤਾਂ ਬਵੈਜਾ ਬੀਰ ਮਨੁੱਖੀ ਜਾਮੇ ਧਾਰਨ ਕਰਕੇ ਆਪ ਦੀ 
ਫ਼ੌਜ ਵਿੱਚ ਆ ਗਏ ਤੇ ਉਹਨਾਂ ਨੇ ਜੰਗ-ਯੁੱਧਾਂ ਵਿੱਚ ਮਲੌਛਾਂ ਦਾ ਨਾਸ਼ 
ਕੀਤਾ । ਇਸੇ ਤਰ੍ਹਾਂ ਵਿਸ਼ਕਰਮਾ ਦੇਵਤਾ ਨੇ ਆਕੇ ਗੁਰੂ ਜੀ ਦੁਆਰਾ 
ਫਸਾਏ ਜਾਣ ਵਾਲੋਂ ਸ਼ਹਿਰਾਂ ਦਾ ਨਿਰਮਾਣ ਕੀਤਾ, ਆਦਿ । 

ਆਪ ਤੈਕਾਲ ਦਰਸੀ ਸਨ । ਕਈ ਵਾਰ ਆਪ ਤਿੰਨ ਕਾਲਾਂ ਵਿੱਚ ਵਾਪਰਨ 
ਵਾਲੀਆਂ ਘਟਨਾਵਾਂ ਬਾਰੇ ਸਹਿਜ ਸੁਭਾ ਦਸ ਦਿੰਦੇ ਸਨ । 

ਗੁਰੂ ਸਾਹਿਬ ਕਾਮਾਦਿਕ ਵਿਕਾਰਾਂ ਤੋ ਉਪਰ ਸਨ! ਆਪ ਅੰਲਾਦ ਦੇ 
ਚਾਹਵਾਨ ਗੁਰੂ ਕੇ ਮਹਿਲਾ ਨੂੰ ਸਤਿਨਾਮ ਦਾ ਮੋਤ ਲਿਖ ਕੇ ਵਿਧੀ ਅਨੁਸਾਰ 
ਚੁਸਣ ਲਈ ਦੇ ਦਿੰਦੇ ਸਨ ਜਿਸ ਨਾਲ ਗਰਭ ਠਹਿਰ ਜਾਂਦਾ ਸੀ। ਇਹ 
ਕਪੌਲ ਕਲਪਨਾ ਹੈ । ਰ 


ਇਉ ਕਵੀ ਨੇ ਆਪਣੀਆਂ ਮਾਨਤਾਵਾਂ ਅਠੁਸਾਰ ਸਤਿਗੁਰੂ ਦੀ ਸ਼ਖ਼ਸੀਅਤ ਦਾ 
ਚਿਤਰਣ ਕਰਨ ਦਾ ਯਤਨ ਕੀਤਾ ਹੈ । 

ਇਤਿਹਾਸਕ ਪੱਖ 

ਇਸ ਗੰਥ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਜੀਵਨ ਗਾਥਾ ਉਹਨਾਂ ਦੇ ਪ੍ਰਕਾਸ਼ 
ਤੋ'ਜੌਤੀ ਜੋਤਿ ਸਮਾਉਣ ਤੱਕ ਆਖੀ ਗਟੀ ਸੀ। ਆਪਣੇ ਜੀਵਨ ਦੀਆਂ ਮਹੱਤਵਪੂਰਨ 
ਘਟਨਾਵਾਂ ਜਿਵੇ' ਆਪ ਨੂੰ ਮਰਵਾਉਣ ਲਈ ਪ੍ਰਿਥੀ ਚੋਦ ਦੀਆਂ ਚਾਲਾਂ, ਸੀਤਲਾ ਨਿਕਲਣੀ, 
ਵਿਆਹ,ਬਾਲ ਪਰਿਵਾਰ, ਯੁੱਧ, ਯਾਤਰਾਵਾਂ, ਆਦਿ ਬਾਰੇਂ ਵਿਸਤਾਰ ਸਹਿਤ ਲਿਖਿਆਂ ਸੀ । 
ਇਹ ਗੰਥ ਆਪਦੀ ਜੀਵਨੀ ਲਿਖਣ ਲਈ ਸੋਤ-ਗ੍ੰਥ ਮੈਂਨਿਆ ਜਾਂਦਾ ਹੈ । 


(9) 


00) 


(ਇ) 


(ਸ) 


(ਹ) 


(ਕ) 


ਵਿਸਤ੍ਰਿਤ ਪਰਿਚਯੋ 17 
ਇਸ ਵਿੱਚ ਕਾਫੀ ਗੱਲਾਂ ਇਤਿਹਾਸਕ ਪੱਖੋ" ਠੀਕ ਨਹੀ” ਹਨ ਜਿਵੇ” : 

ਗੁਰੂ ਹਰਿ ਗੌਬਿੰਦ ਜੀ ਦੀ ਜਨਮ ਮਿਤੀ 21 ਹਾੜ ਪੁਖ ਨਛਤ 1652 ਬਿ. 
ਦਿਤ। ਗਈ ਹੈ ਜੌ ਜੈਤਰੀ ਮੁਤਾਬਿਕ ਠੀਕ ਨਹੀ" ਕਿਉ'ਕਿ ਇਸ ਸਾਲ ਇਸੋ 
ਮਿਤੀ ਨੂੰ ਰੌਹਣੀ ਨਛੱਤ੍ਰ ਸੀ । 

ਗੁਰੂ ਹਰਿਗੋਬਿੰਦ ਸਾਹਿਬ ਨੂੰ ਜਦੋ" ਮਾਤਾ ਨਿਕਲੀ ਤਾਂ ਕਵੀ ਨੇ ਸ੍ਰੀ ਗੁਰੂ 
ਔਰਜਨ ਦੇਵ ਜੀ ਨੂੰ ਦੁਰਗਾ ਪੂਜਾ ਕਰਦੇ ਵਿਖਾਇਆ ਗਿਆ ਹੈ ਜੋ 
ਗੌਰਬਾਣੀ ਦੀ ਭਾਵਨਾ ਵਿਰੁੱਧ ਹੈ । 

ਪ੍ਰਿਥੀਚੰਦ ਗੁਰੂ ਘਰ ਦੇ ਵਿਰੌਧ ਕਾਂਰਨ ਸਤਿਗੁਰੂ ਨੂੰ ਨੁਕਸਾਨ ਪਹੁੰਚਾਣ 
ਲਈ ਸ਼ਹਿਜਾਦਾਂ ਸਲੀਮ ਨੂੰ ਮਿਲਣ ਤੇ ਮਾਲਵੇ ਵਿੱਚ ਕੌਠਾ ਗੁਰੂ ਦਾ ਪਟਾਂ 
ਲੈਣ ਸਬੰਧੀ ਯਤਨਾਂ ਦੀ ਪੁਸ਼ਟੀ ਕਿਸੇ ਇਤਿਹਾਸਕ ਗ੍ਰੰਥ ਜਾਂ ਕਿਸੇ ਪ੍ਰਾਚੀਨ 


_ਦਸਤਾਵੈਜ਼ ਤੋਂ” ਨਹੀ" ਹੌਦੀ। ਸੈਨ 1601 ਤੌ” 1604 ਈਸਵੀ ਦੇ 


ਵਿਚਕਾਰ ਸਲੀਮ ਨੇ ਬਗ਼ਾਵਤ ਕੀਤੀ ਹੋਈ ਸੀ ਤੇ ਉਹ ਦਿੱਲੀ ਵਿੱਚ ਨਹੀ" 
ਸੀ ਜਿਸ ਕਾਰਨ ਪ੍ਰਿਥੀ ਚੋਦ ਦਾ ਉਸ ਨਾਲ ਮੇਲ ਸੈਂਭਵ ਨਹੀ” । 

ਕਵੀ ਨੰ ਸੀ ਗੁਰ ਹਰਿ ਗੌਬਿੰਦ ਜੀ ਨੂੰ ਭੋਗ ਦਾ ਸੇਵਨ ਕਰਦਿਆਂ 
ਵਿਖਾਇਆ ਹੈ ਜੋ ਇਤਿਹਾਸਕ ਪੱਖੋ ਗਲਤ ਹੈ ਕਿਉਕਿ ਨਾਮ-ਸਿਮਰਨ 
ਵਿੱਚ ਲੀਨ ਮਹਾਂ-ਪੁਰਖਾਂ ਨੂੰ ਆਨੰਦ ਪ੍ਰਾਪਤੀ ਲਈ ਕਿਸੇ ਮਾਦਕ ਵਸਤ੍ਰ ਦੇ 
ਸੈਵਨ ਦੀ ਜ਼ਰੂਰਤ ਨਹੀ" ਹੈਦੀ । ਰ 
ਕਵੀ ਨੇ ਗੁਰੂ ਨਾਨਕ ਦੁਆਰਾ ਸੱਤ ਮੁੱਠਾਂ ਭੰਗ ਲੈ ਕੇ ਤੈਮੂਰ ਲੰਗ ਨੂੰ ਸੱਤ 
ਪਾਤਸ਼ਾਹੀਆਂ ਦਾ ਰਾਜ ਦੇਣ ਦਾ ਜ਼ਿਕਰ ਕੀਤਾ ਹੈ ਜੌ ਇਤਿਹਾਸਕ ਪੱਖੋ” 
ਗਲਤ ਹੈ । 

ਗਵਾਲੀਅਰ ਕਿਲੋ `ਚੋਂ ਰਿਹਾਈ _ਉਪਰੋਤ ਗੁਰੂ ਹਰਿ ਗੌਂਬਿਦ ਦਾ 
ਜਹਾਂਗੀਰ ਨਾਲ ਔਮਿ੍‌ਤਸਰ ਆਉਣਾ ਠੀਕ ਨਹੀ” ਜਾਪਦਾ ਕਿਉਕਿ 
ਇਸਦਾ ਜ਼ਿਕਰ ਤੌਜ਼ਿਕ-ਜਹਾਂਗੀਰੀ ਵਿੱਚ ਨਹੀਂ ਮਿਲਦਾ । ਦੂਜਾ ਜਹਾਂਗਾਂਰ 
ਕਸ਼ਮੀਰ ਜਾਂਦਾ ਹੋਇਆ ਸਰਹੈਦ ਤੋ ਕਲਾਨੌਰ ਗਿਆ ਜਿਥੇ ਮੀਆਂ ਮੀਰ 
ਨੂੰ ਮਿਲਿਆ । ਉਸ ਨੈ ਆਪ ਲਾਹੌਰ ਜਾਣ ਦੀ ਬਜਾਏ ਆਪਣੇ ਸ਼ਹਿਜਾਦੇ 
ਸ਼ਾਹ ਜਹਾਨ ਨੂੰ ਮੀਆਂ ਮੀਰ ਨੂੰ ਆਪਣੇ ਪਾਸ ਲਿਆਉਣ ਲਈ ਭੱਜਿਆ ਸੀ । 
ਗਰੂ ਹਰਿਗੋਬਿੰਦ ਸਾਹਿਬ ਨੇ ਜੋ ਲੜਾਈਆਂ ਮੁਗਲਾਂ ਵਿਰੁੱਧ ਲੜੀਆਂ ਉਹਨਾਂ 
ਦੋ ਸਾਲ ਇਸ ਰਚਨਾ ਵਿੱਚ ਸਹੀ ਨਹੀ ਹਨ । ਇਹ ਲੜਾਂਈਆਂ ਸ਼ਾਹ ਜਹਾਨ 
ਦੇ ਰਾਜ ਕਾਲ ਵਿੱਚ ਰੋਈਆਂ ਦੱਸੀਆਂ ਗਈਆਂ ਹਨ । ਅੰਮ੍ਰਿਤਸਰ ਦੀ 
ਲੜਾਈ ਦਾ ਸਾਲ 1679 ਬਿਕਰਮੀ ਦਿੱਤਾ ਹੈ ਪਰ ਇਸ ਸਮੋ ਜਹਾਂਗੀਰ 
ਰਾਜ ਕਰ ਰਿਹਾ ਸੀ। ਅਸਲ ਵਿੱਚ ਇਹ ਲੜਾਈ 1691 ਬਿਕਰਮੀ 
ਵਿੱਚ ਲੜੀ ਗਈ । ਇਸ ਲੜਾਈ ਦਾ ਕਾਰਨ ਬਾਦਸ਼ਾਹ ਦਾ ਬਾਜ ਹੈ 
ਜਿਸ ਨੂੰ ਸਤਿਗੁਰਾਂ ਨੇ ਪਕੜ ਲਿਆ ਸੀ੧. ,ਸ਼ਾਹਜਹਾਨ 1690 ਬਿਕਰਮ! 


18. 


ਗੁਰ ਬਿਲਸ ਪਾਤਸ਼ਹੀ'੬' 


ਤੋਂ ਪਹਿਲਾਂ ਕਦੇ ਲਾਹੌਰ ਵਿਖੇ ਨਹੀ' ਸੀ ਆਇਆਂ । ਅੰਸ੍ਰਿਤਸਰ ਦੀ 


ਲੜਾਈ ਤੋ' ਬਾਅਦ ਕਵੀ ਨੇ ਹਰਿਗੌਬਿੰਦਪੁਰ ਦੀ ਲੜਾਈ ਨੂੰ ਰੱਖਿਆ ਹੈ 
ਪੁਰ ਇਹ ਠੀਕ ਨਹੀ” ਕਿਉਕਿ ਇਹ ਲੜਾਈ ਚੰਦੂ ਦੀ ਮੌਤ ਉਪਰੇਤ 
ਪਿੰਡ ਰੋਹੀਲਾ ਵਿਖੇ ਉਸਦੀ ਜਾਗੀਰ ਗੁਰੂ ਸਾਹਿਬ ਵੱਲੋ' ਮਲੱਣ ਤੇ ਹੋਈ । 
ਇਸ ਦਾ ਸਮਾਂ 1678 ਬਿਕਰਮੀ ਬਣਦਾ ਹੈ । ਇਸੇ ਤਰ੍ਹਾਂ ਮਰਾਜ ਤੇ 
ਕਰਤਾਰਪੁਰ ਦੀਆਂ ਲੜਾਈਆਂ ਦੇ ਸੈਮਤ ਵੀ ਗਲਤ ਹਨ । ਇਹ ਲੜਾਈਆਂ 
1668 ਤੇ 1691 ਬਿਕਰਮੀ ਵਿੱਚ ਨਹੀ ਸਗੋ” 1691 ਤੇ 1692 
ਬਿਕਰਮੀ ਵਿੱਚ ਹੋਈਆਂ ਸਨ । ਅਜਿਹੀਆਂ ਹੌਰ ਕਈ ਇਤਿਹਾਸਕ 
ਗਲਤੀਆਂ ਵੇਖੀਆਂ ਜਾ ਸਕਦੀਆਂ ਹਨ । 


ਪੌਰਾਣਿਕ ਭਾਵਨਾ 

ਕਵੀ ਦੇ ਅਵਚੇਤਨ ਵਿੱਚ ਪੌਰਾਣਿਕ ਭਾਵਨਾ ਸਮਾਈ ਹੋਈ ਸੀ ਜਿਸ ਕਾਰਨ ਉਸ 
ਨੇ ਇਸ ਇਤਿਹਾਸਕ _ਕਥਾ ਨੂੰ ਪੌਰਾਣਿਕ ਰੈਗਤ ਦੇਣ ਦਾ ਯਤਨ ਕੀਤਾ ਹੈ । ਇਸ ਵਿੱਚ 
ਕੁਝ ਅਜਿਹੀਆਂ ਘਟਨਾਵਾਂ ਦਾ ਬਿਰਤਾਂਤ ਦਰਜ ਹੈ ਜਿਸ ਤੌ ਕਵੀ ਦੀ ਪੰਰਾਣਿਕ ਸਾਹਿਤ 
ਪ੍ਰਤੀ ਆਸਥਾ ਦਾ ਗਿਆਨ ਸਹਿਜੇ ਹੋਂ ਜਾਂਦਾ ਹੈ । ਕੁਝ ਘਟਨਾਵਾਂ ਹਨ ? 

(ਉ) ਗੁਰੂ ਹਰਿਗੋਬਿੰਦ ਜੀ ਜਦੋ ਇਸ ਜਗਤ ਵਿੱਚ ਆਉਦੇ ਹਨ ਤਾਂ ਮਾਤਾ ਨੂੰ 


(੭) 


(੬) 


(ਸ) 


(੦) 


ਚਤਰਭੁੱਜ ਰੂਪ ਵਿੱਚ ਦਰਸ਼ਨ ਦਿੰਦੇ ਹਨ । ਫਿਰ ਉਹਨਾਂ ਦੇ ਕਹਿਣ ਤੇ 
ਬਾਲ ਰੂਪ ਧਾਰਨ ਕਰਦੇ ਹਨ । 

ਜਦੋ ਦਾਈ ਆਪਣੇ ਥਣਾਂ ਨੂੰ ਜ਼ਹਿਰ ਲਗਾ ਕੇ ਆਪ ਨੂੰ ਦੁੱਧ ਚੁੰਘਾ ਕੇ ਮਾਰਨ 
ਦਾ ਯਤਨ ਕਰਦੀ ਹੈ ਤਾਂ ਆਪ ਉਸ ਨੂੰ ਵਿਰਾਟ ਰੂਪ ਧਾਰਨ ਕਰਕੇ ਮਾਰ 
ਦਿੰਦੇ ਹਨ ਜੋ ਆਪ ਦੀ ਕਿਰਪਾ ਨਾਲ ਬਿਬਾਣ ਤੇ ਚੜ੍ਹ ਕੇ ਸਵਚਗ ਨੂੰ ਚਲ 
ਜਾਂਦੀ ਹੈ। ਇਨ ਬਿਨ ਕਥਾ ਸੀ ਕਿਸ਼ਨ ਜੀ ਦੇ ਜੀਵਨ ਨਾਲ ਸਬੋਧਿਤ 
ਹੈ ਜੋ ਕਿ ਭਾਗਵਤ ਪੁਰਾਣ ਵਿਚ ਵਿਸਤਾਰ ਸਹਿਤ ਅੰਕਿਤ ਕੀਤੀ ਗਈ ਹੈ । 
ਕਵੀ ਨੋ ਵਰਾਹ ਤੇ ਦਾਈ ਦੇ ਪ੍ਰਬਲ ਜਨਮਾਂ ਦੀਆਂ ਕਥਾਵਾਂ ਦਿੱਤੀਆਂ 
ਹਨ । ਪੌਰਾਣਿਕ ਸਾਹਿਤ ਵਿੱਚ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਆਮ 
ਹੈਂ । 

ਗੁਰੂ ਹਰਿਗੋਬਿੰਦ ਨੇ ਕਲ ਨੂੰ ਬਾਦਸ਼ਾਹ ਦੇ ਮਨ ਵਿਚ ਪ੍ਰਵੇਸ਼ ਕਰਨ ਲਈ 
ਆਖਿਆ ਤਾਂ ਕਿ ਕਲਜੋਗਣਾ ਆਦਿ ਨੂੰ ਖ੍ਰਨ ਪੀਣ ਤੇ ਮਾਸ ਖਾਣ ਲਈ 
ਮੌਕਾ ਪ੍ਰਦਾਨ ਕਰਨ ਲਈ ਬਾਦਸ਼ਾਹ ਗੁਰੂ ਸਾਹਿਬ ਨਾਲ ਯੁੱਧ ਕਰੇ । ਇਹ 
ਕਲ ਪਹਿਲਾਂ ਚੰਦੂ ਦੀ ਧੀਅ ਬਣਕੇ ਗੁਰੂ ਸਾਹਿਬ ਨਾਲ ਕਲੇਸ਼ ਦਾ ਕਾਰਣ 
ਬਣੀ ਸੀ । 

ਗੁਰ_ਹਰਿਗੌਬਿੰਦ ਸਾਹਿਬ ਸ਼ਿਕਾਰ ਖੇਡਦੇ ਸਨ । ਬਹੁਤ ਸਾਰੇ ਜਾਨਵਰਾਂ ਨੂੰ 
ਮਾਰਦੇ ਸਨ । ਕਈ ਜਾਨਵਰ ਮਰਨ ਉਪਰੰਤ ਮਾਨਵ ਸਰੀਰ ਧਾਰਨ ਕਰਕੇ 
ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਸਨ ਅਤੇ ਦਸਦੇ ਸਨ ਕਿ ਆਪਣੇ ਗੁਨਾਹ 


ਵਿਸਤ੍ਰਿਤ ਪੇਰਿਚਯ 19 
'ਬੋਦਲੈ ਇਹ ਜਨ) ਮਿਲੀ ਸੀ ਤੇ ਸ਼ਰਾਪ ਦੈਣ ਵਾਲੋਂ ਨੌ ਆਖਿਆ ਸੀ ਕਿ 
ਕਲਯੁਗ ਵਿੱਚ ਗੁਰੂ ਨਾਨਕ ਦੀ ਛੇਵੀ" ਜੋਤਿ ਦੁਆਰਾਂ ਝੋਰਾ ਉਧਾਰ 
ਹੌਵੈਗਾਂ । 

(ਕ) ਇਸੇ ਤਰ੍ਹਾਂ ਕੌਲਾਂ ਗੁਰੂ ਸਾਹਿਬ ਦੀ ਸੰਵਕਾ ਬਣ ਕੋ ਜੀਵਨ ਬਸਰ ਕਰਦੀ 
ਸੀ । ਉਰਵਲ਼ੀ ਨੂੰ ਰਿਸ਼ੀ ਦੇ ਸ਼ਰਾਪ ਕਾਰਨ ਕੌਲਾਂ ਦੇ ਰੂਪ ਵਿੱਚ ਦੁਨੀਆਂ 
ਵਿੱਚ ਆ ਕੇ ਸਤਿਗੁਰੂ ਜੀ ਦੀ ਸੇਵਾ ਕਰਨ ਪਈ । ਫਿਰ ਉਹ ਸੇਵਾ ਕਰਕੇ 
ਸ਼ਰਾਪ ਮੁਕਤ ਹੋ ਗਈ ਤੋਂ ਬੈਕ੍ਰੰਠ ਨੂੰ ਚਲੀ ਗਈ । 

(੪) ਗੁਰੁ ਅਰਜਨ ਦੇਵ ਜੀ ਜਦੋ” ਹਰਿ ਮੰਦਰ ਸਾਹਿਬ ਦੀ ਉਸਾਰੀ ਕਰ ਰਚੇ 
ਸਨ ਤਾਂ ਵਿਸ਼ਨੂੰ ਮਾਨਵੀ ਰੂਪ ਧਾਰਨ ਕਰਕੇ ਸੇਵਾ ਕਰਨ ਲਈ ਹਾਜ਼ਰ 
ਹੋਇਆ । ਇਸ ਤਰ੍ਹਾਂ ਨਾਰਦ ਗੱਰੂ ਹੇਰਿਗੌਬਿੰਦ ਜੀ ਦੇ ਦਰਸ਼ਨ ਕਰਨੇ 
`ਲਈ ਆਉਦਾ ਹੈ । ਜਦੋਂ" ਸਤਿਗੁਰੂ ਨੇ ਨਗਰ ਦਾ ਨਿਰਮਾਣ ਕਰਨਾ ਸੇ 
ਤਾਂ ਵਿਸ਼ਵਕਰਮਾ ਨਗਰ ਨਿਰਮਾਣ ਲਈ ਹਾਜ਼ਰ ਹੋਇਆ । 

€ਗ) _ਗੁੰਰੁ ਹੋਰਿ ਗੋਬਿੰਦ ਜੀ ਨੇ ਗਉ-ਗਰੀਬ-ਬ੍ਰਾਹਮਣ ਦੀ ਰੱਖਿਆ ਲਈ ਮੁਗਲਾਂ/ 
ਮਲੰਛਾਂ ਨਾਲ ਯੁੱਧ ਕਰਨ ਲਈ ਯੋਜਨਾ ਬਣਾਈ ਤਾਂ ਬਵੇਜਾ ਬੀਰ ਗੁਰ੍ਹ 
ਸਾਹਿਬ ਦੀ ਸੈਨਾ ਵਿੱਚ ਮਾਨਵੀ ਸਰੀਰ ਧਾਰਨ ਕਰਕੇ ਯੋਧੇ ਬਣਕੇ ਆਏ 
ਤੇ ਹਰ ਲੜਾਂਈਂ ਵਿੱਚ ਕਮਾਲ ਦਿਖਾਇਆ ੧ 

(੫) ਭਵਿਖ ਬਚਨ ਕਰਕੇ ਆਉਣ ਵਾਲੇ ਸਮੇ ਵਿਚ ਵਾਪਰਨ ਵਾਲੀਆਂ ਘਟਨਾਵਾਂ 
ਬਾਰੇ ਦੱਸਣਾਂ ਜਿਵੇ ਗੁਰੂ ਹਰਿਗੋਬਿੰਦ 7ਵੇ“ ਤੱ 10ਵੇ' ਗੁਰੂ ਸਾਹਿਬਾਨ 
ਬਾਰੇ ਭਵਿਖ ਬਚਨ ਕਰਦੇ ਹਨ । 

(੨) _ਆਕਾਸ਼ ਬਾਣੀ ਦੁਆਂਰਾ ਪਰਮ ਪੁਰਖ ਵਲੋ” ਕਿਸੇ ਘਟਨਾ/ਦੁਰਘਟਨਾ ਬਾਰੇ 
ਨਾਂਇਕ ਨੂੰ ਦੱਸਣਾ । 

(ਚ) _ਤੀਰਥ ਪ੍ਰਗਟ ਕਰਨ ਲਈ ਪ੍ਰਾਚੀਨ ਕਥਾਵਾਂ ਦਾ ਆਸਰਾ ਲਿਆ ਜਾਂਦਾ ਸੀ 
ਜਿਫੋ- ਹਰਿ ਮੰਦਰ ਸਾਹਿਬ ਦੇ ਪਿਛੋਕੜ ਵਿੱਚ ਰਜਨੀ ਦੀ ਸਤਿਯੁਗ ਦੀ 
ਕਥਾਂ ਵਿਸਤਾਰ ਸਹਿਤ ਲਿਖੀ ਗਈ ਹੈ । 

ਕਰਾਮਾਤ _ ਰ ਰ 

ਗੁਰਮਤਿ ਵਿਚ ਕਰਾਮਾਤ ਨੂੰ ਕਹਿਰ ਕਹਿਰ ਆਖਿਆ ਗਿਆਂ ਹੈ ਕਿਉਕਿ ਇੰਹ 
ਕਾਰਜ ਰੱਬ ਰਜ਼ਾ ਦੇ ਉਲਟ ਹੈ ਜਾਂ ਜੌ ਕੁਦਰਤ ਦੇ ਨਿਯਮ ਹਨ ਉਹਨਾਂ ਦੇ ਉਲਟੰ ਹੈ । 
` ਇਹੀ ਕਾਰਨ ਹੈ ਕਿ ਗੁਰੂ ਔਰਜਨ ਦੇਵ ਜੀ ਤੇ ਨੌਵੇ ਸਤਿਗੁਰੂ ਨੇ ਕੋਈ 'ਕਰਾਂਮਾਂਤ ਨਹੀ” 
` ਵਿਖਾਈ 1 ਸਰੀਰ ਤਿਆਗ ਦਿੱਤਾ । ਪੁਰਾਣੇ ਸਾਰਿਤ ਵਿੱਚ ਮਹਾਂਪੁਰਖ ਲਈ ਕਰਾਮਾਂਤੀ 
-ਚੌਣਾ ਲਾਜ਼ਮੀ ਮੈਨਿਆ `ਜਾਂਦਾ ਹੈ । ਮੁਸਲਮਾਨਾਂ ਪੀਰਾਂ ਫ਼ਕੀਰਾਂ ਵਿੱਚ ਕਰਾਮਾਤਾਂ 
ਵਿਖਾਉਣ ਦਾ ਰਿਵਾਜ਼ ਆਮ ਸੀ । ਤਤਕਾਲੀਨ ਪ੍ਰਭਾਵ ਕਾਰਨ ਕਵੀ ਨੇ ਅਜਿਹੀਆਂ ਕਈ 
`ਕਰਮਾਤਾਂ ਦਾ ਜ਼ਿਕਰ ਕੀਤਾ ਹੈ -ਜੌ ਸਤਿਗੁਰੂ _ਜਾਂ -ਉਹਨਾਂ ਦੇ ਸਾਹਿਬਜ਼ਾਦਿਆਂ ਨੰ 
` ਵਿਖਾਈਆਂ ਜਿਵੇ” 


20 ਗਰ ਬਿਲਾਸ ਧਾਤਸ਼!ਹੀ ੬ 


(ਉ) ਸਤੇ ਬਲਵੈਡ ਨੇ ਗੁਰੂ ਸਾਹਿਬਾਨ ਦੀ ਨਿੰਦਿਆ. ਕੀਤੀ ਤਾਂ ਉਹਨੂੰ ਕੌਹੜ 
ਹੋ ਗਿਆ ਅਤੇ ਉਹਨਾਂ ਦੀ ਰਬਾਬ ਵੀ ਅਲੋਪ ਹੋ ਗਈ ਜਿਸ ਨਾਲ ਉਹ 
ਕੀਰਤਨ ਕਰਿਆ ਕਰਦੇ ਸਨ । ਜਦੋ ਸੀ ਗੁਰੂ ਅਰਜਨ ਦੇਵ ਜੀ ਨੇ 
ਉਹਨਾਂ ਨੂੰ ਬਖਸ਼ ਦਿੱਤਾ ਤਾਂ ਅਟਸ਼ਾ ਵਿੱ ਵੱਚੋ" ਰਬਾਬ ਵੀ ਵਾਪਸ ਉਹਨਾਂ 
ਪਾਸ ਆ ਗਈ । 

(ਅ) ਇਕ ਯੋਗੀ ਦਾ ਕੌਨ ਸਮੁੰਦਰ ਵਿੱਚ ਕਿਸੇ ਮੱਛ ਨੇ ਖਾ ਲਿਆ ਸੀ । ਜਦੋ 

ਰ ਉਹ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਰਣ ਵਿੱਚ ਆਇਆ ਤਾਂ ਸਤਿਗੁਰੂ 
ਨੇ ਉਸ ਨੂੰ ਉਹੀ ਕੌਨ ਵਾਪਸ ਦੇ ਦਿੱਤਾ । 
(ਦ) ਅਲਮਸਤ ਨੂੰ ਸੋਨੇ ਦੇ ਥਾਲ ਵਿੱਚ ਦੇਵ ਲੌਕ ਤੋ" ਭੋਜਨ ਪ੍ਰਾਪਤ ਹੌਣਾ ਤੇ 
ਉਹਨਾਂ ਪੈਡਤਾਂ ਨੂੰ ਸ਼ਜਾ ਮਿਲਣੀ ਜਿਹਨਾਂ ਨੇ ਇਸ ਮਹਾਂਪੁਰਖ ਨੂੰ ਕਸ਼ਟ 
ਦਿੱਤਾ ਸੀ । 
(ਸ) ਗੁਰੂ ਹਰਿਗੋਬਿੰਦ ਜੀ ਨੇ ਮਾਤਾ ਜੀ ਦੇ ਕਹਿਣ ਤੇ ਜ਼ਹਿਰ ਦੇ ਕੇ ਗੁਰੂ 
ਸਾਹਿਬ ਨੂੰ ਮਾਰਨ ਲਈ ਕੋਸ਼ਿਸ਼ ਕਰਨ ਵਾਲੇ ਪੈਡਤ ਨੂੰ ਮੁੜ ਜੀਵਤ ਕਰ 
ਦਿੱਤਾ । 
(ਹ) ਇੱਕ ਰੰਗਾ ਦੇ ਸ਼ਰਧਾਲੂ ਨੂੰ ਗੁਰੂ ਸਾਹਿਬ ਦੁਆਰਾ ਸਥਾਪਤ ਤੀਰਥ ਬਾਰੇ 
ਸ਼ਰਧਾ ਪ੍ਰਗਟਾਉਣ ਤੇ ਤੀਰਥ ਦੀ ਮਹਾਨਤਾ ਦਰਸਾਉਣ ਲਈ ਗੁਰੂ ਅਰਜਨ 
ਦੇਵ ਜੀ ਨੇ ਇਹ ਕਰਾਮਾਤ ਦਿਖਾਈ ਕਿ ਉਸ ਸਿੱਖ ਦਾ ਲੋਟਾ, ਜੋਗੈਗਾ ਵਿੱਚ 
ਵਹਿ ਗਿਆ ਸੀ, ਇਥੋ ਸਰੋਵਰ ਵਿਚੋ" ਕੱਢ ਕੇ ਸੌੱਪ ਦਿਤਾ, ਆਦਿ । 
ਇਸ ਤਰ੍ਹਾਂ ਕਵੀ ਨੇ ਬਹੁਪ੍ਰਚਿਲੱਤ ਵਿਚਾਰਾਂ ਅਨੁਸਾਰ ਗੁਰੂ ਸਾਹਿਬ ਨੂੰ ਕਰਾਮਾਤੀ 
ਸ਼ਕਤੀਆਂ ਦੇ ਸੁਆਮੀ ਵਿਖਾਉਣ ਲਈ ਉਹਨਾਂ ਨਾਲ ਅਜਿਹੀਆਂ _ਕਰਾਮਾਤਾਂ ਜੋੜ 
ਦਿੱਤੀਆਂ ਹਨ ਭਾਵੇ ਇਹ ਗੁਰਮਤਿ ਅਨੁਸਾਰ ਕਹਿਰ ਹੈ । 
ਬਿਪਰ ਸਸਕਾਰ 

ਕਵੀ ਤੇ ਸਮਾਜਕ _ਪਰਿਸਥਿਤੀਆਂ ਦਾ ਪ੍ਰਭਾਵ ਪੈਣਾ ਰਿ ਹੈ । ਇਸ ਗ੍ਰੰਥ 
ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਉਲਟ ਬ੍ਰਾਹਮਣੀ ਕਿਰਿਆ ਕਰਮ ਬਾਰੇ ਕਈ ਸੌਕੇਤ 
ਮਿਲਦੇ ਹਨ ਜਿਵੇ ਜਣੇਉ ਪਾਉਣਾ, ਸ਼ਗਨ, ਅਪਸ਼ਗਨ ਵਿਚਾਰਨੇ, ਭਾਗਵਤ ਪੁਰਾਣ ਦੀ 
ਕਥਾ ਸੁਣਨੀ, ਬਿਪਰ ਰੀਤੀ ਅਨੁਸਾਰ ਵਿਆਹ-ਸ਼ਾਦੀਆਂ ਕਰਨੀਆਂ, ਮਾਤਾ ਨਿਕਲਣ ਤੇ 
ਦੇਵੀ ਪੁਜਾ ਕਰਨੀ, ਆਦਿ । ਇਸ ਗ੍ਰੰਥ ਦੇ ਅਧਿਐਨ ਤੋ' ਜਾਪਦਾ ਹੈ ਕਿ ਮਹਾਰਾਜਾ ਰਣਜੀਤ 
ਸਿੰਘ ਦੇ ਰਾਜ-ਭਾਗ ਸਮੋ ਇਹ ਬਿਪਰ-ਸੈਸਕਾਰ ਮੁੜ ਇਸ ਧਰਮ ਵਿੱਚ ਪ੍ਰਵੇਸ਼ ਕਰ ਗਏ 
ਸਨ। 
ਆਮ ਲੋਕ ਜੀਵਨ ਬਾਰੇ 

ਇਸ ਗ੍ਰੰਥ ਦੇ ਅਧਿਐਨ ਤੋ" ਸਪਸ਼ਟ ਹੈ ਕਿ ਆਮ ਲੌਕ ਧਾਰਮਿਕ ਜੀਵਨ ਬਤੀਤ 
ਕਰਦੇ ਸਨ । ਪੂਜਾ ਪਾਠ ਕਰਦੇ ਸਨ । ਉਹਨਾਂ ਦੀ ਟੇਕ ਇਸ਼ਟ ਤੇ ਹੁੰਦੀ ਸੀ ਤੇ ਇਸ਼ਟ 
ਹਰ ਔਖੀ ਘੜੀ ਵੇਲੇ ਬਹੁੜਦਾ ਸੀ । ਜਨਮ-ਵਿਆਹ-ਮਰਨ ਆਦਿ ਦੀਆਂ ਰੀਤਾਂ ਤੇ 


ਵਿਸਤਿਤ ਪਰਿਚਯ 21 
ਬਾਹਮਣੀ ਤੇ ਸਿੱਖ ਧਰਮ ਦੀਆਂ ਰੀਤਾਂ ਦਾ ਪ੍ਰਭਾਵ ਸੀ। ਜਨਮ ਸਮੋ” ਬਾਹਮਣ ਆਦਿ 
ਨੂੰ ਦਾਨ ਇੱਤਾ ਜਾਂਦਾ ਸੀ । ਵਿਆਹ ਬਿਪਰ ਰੀਤੀ ਅਨੁਸਾਰ ਹੁੰਦਾ ਸੀ ਭਾਵੇ' ਬਹੁਤੀ 
ਵਾਰੀ ਸਿੱਖ ਘਰਾਂ ਵਿੱਚ ਬੇਦੀ ਦੇ ਨਾਲ ਲਾਂਵਾਂ ਵੀ ਲਈਆਂ ਜਾਂਦੀਆਂ ਸਨ । ਮਰਨ 
ਦੇ ਸੰਸਕਾਰਾਂ ਤੇ ਜਿਥੇ ਬਿਪਰ ਸੈਸਕਾਰ ਭਾਰੂ ਸਨ ਉੱਥੇ ਮਾਰੂ ਰਾਗ ਦੇ ਸ਼ਬਦ ਵੀ ਗਾਏ 
ਜਾਂਦੇ ਸਨ । ੧ 

ਵਿਆਹ ਦੀ ਤਿਆਰੀ ਬੜੀ ਸ਼ਰਧਾ ਨਾਲ ਕੀਤੀ ਜਾਂਦੀ ਸੀ । ਬ੍ਰਾਹਮਣ ਸਾਹੈ: 
ਦੀ ਚਿੱਠੀ ਲੰ ਕੇ ਜਾਂਦਾ ਸੀ । ਉਸਨੂੰ ਸਤਿਕਾਰ ਤੇ ਦਾਨ ਆਦਿ ਵਜੋ ਕਾਫੀ ਕੁਝ ਦਿੱਤਾ 
ਜਾਂਦਾ ਸੀ । ਬਰਾਤ ਦੀ ਚੜ੍ਤ, ਸੇਵਾ ਆਦਿ ਬਾਰੇ ਕਵੀ ਨੇ ਬੜੇ ਵਿਸਥਾਰ ਨਾਲ 
ਲਿਖਿਆ ਹੈ । ਵਧੀਆ ਖਾਣੇਂ ਤੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਸੀ । ਬਰਾਤ ਰੱਥਾਂ, 
ਗੱਡਿਆਂ, ਘੋੜਿਆਂ ਆਦਿ ਤੇ ਚੜ੍ਹ ਕੇ ਜਾਂਦੀ ਸੀ । ਰੋਟੀ ਖਾਂਦੀ ਬਰਾਤ ਨੂੰ ਸਿੱਠਣੀਆਂ 
ਦਿੱਤੀਆਂ ਜਾਂਦੀਆਂ ਸਨ ਤੇ ਕਈ ਵਾਰ ਇਹ ਅਸ਼ਲੀਲ ਗਾਲਾਂ ਵੀ ਹੁੰਦੀਆਂ ਸਨ । 
ਵਿਆਹ ਉਪ੍ਰੰਤ ਡੋਲੀ ਤੌਰਨ ਤੋ" ਪਹਿਲਾਂ ਧੀਆਂ ਨੂੰ ਮਾਤਾ ਪਿਤਾ ਇਹੀ ਸਿਖਿਆ ਦਿੰਦੇ 
ਸਨ ਕਿ ਪਤੀਬਤਾ ਰਹੀ” ਤੇ ਪਤੀ ਨੂੰ ਪਰਮੋਸ਼ਵਰ ਕਰਕੇ ਪੂਜੀ” । ਸਹੁਰਿਆਂ ਦੇ ਪਰਿਵਾਰ 
ਦਾ ਆਦਰ ਕਰੀ“। ਡੌਲੀ ਤੌਰਨ ਵੋਲੋਂ ਮਾਤਾ, ਪਿਤਾ, ਭੈਣ, ਭਰਾ, ਰਿਸ਼ਤੇਦਾਰ ਅਕਸਰ 
ਰਚੇ ਸਨ । ਇਸ ਮਗਰੋਂ“ ਜਦੋ ਬਰਾਤ ਵਾਪਸ ਪੁਜਦੀ ਸੀ ਤਾਂ ਸੱਸ ਪਾਣੀ ਵਾਰ ਕੇ ਪੀ"ਦੀ 
ਸੀ । ਖੁਸ਼ੀਆਂ ਮੈਨਾਈਆਂ ਜਾਂਦੀਆਂ ਸਨ । ਲੌਕ ਮੇਲਿਆਂ ਆਦਿ ਤੇ ਇਕੱਠੇ ਹ੍ਰੌਦੇ ਸਨ । 
ਰੰਗ ਮਾਣਦੇ ਸਨ । ਪੀਰਾਂ ਫ਼ਕੀਰਾਂ ਦਾ ਮਾਣ ਸਤਿਕਾਰ ਹੁੰਦਾ ਸੀ । ਉਹਨਾਂ ਦੀ ਸੇਵਾ 
ਕਰਨੀ ਵੱਡੇ ਭਾਗਾਂ ਦੀ ਨਿਸ਼ਾਨੀ ਸਮਝੀ ਜਾਂਦੀ ਸੀ। ਲੌਕ ਤੀਰਥ ਯਾਤਰਾ ਕਰਨ ਜਾਂਦੇ 
ਸਨ। ਇਹ ਪੈਨ ਦਾ ਕੌਮ ਜਾਣਿਆ ਜਾਂਦਾ ਸੀ । ਲੌਕ ਸਿੱਧੇ ਸਾਦੇ ਸਨ । 
ਸਾਹਿੱਤਕ ਪੱਖ ਰ 

ਗੁਰਬਿਲਾਸ ਪਾਤਸ਼ਾਹੀ ਛੌਵੀ” ਜਿਥੇ ਗੁਰੂ ਜੱਸ ਹੈ ਤੇ ਗੁਰੂ ਜੀ ਦੀ ਜੀਵਨ ਗਾਥਾ 
ਹੈ, ਉਥੇ ਸਾਹਿਤਕ ਪੱਖੋਂ ਚੌਗੀ ਕਿਰਤ ਹੈ । ਇਸ ਸਬੰਧੀ ਸੈਖਿਪਤ ਵਿਚਾਰ ਕਰਕੇ ਇਸ ਦੇ 
ਕਾਵਿ ਪੱਖ ਨੂੰ ਉਜਾਗਰ ਕਰਨ ਦਾ ਯਤਨ ਕੀਤਾ ਜਾਂਦਾ ਹੈ । 
ਚਰਿਤ ਕਾਵਿ 

ਭਾਰਤ ਵਿੱਚ ਮਹਾਂਪੁਰਖਾਂ ਨੂੰ ਸਤਿਕਾਰ ਭਾਵਨਾ ਨਾਲ ਦੇਖਿਆ ਜਾਂਦਾ ਹੈ ਜੋ ਇਸ 
ਦਿਸਦੇ ਵਸਦੇ ਜਗਤ ਵਿੱਚ ਮਨੋਰਥ ਵਿਸ਼ੇਸ਼ ਲਈ ਆਉਦੇ ਹਨ । ਇਸ ਦੀ ਪ੍ਰਤੀ ਲਈ 
ਕਾਰਜ ਕਰਦੇ ਹਨ । ਲਕਸ਼ ਪ੍ਰਾਪਤੀ ਲਈ ਸੰਘਰਸ਼ਸ਼ੀਲ ਰਹਿੰਦੇ ਹਨ । ਖ਼ੁੱਖ ਰੂਪ ਵਿੱਚ 
ਇਹ ਧਰਮ ਪ੍ਰਚਾਰ ਤੇ ਸਤਿ ਦੇ ਮਾਰਗ ਦੀ ਸੋਝੀ ਕਰਵਾਉਣ ਲਈ ਆਪਣਾ ਸਾਰਾ 
ਜੀਵਨ ਲਗਾ ਦਿੰਦੇ ਹਨ । ਰ 

ਸੀ ਗੁਰੂ ਨਾਨਕ ਦੇਵ ਜੀ ਨੇ ਜੋ ਕਾਰਜ ਆਜਚੋਚ ਬੀਤਾ ਉਸ ਨੂੰ ਸੈਪੰਨ ਕਰਨ ਲਈ) 
ਨੇ ਦਸ ਜਾਮੇ ਬਦਲੇ । ਅਜਿਹੇ ਬਲੀ ਸਤਿਗੁਰੂ ਸਾਹਿਬਾਨ ਨੂੰ ਸ਼ਰਧਾਲੂਆਂ, ਵਿਦਵਾਨਾਂ 

ਕਵੀਆਂ ਨੇ ਸ਼ਰਧਾਂਜਲੀ ਦੇਣ ਲਈ ਗ੍ਰੰਥ-ਰਚਨਾ ਕੀਤੀ । 'ਇਸ ਮਹਾਂਪਰਖੁ ਸਤਿਗੁਰ੍ਹ 

ਨੰ ਨਾਇਕ ਕਲਪ ਕੇ ਉਹਨਾਂ ਦਾ ਜੀਵਨ ਚਰਤ ਵਿਸਤਾਰ ਸਹਿਤ ਲਿਖਿਆ । ਇਸ 


6. ਗੁਰ ਬਿਲ'ਸ ਪਾਤਸ਼ਾਂਹੀ ੬ 


ਪ੍ਰਕਾਰ ਦੀ ਰਚਨਾ ਵਿੱਚ ਚਰਿਤ-ਨਾਇਕ ਪ੍ਰਤੀ ਸ਼ਰਧਾ, ਸਤਿਕਾਰ ਤੇ ਅਵਤਾਰੀ ਭਾਵਨਾ 
ਪ੍ਰਮੁੱਖ ਹੁੰਦੇ ਹਨ । ਮਹਾਪੁਰਖਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਸ਼ਰਧਾ ਨਾਲ ਦੇਖਦਿਆਂ 
“ਨਰ ਤੋਂ ਨਾਰਾਇਣ” ਬਣਾਕੇ ਪੇ ਕਰਦੀਆਂ _ਹਨ । ਉਹ ਜਨ ਸਾਧਾਰਨ _ਲਈ 
ਆਦਰਸ਼ ਜਾਂ ਪੁਤਿਮਾਨ ਬਣ ਜਾਂਦੇ ਹਨ ਜਿਹਨਾਂ ਦੀ _ਕਰਨੀ-ਕਥਨੀ ਨੂੰ ਅਪਨਾ ਕੇ ਲਕ 
ਸਤਿ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਹਨ । ਉਹਨਾਂ ਦੀ ਪੂਜਾ ਹੋਣ ਲਗਦੀ ਹੈ ਤੇ ਜਦੀਂ 
ਕਵੀ ਅਜਿਹੇ ਮਹਾਂਪੁਰਖ ਦੀ ਜੀਵਨ ਗਾਥਾ ਲਿਖਦਾ ਹੈ ਤਾਂ ਚਰਿਤ ਕਾਵਿ ਦਾ ਜਨਮ 
ਹੁੰਦਾ ਹੈ । 

ਸਾਹਿਤ ਵਿੱਚ ਚਰਿਤ-ਕਾਵਿ ਮੁਖ ਰੂਪ ਵਿਚ ਦੌ ਪ੍ਰਕਾਰ ਦੇ ਉਪਲਬਧ ਹਨ : 
ਧਾਰਮਕ ਮਹਾਂਪੁਰਖਾਂ/ਪੀਰਾਂ/ਫਕੀਰਾਂ/ ਗੁਰੂ ਸਾਹਿਬਾਨ ਆਦਿ ਨਾਲ ਸੈਬਧਿਤ ਤੇ ਰਾਜਾ 
ਮਹਾਰਾਜਾ/ਆਸ਼ਰਯ-ਦਾਤੇ-ਸਰਦਾਰਾਂ-ਅਮੀਰਾਂ ਵਜ਼ੀਰਾਂ ਆਦਿ ਨਾਲ ਸੈਬਧਿਤ । ਇਹਨਾਂ 
ਦੌਨੋ' ਪ੍ਰਕਾਰ ਦੇ ਚਰਿਤ ਕਾਵਿ-ਗ੍ਰੰਥਾਂ ਵਿੱਚ ਨਾਇਕ ਉਪਮਾਂ ਨੂੰ ਪ੍ਰਧਾਨਤਾ ਦਿਤੀ ਜਾਂਦੀ ਹੈ । 

ਭਾਰਤ ਵਿੱਚ ਚਰਿਤ ਕਾਵਿ ਲਿਖਣ ਦੀ _ਪਰੈਪਰਾ ਬੜੀ ਪ੍ਰਚੀਨ ਹੈ । ਸੋਸਕ੍ਰਿਤ 
ਵਿੱਚ ਅਸ਼ਵਘੌਸ਼ ਦਾ ਬੁੱਧ ਚਰਿਤ, ਬਾਣ ਭੱਟ ਦਾ ਹਰਿਸ਼ ਚਰਿਤ ਕਾਫੀ ਪ੍ਰਸਿੱਧ ਹਨ । 
ਜੈਨ ਕਵੀਆਂ ਨੇ ਕਾਫੀ ਮਾਤਰਾ ਵਿੱਚ ਚਰਿਤ ਕਾਵਿ ਲਿਖੇ ਜਿਹਨਾਂ ਵਿੱਚ ਕੁਝ ਇੱਕ 
ਪੁਸਿੱਧ ਹਨ ਜਿਵੇ” ਸ਼ਾਲਕਾ ਪੁਰਸ਼ _ਚਰਿੱਤ, ਮਹਾਂਵੀਰ ਚਰਿਤ, ਮੁਮੱਤਨਾਥ ਚਰਿਤ, 
ਕਮਾਰਪਾਲ ਚਰਿੱਤ ਆਦਿ । ਡਿੰਗਲ ਤੇ ਪਿੰਗਲ ਭਾਸ਼ਾ ਵਿੱਚ ਵੀ ਕਾਫੀ ਮਾਤਰਾ ਵਿੱਚ 
ਜ਼ਰਿਤ ਕਾਵਿ ਲਿਖੇ ਗਏ । ਬਾਦਰ ਢਾਂਡੀ ਦਾ “ਵੀਰਾਯਣ”, ਭਾਉਡੇ ਵਿਆਸ ਦਾ 
“ਹੀਰਾਯਣ”, ਕਰਣੀਦਾਸ ਦਾ “ਸੂਰਜ ਪ੍ਰਕਾਸ਼”, ਕੇਸਵ ਦਾਸ ਦਾ “ਵੀਰ ਸਿੰਘ ਦੌਵ 
ਚਰਿਤ” 'ਜਹਾਂਗੀਰ ਜਸ ਚੈਦਕਾ ; ਰਾਮ ਕਵੀ ਦਾ “ਜਯ ਸਿੰਘ ਚਰਿਤ”; ਮਾਨ ਸਿੰਘ 
ਦਾ “ਮਾਨ ਸਿੰਘ ਚਰਿਤ”” ਆਦਿ ਪ੍ਰਸਿੱਧ ਗ੍ਰੰਥ ਹਨ ਜਿਹਨਾਂ ਵਿੱਚ ਕਵੀਆਂ ਨੇ ਆਪਣੇਂ 
ਸਰਧਾ ਪਾਤਰ ਦੀ ਅਥਾਹ ਸਿਫਤ ਕੀਤੀ ਹੈ । ਉਸ ਦੀ ਸੁੰਦਰਤਾ, ਦਾਨ ਸ਼ੀਲਤਾ, 
ਨਿਆਇਸ਼ੀਲਤਾ, ਵਿਵੇਕਸ਼ੀਲਤਾ ਆਦਿ ਬਾਰੇ ਵਿਸਤਾਰ ਸਹਿਤ ਲਿਖਦਿਆਂ _ਉਸਨੂੰ 
ਸਰਵ ਗੁਣ ਸੈਪੈਨ ਮਹਾਂਪੁਰਖ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ । 

ਪੰਜਾਬ ਵਿੱਚ ਇਸ ਪ੍ਰਕਾਰ ਦੇ ਗ੍ਰੰਥ _ਲਿਖਣ` ਦੀ ਪਰੋਪਰਾ ਕਾਫੀ ਪੁਰਾਣੀ ਹੈ । 
ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਕਾਫੀ ਚਰਿਤ ਕਾਵਿ ਗ੍ਰੰਥ ਲਿਖੇ ਗਏ ਹਨ ਦਿਵੇ” 
ਗਰ ਬਿਲਾਸ ਪਾਤਸ਼ਾਹੀ ਛੋਵੀ', ਗੁਰਬਿਲਾਸ ਪਾਤਸ਼ਾਹੀ ੧੦ ਸੁਖਾ ਸਿੰਘ ਤੇ ਕੋਇਰ 
ਸਿੰਘ) ਸੀ ਗੁਰਸੋਭਾ (ਸੈਨਾਪਤੀ), ਮਹਿਮਾ ਪ੍ਰਕਾਸ਼ (ਸਰੂਪ ਦਾਸ ਭੱਲਾ), ਗੁਰੂ ਨਾਨਕ 
ਬੈਸ ਪ੍ਰਕਾਸ਼ (ਜੁਖਬਸੀ ਰਾਮ ਬੇਂਦੀ) ਗੁਰੂ ਨਾਨਕ ਸੂਰਯੋਦੇਯ ਜਨਮ ਸਾਖੀ (ਗਣੇਸ਼ਾ ਸਿੰਘ 
ਬੇਦੀ), ਜਨਮਸਾਖੀ ਨਾਨਕ ਸ਼ਾਹ ਦੀ (ਸੈਤ ਦਾਸ ਛਿੱਬਰ), “ਸਿੰਘ ਸਾਗਰ” ਗੁਰਕਿਰਤ 
ਪ੍ਰਕਾਸ਼, (ਵੀਰ ਸਿੰਘ ਬੱਲ,) ਗੁਰਪ੍ਰਤਾਪ ਸਰ੍ਜ ਗ੍ਰੰਥ, (ਭਾਈ ਸੰਤੋਖ ਸਿੰਘ), ਆਦਿ । 
ਦਸਮ ਗ੍ਰੰਥ ਵਿਚ ਵੀ ਬਚਿੱਤਰ ਨਾਟਕ, ਚੌਬੀਸ ਅਵਤਾਰ, ਚੰਡੀ ਚਰਿਤ੍੍‌ ਆਦਿ ਰਚਨਾਵਾਂ 
ਇਸੇ ਕੋਟੀ ਦੀਆਂ ਹਨ । ਗੁਰ ਬਿਲਾਸ ਪਾਤਸ਼ਾਹੀ ਛੋਵੀ' ਵੀ ਚਰਿਤ ਕਾਵਿ ਹੈ ਭਾਵੇ 
ਕਵੀ ਨੇ ਇਸ ਨੂੰ “ਪਰਬੰਧ”! ਆਖਿਆ ਹੈ । 


ਵਿਸਤ੍ਰਿਤ ਪਰਿਚਯ 23 
ਪ੍ਰਿਥਮਬੈਂਦ ਸ੍ਰ ਗੁਰੂ ਕੋ ਚਰਨ ਕਮਲ ਮਨ ਲਾਇ । 
ਮੁਹਿ ਇਛਾ ਪਰਬੰਧ ਕੀ ਸ੍ਰੀ ਗੁਰੂ ਕਰਹਿ ਸਹਾਇ ॥ 
ਕਈ ਸਥਾਨਾਂ ਤੇ ਕਵੀ ਗੁਰ ਦੇ ਚਰਿਤ ਲਿਖਣ ਦੀ ਗੱਲ ਵੀ ਕਰਦਾ ਹੈ : 
- ` ਪਿੰਛੱਲੋ ਚਰਿਤ ਸੁ ਕਛੁਕ ਉਚਾਰੋ” । 
- `ਸਨਹੰ ਸੰਤ ਮਨ ਦੇ ਸਬੈ ਗੁਰ ਕੇ ਚਰਿਤ ਅਨੰਤ ।। 
< `ਥੁਗਤ ਸਿੰਘ ਸੁਨ ਚਰਿਤ ਰਸਾਲਾ । 
< `ਹਰਿ ਗੋਬਿੰਦ ਗੁਰ ਜਸ ਕਹਉ ਬਲ ਚਰਿਤ ਸੁਖ ਖਾਨ ॥ ਆਦਿ ।। 
ਅਸਲ ਵਿੱਚ ਇਹ ਪ੍ਰਬੰਧ ਕਾਵਿ ਦੇ ਕਾਵਿ ਸ਼ਾਸਤਰੀਯ ਲਛਣਾਂ ਅਨੁਸਾਰ ਨਹੀਂ ਹੈ 
ਜਿਸ ਕਾਰਨ ਇਸ ਗ੍ਰੰਥ. ਨੂੰ ਪ੍ਰਬੰਧ ਕਾਵਿ/ਮਹਾਕਾਵਿ ਨਹੀਂ ਮੌਨਿਆਂ ਜਾ ਸਕਦਾ । ਇਹ 
ਚਰਿਤ ਕਾਵਿ ਹੈ ਕਿਉਕਿ ਇਸ ਦੀ ਸਮੁੱਚੀ ਕਵਿਤਾ ਚਰਿੱਤ ਨਾਇਕ ਸੀ ਗੁਰੂ ਹਰਿ 
ਗੋਬਿੰਦ ਜੀ ਨੂੰ ਕੇਦਰ ਬਿੰਦੂ ਬਣ ਕੇ ਲਿਖੀ ਗਈ ਹੈ । ਉਹਨਾਂ ਦੇ ਸੈਪਰਕ ਵਿਚ ਆਏ 
ਸ਼ਰਧਾਲੂਆਂ ਸਿਖਾਂ ਤੇ ਸੇਵਕਾਂ ਆਦਿ ਦੇ ਨਾਲ ਨਾਲ ਗੁਰੂ ਘਰ ਵਿਰੋਧੀਆਂ ਦਾ ਵੀ ਜ਼ਿਕਰ 
ਹੈ। ਇਸ ਗੰਥ ਵਿੱਚ ਕਵੀ ਨੇ ਸਾਰਾ ਜ਼ੌਰ ਸਤਿਗੁਰੂ ਦੇ ਚਰਿੱਤਰ ਨੂੰ ਪ੍ਰਕਾਸ਼ਮਾਨ ਕਰਨ 
੩ ਲਗਾਇਆ ਹੈ । ਜਿਸ ਕਾਰਨ ਹੋਰ ਬੜਾ ਕੁਝ ਰਹਿ ਗਿਆ ਹੈ ਜਿਸ ਦੇ ਸਮਾਵੇਸ਼ 
ਨਾਲ ਇਹ ਗੰਥ ਪ੍ਰਬੋਧ ਕਾਵਿ ਦੀ ਕੌਟੀ ਵਿੱਚ ਆ ਜਾਂਦਾਂ । ਪ੍ਰਕਿਰਤੀ ਚਿੱਤਰਣ, ਵਸਤ੍ਰ 
ਵਰਣਨ, ਨਗਰ ਚਿਤਰਣ, ਆਦਿ ਲਗਭਗ ਨਾਂਹ ਦੇ ਬਰਾਬਰ ਹੈ । ਇਹ ਸਭ ਕੁਝ ਮਹਾ 
ਕਾਵਿ/ਪ੍ਰਬੈਧ ਕਾਵਿ ਲਈ ਅਨਿਵਾਰਯ ਮੌਨਿਆ ਜਾਂਦਾ ਹੈ । ਨਾਇਕ ਮਹਿਮਾ ਹੀ ਕਵੀ ਦਾ 
ਉਦੇਸ਼ ਹੈ ਤੇ ਇਹ ਉਸ ਨੇ ਪੂਰੀ ਸ਼ਰਧਾ ਨਾਲ ਕੀਤੀ ਹੈ । ਇਸ ਲਈ ਇਹ ਗ੍ਰੰਥ ਚਰਿਤ 
ਕਾਵਿ ਦੀ ਕੌਟੀ ਵਿੱਚ ਰੱਖਿਆ ਜਾਣਾ ਬਣਦਾ ਹੈ । 
ਯੁੱਧ ਚਿੱਤਰਣ 
ਕਵੀ ਨੇ ਗੁਰੂ ਹਰਿ ਗੌਬਿੰਦ ਸਾਹਿਬ ਅਤੇ ਮੁਗਲ ਸਰਕਾਰ ਵਿਚਕਾਰ ਹੋਏ ਯੁੱਧਾਂ ਦਾ 
ਵਿਸਤਾਰ ਸਾਹਿਤ ਚਿਤਰਣ ਕੀਤਾ ਹੈ । ਸੈਨਾ ਦੀ ਤਿਆਰੀ, ਅਸਤ੍ਰਾਂ-ਸ਼ਸਤ੍ਾਂ ਦੀ ਵਰਤ', 
ਯੋਧਿਆਂ ਦੇ ਰਣ ਭ੍ਮੀ ਵਿਚ ਕਮਾਲ, ਦੁਸ਼ਮਣ ਦੀ ਹਾਰ, ਯੋਧਿਆਂ ਦਾ ਵੀਰ ਗਤੀ ਨੂੰ 
ਪ੍ਰਾਪਤ ਹੋਣਾ; ਯੁੱਧ ਦੇ ਮੈਦਾਨ ਵਿੱਚ ਭਿਆਨਕ ਨਜ਼ਾਰਾ, ਕਾਵਾਂ, ਇੱਲਾਂ, ਜੌਗਨੀਆਂ ਆਦਿ 
ਦਾ ਮਾਸ, ਲਰੂ, ਮਿਝ ਆਦਿ ਦਾ ਭਕਸ਼ਣ ਆਦਿ ਬਾਰੇ ਕਵੀ ਨੰ ਵਿਸਤਾਰ ਸਹਿਤ ਵਰਣਨ 
ਕੀਤਾ ਹੈ । 
ਯਰੱਧ ਲਈ ਚੜਾਈ ਤੇ ਯੁੱਧ ਦੇ ਮੈਦਾਨ ਦਾ ਚਿਤਰ £ 
ਕਛੂ ਸੈਨ ਲੀਨੀ । ਨਹੀ” ਸੈਕ ਕੀਨੀ ॥ 
ਦਈ ਏਸ ਸੈਨਾ । ਕਰੇ ਲਾਲ ਨੰਨਾ ॥ 
ਤਬੈ ਬਾਨ ਮਾਰੇ । ਕਈ ਸ੍ਰੋਰ ਡਾਰੇਂ ॥ 
ਸੁ ਲੌਥੈ ਕਠਾਰਾ । ਬਹੀ ਲੋਹੂ ਧਾਰਾ ।। 
ਜਿਵਾ ਗੀਤ ਗਾਵੈ । ਕਿ ਮੁੰਡੇ ਬਜਾਵੈ ॥ 
ਕਰੂ ਬਾਜ ਮਾਰੋ । ਕਹੂੰ ਪੈਟ ਫਾਰ । 


24 


_ ਗੁਰ ਬਿਲ'ਸ ਪਾਤਸ਼ਾਹੀ ੬ 


ਕਹੂੰ ਰੂਹ ਛ੍ਰਟੇ । ਕਹੂੰ ਸੀਸ ਫ੍ਰਟੇਂ ॥ 
ਨਦੀ ਸੌਣ ਪੂਰੈ । ਫਿਰੇ ਗੈਣ ਹੂਰ | 
ਛਿਤੰ ਦੇਹ ਲਾਗੇ । ਫਿਰੇ ਸਰ ਪਾਗੇ ॥ 


॥੬੨ 


ਯੁੱਧ ਦੇ ਮੈਦਾਨ ਵਿੱਚ ਜੌਗਨੀਆਂ ਆਦਿ ਮੌਜ.ਕਰ ਰਹੀਆਂ ਹ ਹਨ : 


- ਉਠੇ ਚਾਵ ਡਾਯੋ ।। ਭਖੋ ਮਾਸ ਘਾਯੇ ॥ 
ਫਿਰੇ ਸਿਆਲ ਮਾਤੇ । ਕਭੀ ਨਾ ਅਘਾਤੇ ।। 
ਸੌ ਲੋਹ ਪੀਵੈਡੀ । ਕਿ ਜੌਗਨਿ ਹਸੰਡੀ ॥ 

- ਫਿਰੇ ਜੌਗਨੀ ਭੂਤ ਪ੍ਰੰਤੇ ਸੁ ਆਵੇ ॥ 
ਭਖੈ ਮਾਸ ਲੋਹੂ ਸੌ ਤਾਰੀ ਬਜਾਵੈ ॥ 

- ਹੂਰਾਂ ਦੇਖਨ ਆਈਆਂ ਚੋਬਾਂ ਬਜੀਆਂ ॥- 
ਮਿਲ ਮਿਲ ਸਿਵਾ ਵਧਾਈਆਂ ਆਮਖ ਖਾਇ ਕੋ । 
ਕਾਲੀ ਮੂੰਡ ਪੁਰਾਈਆਂ ਸਿਵ ਕੇ ਹਾਰ ਨੌ ॥ 
ਲੌਹੂ ਨਦੀ ਚਲਾਈਆਂ ਜੌਗਨ ਮਤੀਆਂ % 

ਤੀਰ ਤਲਵਾਰਾਂ ਆਦਿ ਦੀ ਵਰਤੋ” ਸੂਰਮੇ` ਪੂਰੀ ਕੁਸ਼ਲਤਾ ਨਾਲ ਕਰਦੇ ਹਨ । 


'ਯੋਂਧ ਵਿੱਚ ਸ਼ਸਤਰਾਂ ਦੀ ਵਰਤੋ” ਬਾਰੇ ਕਵੀ ਨੇ ਇਉ” ਬਿਆਨ ਕੀਤਾ ਹੈ 


ਕਰੀ ਮਾਰ ਤੀਰ ਬਡ ਯੁੱਧ ਕੀਨੋ” । 
ਬਡੋ ਐਧਕਾਰੇ ਤਿਸੇ ਖੋਦ ਦੀਨੋ ॥. 
ਤਿਸੇ ਧਾਰ ਮਸਾਲ ਕੋ ਸੀਸ ਮਾਰਯੋ । 
ਤਕਯੋ ਤੀਰ ਤਿਖਾ ਸੋ ਕਾਟੇ ਉਤਾਰਯੇ ॥ 
ਭਯੋ ਔਧਕਾਰੈ ਹਨੇ ਤਾਤ ਪੂਤ । 
ਪਿਤਾ ਪੁਤ ਮਾਰੇ ਖਿਲੋ ਖੋਲ ਭੂਤ ।। 
ਲਗੀ ਸਾਂਗ ਐਸੇ । ਸੁਤਾ ਨਾਗ ਜੋਸੇ । 
ਸ ਖੈਚੈ ਨਿਕਾਰੀ । ਬਡੀ ਸੋਭ ਧਾਰੀ ।। 
ਕਵੀ ਨੇ ਯੁੱਧ ਦੇ ਮੈਦਾਨ ਨੂੰ ਹੌਲੀ ਨਾਲ ਤੁਲਨਾ ਦਿੱਤੀ ਹੈ ਕਿ ਰੱਤ ਵਿੱਚ ਰੱਤ 


'ਸੁਰਮੇ ਜਾਪਦਾ ਹੈ ਹੋਲੀ ਖੋਲ ਰਹੇ ਹਨ : 


ਧਰੇ ਲਾਲ ਬਾਗੈ । ਮਨੋ ਖੋਲ ਫਾਗੇ । 
ਯੁੱਧ ਦੇ ਮੈਦਾਨ ਵਿੱਚ ਭਿਆਨਕਤਾ ਦਰਸਾਉਣ ਲਈ ਸੋਗੀਤਕ ਸ਼ਬਦਾਵਲੀ ਤੇ 


ਅਨੁਪ੍ਰਾਜ ਅਲੰਕਾਰ ਵਰਤ ਕੇ ਸ਼ਬਦਾਂ ਦੁਆਰਾ ਭਿਆਨਕ ਵਾਤਾਵਰਣ ਜਿਰਜਿਆ ਗਿਆ ਹੈ 


`ਜਿਵੇ” : 


ਜਾਗੜੌਦ ਜੇਠਾ ਧਾਗੜਦੇ ਧਾਵੇ । 
ਚਾਗਵ੍ਰਦੇ ਚੈਕ ਸੈਮ ਸੋਭ ਪਾਵੇ । 
ਮਾਗਰਦੇ ਮਾੜੇ ਸਾਗੜਦੇ ਸੂਰ । 
'ਆਗੜਦੌਗ ਅਟਨੀ ਹਾਰੜਦੇ ਹੂਰ ।। 


ਵਿਸਤ੍ਰਿਤ ਪਰਿਚਯ 25 


ਕਾਗੜਦੇ ਕਾਲੀ ਆਗੜਦੇ ਆਈ ॥ 
ਮਾਗੜਦੇ ਮੌਡੇ ਸੁਮਾਲੰ ਪੁਰਾਂਈ । 
ਚਾਗੜਦੇ ਚਲੀ ਨਦੀ ਸ੍ਰੋਣ ਅੰਸੇ । 
ਛਾਗੜਦੇ ਛੋਤੰ ਭਯੋ ਯੁੱਧ ਜੌਸੇ । 
ਕਾਇਰ ਰਣ ਵਿਚ ਟਿਕ ਨਹੀ” ਪਾਉ'ਦੇ ਤੇ ਭਿਆਨਕ ਨਜ਼ਾਰੇ ਦੇਖਕੇ ਮੰਤ ਤੌ” 
ਡਰਦੇ ਭੱਜ ਜਾਂਦੇ ਹਨ : ਰ 
ਗਏ ਭਾਗ ਮ੍ਰੰਜੀ । ਜਿਨੇ ਥੋਰ ਪੂੰਜੀ ।। 

__ ਯੌਥੇ ਮੈਂਦਾਨੇ ਜੰਗ ਵਿੱਚ ਆਪਣੀ ਵੀਰਤਾ ਦਾ ਪ੍ਰਦਰਸ਼ਨ ਕਰਦੇ ਹਨ ਤੇ ਵੀਰਗਤੀ 
ਨੂੰ ਪ੍ਰਾਪਤ ਹੁੰਦੇ ਹਨ । ਅਜਿਹੇ ਵੀਰਾਂ ਨੂੰ ਵਰਨ ਲਈ ਹੂਰਾਂ ਤਰਲੌਮੱਛੀ ਹੋਈਆਂ ਫਿਰਦੀਆਂ 
ਹਨ । ਕਵੀ ਨੇ ਲਿਖਿਆ ਹੈ : 

-ਧਰ ਧਿਆਨ ਹੂਰ ਬਰ ਹੈ ਸੁਬੀਰ । 
ਤਾਕ ਨਿਹਾਰ ਲਾਜਤ ਸੁਧੀਰ । 
-ਨਿਕਸਤ ਜੋਤ ਤਿਹ ਬਦਨ ਤੇ ਸੁਰ ਸਦਰ ਤਨ ਪਾਇ । 
ਲੀਏ ਯਾਨ ਹੁਰੈ" ਖਿਚਹਿ ਚਾਹਤ ਨਹੀ” ਕਰਾਇ ॥ 

ਇਉ ਕਵੀ ਨੇ ਯੁੱਧ ਨੂੰ ਕਈ ਵਿਧੀਆਂ ਨਾਲ ਹਰ ਪੱਖੋਂ” ਪੈਸ਼ ਕਰਨ ਦਾ ਉਪਰਾਲਾ 
ਕੀਤਾ ਹੈ । ਰ 

ਯੁੱਧ ਵਿੱਚ ਤੁਪਕ, ਬਰਛੀ, ਤੀਰ, ਖੰਡਾ, ਨੌਜਾ, ਭਾਲਾ, ਕਿਰਪਾਨ, ਜਮਧਰ, ਬਿਛੂਏ, 
ਢਾਲ ਆਦਿ ਹੱਥਿਆਰਾਂ ਤੇ ਅਸਤਰਾਂ ਸ਼ਸਤਰਾਂ ਦੀ ਵਰਤੋ“ ਕੀਤੀ ਜਾਂਦੀ ਸੀ । ਘੋੜੇ, 
ਹਾਥੀ, ਰਥ ਆਦਿ ਤੇ ਚੜ੍ਕੇ ਸ਼ਰਮੇ ਯੁੱਧ ਕਰਦੇ ਸਨ । ਸਰੀਰ ਦੇ ਬਚਾਅ ਲਈ ਜਰਾਬਖਤਰ, 
ਦਾਲ ਆਦਿ ਦੀ ਵਰਤੋ” ਕੀਤੀ ਜਾਂਦੀ ਸੀ । ਯੁੱਧ ਸਮਾਪਤ ਹੋਣ ਤੇ ਜੇਤ ਆਪਣੇ ਸ਼ਹੀਦ 
ਹੋਏ ਸਾਥੀਆਂ ਦਾ ਅੰਤਿਮ ਸਸਕਾਰ ਕਰਦਾ ਸੀ ਤੇ ਦੁਸ਼ਮਣ ਦੇ ਯੋਧਿਆਂ ਦੀ ਉਹਨਾਂ ਦੇ 
ਧਾਰਮਕ ਵਿਸਵਾਸ਼ ਅਨੁਸਾਰ ਅੰਤਿਮ ਰਸਮ ਪ੍ਰੀ ਕੀਤੀ ਜਾਂਦੀ ਸੀ । ਰ੍‌ 

ਕਵੀ ਨੇ ਯੁੱਧ ਤੇ ਯੁੱਧ ਨੀਤੀ ਆਦਿ ਬਾਰੇ ਵਿਸਤਾਰ ਸਹਿਤ ਇਸ ਗ੍ਰੰਥ ਵਿੱਚ 
ਵਰਣਨ ਕਰਕੇ ਆਪਣੀ ਵਿਸ਼ਾਲ ਵਾਕਫ਼ੀਅਤ ਦਾ ਪ੍ਰਮਾਣ ਦਿੱਤਾ ਹੈ । ਰ੍ 
ਅੰਲਕਾਰ ਵਿਧਾਨ ਰ 

ਇਤਿਹਾਸਕ ਕਾਵਿ ਵਿੱਚ ਕਾਵਿ ਚਮਤਕਾਰ ਵਿਖਾਉਣ ਲਈ ਬੜੇ ਘੱਟ ਅਵਸਰ ਹੁੰਦੇ 
ਹਨ ਕਿਉਕਿ ਇਤਿਹਾਸ ਸਤਿ ਦੀ ਪੇਸ਼ਕਾਰੀ ਹੈ ਤੇ ਸਤਿ ਹਮੇਸ਼ਾਂ ਸਿੱਧੇ ਸ਼ਬਦਾਂ ਵਿੱਚ 
ਅੰਕਿਤ ਕੀਤਾ ਜਾਂਦਾ ਹੈ । ਵਿਦਵਾਨ ਕਾਵਿ ਰਚਨਾ ਨੂੰ ਇਤਿਹਾਸਕ ਪ੍ਰਮਾਣ ਮੰਨਣੋ' ਸੋਕੋਚ 
ਵੀ ਕਰਦੇ ਹਨ ਕਿਉ'ਕ ਉਹਨਾਂ ਦਾ ਵਿਚਾਰ ਹੈ ਕਵਿਤਾ ਕਵੀ ਦੀ ਕਲਪਨਾ ਬਿਨਾ ਸੋਭਵ 
ਨਹੀ” । 

“ਗੁਰਬਿਲਾਸ ਪਾਤਸ਼ਾਹੀ ਛੇਵੀਂ” ਇਕ ਜੀਵਨ-ਗਾਥਾ ਹੈ ਤੇ ਕਵੀ ਨੇ ਸੁਚੇਤ ਤੌਰ ਤੇ 
ਇਸ ਨੂੰ ਅੰਲਕਾਰਿਕ ਰੂਪ ਦੇਣ ਦਾ ਯਤਨ ਨਹੀ” ਕੀਤਾ । ਇਉ” ਵੀ ਜਾਪਦਾ ਹੈ ਕਿ 
ਕਵੀ ਦੇ ਮਨ ਵਿੱਚ ਗੁਰੂ ਜਸ ਦੀ ਭਾਵਨਾ ਬੜੀ ਪ੍ਰਬਲ ਸੀ ਜਿਸ ਕਾਰਨ ਉਸਨੇ ਘਟਨਾਵਾਂ 


26 ਗੁਰ ਬਿਲਾਸ ਪਾਡਸ਼ਾਹੀ ੬ 


ਦੇ ਵਰਣਨ ਵਲ ਵਿਸ਼ੈਸ਼ ਬਲ ਦਿੱਤਾ ਹੈ ਤੇ ਬਾਕੀ ਸਭ ਕੁੱਝ ਗੌਣ ਹੀ ਰਖਿਆ ਹੈ । ਫਿਰ 
ਵੀ ਕਈ ਪ੍ਰਸੰਗਾਂ ਵਿੱਚ ਅੰਲਕਾਰਾਂ ਦਾ ਸਹਿਜ ਸੁਭਾ ਪ੍ਰਯੌਗ ਹੋਇਆ ਹੈ । ਕਿਸੇ ਪ੍ਰਕਾਰ ਦੀ 
ਕੋਈ ਉਚੇਚ ਦਿਸ਼ਟੀਗੋਚਰ ਨਹੀਂ ਹੁੰਦੀ । ਬਸ ਕਵੀ ਨੰ ਗਿਣੇ ਮਿਥੇ ਉਪਮਾਨ ਜਾਂ ਤਸ਼ਵੀਹਾਂ 
ਦੀ ਵਰਤੋ“ ਕਰਦਿਆਂ ਆਪਣੀ ਅੰਲਕਾਰਾ ਪ੍ਰਤੀ ਨਿਰਮੌਹ ਹੋਣ ਦੀ ਬਿਰਤੀ ਦਾ ਪ੍ਰਦਰਸ਼ਨ 
ਕੀਤਾ ਹੈ। ਕੁਝ ਅੰਲਕਾਰਾਂ ਦੀਆਂ ਉਦਾਹਰਣਾਂ ਦੇਖੌ : 
ਅਨਪ੍ਰਾਸ ਅਲੰਕਾਰ _ 
- ਦੇਸ ਦੇਸ ਕੀ ਸੈਗਤ ਆਵੋ 
ਭਾਂਤਿ ਭਾਂਤਿ ਕੈ ਦਰਬ ਚੜਾਵੈ ।। 
- ` ਦਾਸਨ ਦਾਸ ਹਮ ਪਾਇਕ 
ਸਾਹਿਬ ਸਮੱਸਰ ਦਾਸ ਨਾਂ ਹੌਤ ॥ 
- ਜੈ ਜੈਕਾਰ ਸਬਨ ਤਬ ਕਰੀਯੋ । 
ਪੈਸੇ ਪਾਂਚ ਨਰੇਲ ਮੰਗਾਈ ।। 
- ਬਾਰ ਬਾਰ ਬੈਦਨ ਕਰੀ ਸਤਿਗੁਰੂ ਰਜ ਸਿਰ ਧਾਰ 
- ਸੀ ਸਤਿਗੁਰੂ ਕੇ ਸਨਮੁੱਖ ਜਾਈ ॥ 
ਪੁਨ ਉੱਨਤੀ ਅਲੰਕਾਰ 
- `ਉਠਹੁ ਉਠਹੁ ਹੇ ਗੁਰ ਕੇ ਪਿਆਰੇ 
- ਗੁਰੂ ਨਾਨਕ ਬਲਿ ਬਲਿ ਤਿਸੈ ਸਦ ਸਦ ਤਿਸ ਕੁਰਬਾਨ । 
ਲਕੌਕਤੀ ਅਲੰਕਾਰ 
= ਜੈਸੇ ਕੌ ਤੈਸਾ ਮਿਲਹਿ ਕਪਟ ਕਪਟ ਰਲ ਜਾਇ । 
- `ਜੈਸ ਕੀਆ ਤੈਸਾ ਲਹਾ ਕੀਤਾ ਪਾਇਓ ਆਪ । 
- ਲਾਲ ਅਖੀ” ਤਬ ਅਰਥ ਨਿਹਾਰੋ 
- ਇੱਟ ਚੁਬਾਰੇ ਮੌਰੀ ਲਾਈ) 
- ਜੈਸਾ ਕੀਨ ਤੋਸਾ ਫਲ ਪਾਯੋ 11 
ਪਾਪੀ ਸੋ ਜਮ ਧਾਮ ਸਿਧਾਂਯੋ । 
- ਮੱਧ ਚੀਥੜੇ ਲਾਲ ਪਛਾਨੋ ॥ 
ਯਮਕ ਅਲੰਕਾਰ 
- ਆਦਿ ਗੁਰੂ ਕੀ ਮਤ ਕਹੀ ਗੁਰਦਾਸ ਭਯੋ ਗੁਰਦਾਸ ਕਹਾਇਆ । 
- `ਦੇਵਤ ਦਾਨ ਤਬੈ ਗੁਰ ਜੀ ਧਨ ਪਾਇ ਸਭ ਮੁਖ ਧਨ ਉਚਾਰਾ ॥ 
ਰੁਪਕ ਅਲੰਕਾਰ 
- ਹਾਇ ਹਾਇ ਕੀਨਾ ਤਬੈ ਸਾਹਿ ਚਿਤ ਦਧ ਲੀਨ 
- ਸਤਿਨਾਮ ਕੀ ਸਰਿਤਾ ਬਹੀ ॥ 
-- `ਤਬ ਬੋਲਤ ਭੇਂ ਮੁਖ ਪੰਕਜ ਤੋਂ ਸਭ ਦੇਵ ਕਹੋ ਕਿਹ ਕਾਰਣ ਆਏ 
- _ਬਾਨ ਬੂੰਦ ਕੀਨੀ ਰਿਸ ਧਾਰੀ ।। 


ਵਿਸਤ੍ਰਿਤ ਪਰਿਚਯ 


ਉਪਮਾ ਅਲਕਾਰ 


ਹੋਇ ਸੁਚੇਤ ਚੜ੍ਹੀ ਸਭ ਸੈਨਾ । 
ਤਪਸ ਤਾਂਬ੍ਰ ਸਮ ਕੀਨੇ ਨੈਨਾ ॥ 


ਅਤਿਕਥਨੀ ਅਲਕਾਰ 


[ 


ਸੀ ਗੁਰੂ ਅਰਜਨ ਦੇਵਤ ਦਾਨਾ । 
ਰੈਕ ਭੂਪ ਹੋਇ ਘਰੋ ਸਿਧਾਨਾ ।। 


ਉਤਪ੍ਰਖਯ ਅਲਕਾਰ 


ਬੀੜ ਨਿਕਟਿ ਮਾਤਾ ਗਈ ਦੇਖਾ ਬਨ ਤਬ ਐਸ । 
ਜਨ ਅਸੋਕਿ ਖਾਂਡਵ ਇਹੈ ਸੌਹਿ ਨੀਲ ਘਨ ਜੈਸ ।। 
ਚਲਤ ਪੌਥ ਮਨ ਹਰਖ ਅਪਾਰਾ । 

ਮਨੋ ਨਿਰਧਨੀ ਲਹਿਯੋ ਭੰਡਾਰਾ ॥ 

ਏਤਾ ਧੰਨ ਸ੍ਰੀ ਗੁਰੂ ਬਰਖਾਯੋ । 

ਮੋਨਹੁ ਮੇਘ ਸਾਵਨ ਕੌ ਆਯੋ ॥ 

ਦਿਨਪਤਿ ਅਯੋ ਅਪਨੇ ਬਲ ਮੰ” ਤਬ 

ਛਾਡੇ` ਹੈ ਬਾਨ ਮਨੋ ਕਿਰਨਾਈ । 


ਦਿਸ਼ਟਾਂਤ ਅਲੰਕਾਰ 


ਹੇ 


ਮੌਹਰੀ ਨਿਜ ਓਰ ਲੀਨੇ ਲਾਈ । 
ਬਾਸਕ ਨਿਜ ਮਣਿ ਜਾਨੋਂ ਪਾਈ । 
ਮਧ ਦੀਵਾਨ ਸੋਹਹਿ ਗੁਰ ਕੈਸੇ । 
ਬ੍ਹਮ ਸਭਾ ਮਹਿ ਬ੍ਰਹਮਾ ਜੈਸੇ । 
ਸਿਖ ਸੈਗਤ ਪਾਸ ਆਵਤ ਐਸੇ । 
ਆਨੰਦ ਸਿੰਧ ਉਤਰ ਜਨ ਜੈਸੇ । 


ਵੀਪਸਾ ਅਲੰਕਾਰ 


ਦਾਲ 


(ਲੇ 


ਚਾਪ ਚਲੇ ਸਿਖ ਐਸ ਵਿਚਾਰੀ । 
ਮਾਰੋ ਮਾਰੋ ਮਾਰ ਪਕਾਰੀ ।। 
ਮੌ ਪਰ ਕਿ੍‌ਪਾ ਕਰੋਂ ਗੁਰ ਜੌ ਜੈ ਜੇ ਅਸੁਰਾਰ 11 


27 


ਇਉ ਕਵੀ ਨੇ ਕੁਝ ਅਲੰਕਾਰਾਂ ਦਾ ਸਫਲ ਪ੍ਰਯੋਗ ਕਰਕੇ ਕਾਵਿ ਸੰੱਦਰਯ ਪੌਦਾ 
ਕਰਨ ਦਾ ਯਤਨ ਕੀਤਾ ਹੈ। ਇਸ ਨਾਲ ਇਸ ਗ੍ਰੱਥ ਵਿੱਚ ਸਾਹਿਤਕਤਾ ਦਾ ਵਾਧਾ 


ਹੋਇਆ ਹੈ । 
ਛੋਦ ਵਿਧਾਨ 


ਪ੍ਰਾਚੀਨ ਸਾਹਿਤ ਸ਼ਾਸਤਰ ਵਿੱਚ ਛੰਦ ਨੂੰ ਕਵਿਤਾ ਦਾ ਅਨਿਖੜਵਾਂ ਅੰਗ ਮੰਨਿਆ 
ਹੈ। ਛੌਦ ਰਹਿਤ ਕਵਿਤਾ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ਸੀ। ਛੱਦ ਕਾਵਿ 


2$ ਗਰ ਬਿਲਾਸ ਪਾਤਸ਼ਾਹੀ ੬ 


ਨੂੰ ਚਿਰੈਜੀਵਤਾ ਬਖਸ਼ਦਾ ਹੈ ਕਿਉ”ਕ ਛੋਦ ਬੱਧ ਰਚਨਾ ਨੂੰ ਪਾਠਤ/ਸੋਤੇ ਯਾਦ ਕਰਕੇ 
ਅਗਲੀਆਂ ਪੀੜ੍ਹੀਆਂ ਨੂੰ ਦੇ ਸਕਦੇ ਹਨ । ਇਹੀ ਕਾਰਨ ਹੈ ਕਿ ਬਹੁਤ ਸਾਰੇ ਪ੍ਰਾਚੀਨ ਗ੍ਰੰਥ 
ਭਾਵੇ" ਉਹ ਸਾਹਿਤ ਨਾਲ ਸਬੰਧਤ ਹਨ ਭਾਵੇ" ਦਰਸ਼ਨ ਜਾਂ ਵੈਦਿਕ ਨਾਲ, ਛੱਦ ਵਿਚ 
ਹੀ ਉਪਲਬੱਧ ਹਨ । ਇਹੀ ਕਾਰਨ ਹੈ ਕਿ ਪੁਰਾਣੇ ਇਤਿਹਾਸਕਾਰ ਵੀ ਛੰਦਬੱਧ ਰੂਪ 
ਵਿਚ ਅਪਣੇ ਇਤਿਹਾਸ ਲਿਖਦੇ ਹਨ । ਮਹਿਮਾ ਪ੍ਰਕਾਸ਼, ਪ੍ਰਾਚੀਨ ਪੌਥ ਪ੍ਰਕਾਸ਼, ਸੂਰਜ 
ਪ੍ਰਕਾਸ਼, ਪੈਥ ਪ੍ਰਕਾਸ਼ ਆਦਿ ਪ੍ਰਮੁੱਖ ਗੁਰ ਇਤਿਹਾਸ ਕਵਿਤਾ ਵਿੱਚ ਹੀ ਹਨ । 
ਪੁਰਾਤਨ ਕਾਵਿ ਵਿੱਚ ਦੌਹਾ-ਚੌਂਪਾਈ ਸ਼ੋਲੀ ਦਾ ਬੜਾ ਪ੍ਰਯੰਗ ਹੋਇਆ ਹੈ । ਇਸ 
ਨੂੰ ਕੜਵਕ ਸ਼ੈਲੀ ਵੀ ਆਖਿਆ ਜਾਂਦਾ ਹੈ । ਪਦਮਾਵਤ-ਜਇਸੀਂ, ਰਾਮ ਚਰਿਤ ਮਾਨਸ- 
ਤਲਸੀ ਦਾਸ ਆਦਿ ਗੌਰਵ ਗੰਥ ਇਸੇ ਸ਼ੈਲੀ ਵਿੱਚ ਲਿਖੋ ਗਏ ਹਨ । ਗੁਰਬਿਲਾਸ 
ਪਾਤਸ਼ਾਹੀ ਛੇਵੀ ਵੀ ਇਸੇ ਸ਼ੈਲੀ ਵਿੱਚ ਲਿਖਿਆ ਗਿਆ ਹੈ ਭਾਵੇ” ਇਸ ਵਿੱਚ ਕਈ 
ਥਾਈ ਪ੍ਰਸੰਗਵੱਸ ਜਾਂ ਅਕਾਉਪਣੇ ਨੂੰ ਤੌੜਨ ਲਈ ਹੌਰ ਛੱਦ ਵੀ ਵਰਤੇ ਹਨ ਜਿਵੇ” 
ਝਲਣਾ, ਕਬਿੱਤ, ਰਸਾਵਲ ਛੰਦ, ਭ੍ਰਜੋਗ ਪ੍ਰਯਾਤ ਛੋਦ, ਕੁੰਡਲੀਆ, ਸਵੈਯਾ, ਅੜਿਲ, 
ਕਲਸ, ਅਜੂਬਾਛੈਦ, ਤੌਟਕ ਛੋਦ, ਸਿਰਖੰਡੀ-ਤਿਲਚੜੀਆਂ ਛੰਦ, ਭੜਥੂਆ ਛੌਦ, ਕੌਠ 
ਅਭੁਖਣ ਛੰਦ, ਸੌਮਰਸੀ ਛੋਦ, ਸਮਾਨਕਾਂ ਛੰਦ, ਪਾਧੜੀ ਛੰਦ, ਸੰਗੀਤ ਛੰਦ, ਆਦਿ । 
ਇਸ ਕਵੀ ਦੀ ਛੌਦ ਤੇ ਪੂਰੀ ਪਕੜ ਹੈ । ਇਸ ਨੇ ਜਿਥੇ ਬਿਰਤਾਂਤ ਦੇਣਾ ਹੈ ਉੱਥੇ 
ਦੌਹਾ-ਚੌਪਾਈ ਦਾ ਪ੍ਰਯੋਗ ਕੀਤਾ ਹੈ । ਜਿਥੇ ਮੈਗਲ ਕਾਮਨਾ ਦੀ ਗੱਲ ਹੈ ਸਵਈਆ ਤੇ 
ਕਬਿੱਤ ਦਾ ਪ੍ਰਯੋਗ ਹੈ । ਜਿਥੇ ਯੁੱਧ ਵਰਣਨ ਹੈ ਉਥੇਂ ਛੋਟੇ ਅਕਾਰ ਵਾਲੇ ਛੰਦਾਂ ਦੀ ਵਰਤੋ” 
ਕੀਤੀ ਹੈ ਜਿਵੇ ਸਿਰਖੋਡੀ, ਰਸਾਵਲ ਛੰਦ ਆਦਿ । ਕਵੀ ਨੇ ਭਾਵ ਪਰਿਵਰਤਨ ਹੈਦਿਆਂ 
ਹੀ ਡੈਦ ਪਰਿਵਰਤਣ ਕਰਕੇ ਆਪਣੀ ਕਾਵਿ ਕੌਸ਼ਲਤਾ ਦਾ ਪ੍ਰਮਾਣ ਦਿੱਤਾ ਹੈ । 
ਕਵੀ ਨੇ ਵਾਹ ਲਗਦਿਆਂ ਛੋਦ ਸ਼ਾਸਤਰ ਦੇ ਨਿਯਮਾਂ ਦੀ ਉਲੰਘਣਾ ਨਹੀ” ਕਾਂਤੀ 
ਪੁਰ ਕਈ ਥਾਂਈ' ਉਤਾਰਾ ਕਰਨ ਵਾਲਿਆਂ ਦੀ ਅਣਗਹਿਲੀ ਜਾਂ ਅਗਿਆਨਤਾ ਕਾਰਨ ਜਾਂ 
ਗੁਰਮੁਖੀ ਲਿਪੀ ਦੀਆਂ ਆਪਣੀਆਂ ਸੀਮਾਵਾਂ ਕਰਕੇ ਛੰਦ ਦੋਸ਼ ਦਿਸ਼ਟੀਗੌਚਰ ਹੁੰਦੇ ਹਨ । 
ਕਈ ਥਾਵਾਂ ਦੇ ਛੰਦ ਦੀਆਂ ਮਾਤਰਾਵਾਂ ਘੱਟ ਵੱਧ ਹਨ । ਕਈ ਥਾਂ ਤੁਕਾਂਤ ਨਹੀ ਮਿਲਦਾ 
ਤੇ ਕਈ ਥਾਂ ਤਕਾਂਤ ਮਿਲਾਉਣ ਲਈ ਗਲਤ ਸ਼ਬਦ ਪ੍ਰਯੋਗ ਕੀਤਾ ਹੈ, ਜਿਵੇ” : 
- `ਇਹ ਮੈਂ ਕਹਿ ਹਉ ਔਰ ਬਾਤ ਤਹਿ । 
ਅਕਾਲ ਪੁਰਖ ਅਵਤਾਰ ਧਰਿਓ ਜਿਹ ।। 
_ ਤਾਹਿ ਸਮੇ' ਗੁਰ ਲਾਇ ਦਿਵਾਨ ਬੁਢੇ ਜੀ ਤੇ ਆਦਿ ਲੇ ਸਿਖ ਬੁਲਾਈ । 
ਅਮਰਦਾਸ ਬੁਲਾਇ ਹਮੈ" ਦੂਹੇ ਭਾਾਂਤਨ ਸੀ ਗੁਰੂ ਅੰਗਦ ਪਾਸ ਬਿਠਾਈ ॥ 
- ਦਾਰਾ ਜੁਤ ਦਾੜ੍ਹ ਸੰਗ ਤੁਰਿਓ । 
ਬੜ ਆਨੌਦ ਨਿਜ ਮਨ ਮਹਿ ਧਰਿਓ ॥ 
- `ਬੋਲਯੋ ਖਾਨ ਗੁਰੂ ਜੀ ਸੁਨੋ । 
ਮੇਰੋ ਅੰਗੁਨ ਕਛੂ ਨਾਂ ਗਿਨੋ । 


ਜਬ 


ਵਿਸਤ੍ਰਿਤ ਖਰਚਯ 


ਸਗਤ ਕੌ ਆਗਯਾ ਗੁਰ ਦਈ । 
ਇਸਨਾਨ ਕਰੋ ਸਬ ਦੇਰ ਨ ਹਈ । 


, ਪੀਤ 


ਇਸ ਪ੍ਰਕਾਰ ਦੀਆਂ ਛੰਦ ਦੋਸ਼ ਦੀਆਂ ਹੌਰ ਕਈ ਉਦਾਹਰਣਾਂ ਉਪਲਬੱਧ ਹਨ । 
ਅਸਲ ਵਿੱਚ ਕਵੀ ਦਾ ਮੁੱਖ ਪ੍ਰਯੋਜਨ ਕਾਵਿ ਕੌਸ਼ਲੰਤਾ ਵਿਖਾਉਣਾ ਨਹੀ” ਸਗੋ” ਆਪਣੇ 


ਚਰਿਤ ਨਾਇਕ ਦਾ ਯਸ਼ੋਗਾਨ ਕਰਨਾ ਹੈ। 


ਇਸ ਲਈ ਕਵੀ ਨੇ ਆਪਣੇ ਧਿਆਨ ਦਾ 


ਕੇਂਦਰ-ਬਿਦੂ ਸਤਿਗੁਰੂ ਨੂੰ ਬਣਾਇਆ ਹੈ । ਕਾਵਿ ਸੰਦਰਯ ਨੂੰ ਗੌਣ ਮੰਨਿਆ ਹੈ । ਵੱਡ 


ਆਕਾਰੀ ਰਚਨਾ ਵਿੱਚ ਅਜਿਹੀਆਂ ਉਕਾਈਆਂ ਜਾਂ ਦੋਸ਼ ਮਿਲਣੇ ਸੁਭਾਵਿਕ ਹੀ ਹਨ । 
ਰਸ ਵਿਧਾਨ ਰ 
ਭਾਰਤੀ ਸਾਹਿਤ ਸਾਸ਼ਤਰ ਵਿੱਚ ਰਸ ਨੂੰ ਕਾਵਿ ਦੀ ਆਤਮਾ ਮੰਨਿਆ ਗਿਆ ਹੈ । 


ਰਸਹੀਣ ਕਵਿਤਾ ਦੀ ਕਲਪਨਾ ਵੀ ਨਹੀ” ਕੀਤੀ ਜਾ ਸਕਦੀ । ਭਾਈ ਭਗਤ ਸਿੰਘ ਨੇ 
ਇਸ ਗ੍ਰੰਥ ਵਿੱਚ ਮੁਖ ਰੂਪ ਵਿਚ ਸ਼ਾਂਤ ਰਸ ਦਾ ਪ੍ਰਯੋਗ ਕੀਤਾ ਹੈ ਪਰ ਪ੍ਰਸਗ ਵਸ ਕਈ 
ਸਥਾਨਾਂ ਤੇ ਹੌਰ ਰਸਾਂ ਦੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ । ਕੁਝ ਉਦਾਹਰਣਾਂ ਪੱਸ਼ 


ਹਨ ੬ 
ਬੀਰ ਰਸ 


ਰਦਰ ਰਸ 


ਗੁਰੂ ਬੀਰ ਧਾਏ । ਬਡੋਂ ਰੌਂਸ ਪਾਏ ।। 
ਕਰੀ” ਤੇਗ ਬਰਖਾ । ਗਏ ਜੀਤ ਕੇਰਖਾ ।। 
ਕੁਪਿਓ ਬੀਰ ਭਾਨੂੰ । ਲਯੋਂ ਘੇਰ ਖਾਨੂੰ । 
ਸੈਭਾਰੀ ਕ੍੍‌ਪਾਣੈ । ਹਣੇ ਤਾਸ ਜੁਆਣੇ ॥ 


ਰਿਸਾ ਖਾਨ ਸੂਰਾ । ਮਹਾਮਦ ਪੂਰਾ । 

ਬਜਾਏ ਨਿਸਾਨੰ । ਕੰੜਕੈ ਕ੍ਪਾਨੰ ॥ 

ਤਬੈ ਪਠਾਨ ਕੋਪੀਅ ।। ਸੋਭਾਰ ਪਾਣ ਰੋਪੀਅ । 
ਤਬੋ ਕੌਪ ਕੈ ਭਾਨੁ ਖੰਡਾ ਚਲਾਯੋ । 

ਲਰਯੋ ਖਾਨ ਸੀਸ ਸੁ ਹੂਰ ਲੁਭਾਯੋ ॥ 


ਬੀਭਤਸ ਰਸ 


ਤਹ ਗੀਧ ਘਨੀ ਮੰਡਰਾਇ ਰਹੀ” । 
ਨਦ ਸ੍ਰੋਨਤ ਕੀ ਰਨ ਮੈ ਸੁ ਬਹੀ” । 
ਰਨ ਲੋਥ ਘਨੀ ਇਕਠਾਵਤ ਹੈ । 
ਤਹ ਜਬਕ ਕੇਤ ਪਠਾਵਤ ਹੈ । 
ਜਿਰ ਗੁਦ ਸੂ ਮੰਦ ਲਗਾਇ ਗਨੌ 
ਕਰਮਾ ਵਿਸ ਕੇਤ ਬਨਾਇ ਮਨੋ । 


30 ਗੁਰ ਬਿਲ'ਸ ਪ'ਤਸ਼ਾਹੀ ੬ 


ਕਰੁਣਾ ਰਸ 
ਆਵਤਿ ਪੈਥ ਵਿਰਹਿ ਗੁਰ ਪਾਏ । 
ਜਥਾ ਭੂਪ ਬਿਨ ਸੈਨਾ ਜਾਏ ॥ 
ਤਬ ਹੀ ਮਾਤਾ ਗੈਗਾ ਆਈ । 
ਸੁਨਤ ਬਾਤ ਤਬ ਬਹੁ ਰੁਦਨਾਈ । 
ਹਰਿ ਗੋਬਿੰਦ ਪੁਨ ਰੋਇ ਸੁਨਾਯ । 
ਹੇ ਪਿਤ ਹਮਕੋਂ ਤਿਆਗ ਸਿਧਾਯੋ ।। 
ਸ਼ਿਗਾਰ ਰਸ 
ਸਦਰ ਵਯ ਕਿਸੋਰ ਸੁਖਦਾਈ । 
ਸਰੀ ਗੁਰ ਦ੍੍‌ਗਿ ਛਬਿ ਕਹੀ ਨਾ ਜਾਈ ॥ 
ਪੰਜਨ ਮੀਨ ਠੌਜ ਸੁਕਚਾਨੇ । 
ਅਧਰ ਬਿਧ੍ਪ ਦਾਰਮ ਰਦ ਹਾਨੇ ।। 
ਕੀਰ ਨਾਸੈਕ ਗ੍ਰੀਵ ਦਿਖਾਵੈ । 
ਲਾਜ ਖਾਇ ਬਨ ਮਾਹਿ ਸਿਧਾਵੈ । 
ਉਪੂੰਕਤ ਕੁਝ ਕੁ ਉਦਾਹਰਣਾਂ ਤੋ” ਸਵੈ-ਸਪਸ਼ਟ ਹੈ ਕਿ ਕਵੀ ਨੰ ਰਸ-ਪ੍ਰਯੋਗ ਬ੍ੜੀ 
ਸਫਲਤਾ ਨਾਲ ਕੀਤਾ ਹੈ । 
ਸ਼ੇਲੀ ਰ 
ਗੁਰਬਿਲਾਸ ਪਾਤਸ਼ਾਹੀ ਛੋਵੀ" ਗੁਰੂ ਹਰਿਗੌਬਿੰਦ ਸਿੰਘ ਜੀ ਦੀ ਜੀਵਨ-ਗਾਥਾਂ ਹੈ । 
ਇਸ ਲਈ ਇਸ ਗ੍ਰੰਥ ਵਿੱਚ ਬਿਰਤਾਂਤਕ ਸ਼ੈਲੀ ਦੀ ਪ੍ਰਧਾਨਤਾ ਹੈ । ਨੀਰਸਤਾ ਦੂਰ ਕਰਨ 
ਤੇ ਪ੍ਰਸੈਗ ਵਸ ਜਾਂ ਜ਼ਰੂਰਤ ਅਨੁਸਾਰ ਸੰਬੋਧਨੀ, ਪ੍ਰਸ਼ਨੋਤਰੀ, ਸੰਗੀਤਮਈ ਆਦਿ ਸ਼ੈਲੀਆਂ 
ਦਾ ਵੀ ਪ੍ਰਯੋਗ ਕੀਤਾ ਗਿਆ ਹੈ । ਇਹਨਾਂ ਸਬੰਧੀ ਸੈਖਿਪਤ ਰੂਪ ਵਿਚ ਵਿਚਾਂਰ ਕੀਤਾ 
ਜਾਂਦਾ ਹੈ । ਰ 
ਸੋਬੋਧਨੀ ਸ਼ੇਲੀ 
- _ ਉਠਹੁ ਉਠਹੁ ਰੇ ਪਰਉਪਕਾਰੀ । 
ਯਾਦ ਕਰਾਈ ਕਥਾ ਅਪਾਰੀ ।। 
- ਹੋ ਗੁਰ ਇਹੁ ਇਛ ਮਮ ਭਾਰੀ । 
ਹਰਿ ਗੋਬਿਦ ਕਾ ਜਨਮ ਸੁ ਕਹਹੁ । 
ਬਹੁਰ ਬਾਲ ਲੀਲਾ ਸੁਖ 'ਲਹਹੁ ।। 
ਪ੍ਰਸ਼ੋਨਤਰੀ ਸ਼ੇਲੀ 
- _ਤਾਤੇ ਮੌਕਉ ਦਾਸ ਪਛਾਨ । 
ਹੇ ਗੁਰੂ ਆਗਲ ਚਰਿਤ ਬਖਾਨ 


ਵਿਸਤ੍ਰਿਤ ਪਰਿਚਯ 31 


ਜੁਧ ਪਾਛ ਗੁਰ ਕੋਸ ਕਰਾਵਹਿੰ । 
ਕੀਰਤਪੁਰ ਕਿਹ ਭਾਂਤ ਸਿਧਾਵਹਿਂ ।। 


ਸਗੀਤਮਈ ਸ਼ੋਲੀ 
ਕਾਗੜਦੇ ਕੌਪੀ ਸਾਗੜਦੇ ਸੈਨਾ । 
ਭਾਗੜਦੇ ਤਿਆਗਿਯੋ ਚਾਗੜਦੇ ਚੰਨਾ । 
ਛਾਗੜਦੌ ਛੌਰੇ ਤਾਗੜਦੇ ਤੀਰ । 
_ਮਾਗੜਦੇ ਮਾਰੇ ਦਾਗੜਦੇ ਬੀਰ । 
ਫਾਗੜਦੇ ਫੀਲੌ ਛਾਗੜੋਦ ਛੁਟੇ ।। 
ਸਾਗੜਦੇ ਸੂਰੈ ਜਾਗੜਦੇ ਜੁਟੇ ।। 
ਬਾਗੜਦੇ ਬਾਜੇ ਨਾਗੜਦੇ ਨਗਾਰੇ । 
ਜਾਗੜਦੇ ਜੋਧਾ ਮਾਗੜਦੇ ਮਾਰੇ ॥ 
ਦਸਮ ਗੰਥ ਵਿੱਚ ਇਸ ਤਰ੍ਹਾਂ ਦੀ ਸ਼ੈਲੀ ਦਾ ਕਾਫੀ ਪ੍ਰਯੋਗ ਹੋਇਆ ਹੈ ਜਿਵੇ” : 
ਸਾਗੜਦੌਗ ਸੋਖੋ ਨਾਗੜਦੌੇ ਨਫੀਰੇ । 
ਗਾਗੜਦੇਗ ਸੋਮਾਯ ਗਜੇ ਗਹੀਰੇ । 
ਨਾਗੜਦੈਗ ਨਗਾਰੇ ਬਾਗੜਦੌਗ ਬਾਜੇ । 
ਜਾਗੜਦੰਗ ਜੋਧਾ ਗਾਗੜਦੌਗ ਗਾਜੋ ।। 
ਟੀਕਾ ਸ਼ੇਲੀ 
ਕਵੀ ਨੇ ਕਈ ਸਥਾਨਾਂ ਤੇ ਗੁਰਬਾਣੀ ਦਾ ਸ਼ਬਦ ਦੇਕੇ ਉਸ ਦਾ ਟੀਕਾ/ਪਰਮਾਰਥ 
ਲਿਖਿਆ ਹੈ ਜੋ ਟੀਕਾ ਸ਼ੈਲੀ ਦਾ ਵਧੀਆ ਨਮੂਨਾ ਹੈ ਜਿਵੇ" “ਨੋਤ ਪ੍ਰਕਾਸ ਦੀਆਂ ਗੁਰਦੇਵ” 
ਸ਼ਬਦ ਦੇ ਅਰਥ ਕਵੀ ਨੇ ਇਸ ਪ੍ਰਕਾਰ ਕੀਤੇ ਹਨ £ _ ੍‌ 
ਨੈਨ ਪ੍ਰਕਾਸ਼ ਗੁਰੂਦੇਵ ਕੀਓ ਭ੍ਰਮ ਦੂਰ ਭਯੋ ਮਨ ਮੈ" ਸੁਖ ਪਾਯੋ । 
ਪ੍ਰਨ ਸੇਵ ਭਈ ਹਮਰੀ ਅਬ ਸੀਤਲਾ ਰਛ ਕਰੀ ਬਿਰਦਾਯੋ । 
ਪਾਰਬਹਮ ਕਰੀ ਕਿਰਪਾ ਹਮਰੇ ਸੁਤ ਨਾਨਕ ਨਾਮ ਮਹਾਂ ਰਸੁ ਪਾਯੋ । 
ਸਾਧ ਸੋਗ ਬੁਢੇ ਜੁੜ ਹੋਰੀ ਹਰੀ ਹਰਿ ਅਮਿਤ ਪਾਨ ਕੌ ਦੁਖ ਗਵਾਯੋ । । 
ਇਉ” ਕਵੀ ਨੇ ਆਪਣਾ ਚਰਿਤ ਗ੍ਰੰਥ ਲਿਖਦਿਆਂ ਕਈ ਪ੍ਰਕਾਰ ਦੀਆਂ ਕਾਵਿ 
ਸ਼ੈਲੀਆਂ ਦਾ ਪ੍ਰਯੋਗ ਕਰਕੇ ਨੀਰਸਤਾ ਤੋ" ਬਚਾਅ ਕੀਤਾ ਹੈ ਤੇ ਸਾਹਿਤਕ ਰੋਗ ਹੌਰ 


ਗੁਹੜਾ ਕੀਤਾ ਹੈ । 
ਨੀਤੀ ਬਚਨ 

ਜੀਵਨ ਅਨੁਭਵ ਵਿੱਚ ਕੁਝ ਸਤਿ ਕਥਨ ਮਹਾਂਪ੍ਰਖਾਂ ਨੇ ਕੱਢੇ ਤੇ ਉਹਨਾਂ ਨੂੰ ਲੌਕ- 
ਸਿਆਣਪ ਵਜੋ ਪਰਵਾਨ ਕੀਤਾ ਗਿਆ ਹੈ । ਸਾਹਿਤਕ ਖੇਤਰ ਵਿੱਚ ਇਹਨਾਂ ਨੁੰ ਨੀਤੀ 


ਬਚਨ ਆਖਿਆ ਜਾਂਦਾ ਹੈ । ਭਾਈ ਭਗਤ ਸਿੰਘ ਨੇ ਕੁਝ ਅਜਿਹੇ ਬਚਨ ਇਸ ਗੰਥ ਵਿੱਚ 
ਅਕਿਤ ਕੀਤੇ ਹਨ, ਜਿਵੇ” 
- ਘਰ ਫਟਿਓ ਨਿਹਚੈ ਅਰਿ ਘਾਯੋ । 


34 ਗੁਰ ਬਿਲਾਸ ਪਾਂਤਬ਼ਾਂਹੀ ੬ 


- ਗੁਣ ਬਿਨ ਪੂਜ ਨ ਹੋਵਈ ਨਹਿ ਵਿਦਿਯਾ ਬਿਨ ਮਾਨ । 
ਘੰਟ ਸਹਿਤ ਸੁੰਦਰ ਸੁਰਭ ਦਰਧ ਬਿਨਾ ਕਿਹ ਕਾਮ । 

ਭਾਸ਼ਾ 
ਗੁਰੂ ਕਾਲ ਤੋ" ਲੈ ਕੇ ਉਨੀਵੀ' ਸਦੀ ਦੇ ਅਖੀਰ ਤੱਕ ਪੰਜਾਬ ਵਿੱਚ ਧਾਰਮਕ 
ਵਿਸ਼ਿਆਂ ਬਾਰੇ ਲਿਖਣ ਵਾਲੇ ਵਿਦਵਾਨਾਂ ਦੀ ਇਕ ਖਾਸ ਰੈਗ-ਰੂਪ ਵਾਲੀ ਭਾਸ਼ਾ ਸੀ 
ਜਿਸਨੂੰ ਸਾਧ ਭਾਸ਼ਾ, ਸਧੂੂਕੜੀ ਜਾਂ ਪੰਜਾਬੀ ਸ਼ਬਦਾਵਲੀ ਪ੍ਰਧਾਨ ਬ੍ਰਜਭਾਸ਼ਾ ਦਾ ਨਾਂ ਦਿੱਤਾ 
ਗਿਆ ਹੈ । ਇਹ ਅਜਿਹੀ ਭਾਸ਼ਾ ਹੈ ਜਿਸ ਨੂੰ ਲਗਭਗ ਸਾਰੇ ਉਤਰੀ ਭਾਰਤ ਵਿੱਚ ਯਤਨ- 
ਵਿਸੇਸ਼ ਬਿਨਾਂ ਬੜੀ ਅਸਾਨੀ ਨਾਲ ਸਮਝਿਆ ਜਾ ਸਕਦਾਂ ਹੈ ਕਿਉਕਿ ਇਹਨਾਂ ਗ੍ਰੰਥਾਂ 
ਵਿੱਚ ਵਰਤੀ ਗਈ ਸ਼ਬਦਾਵਲੀ ਲਗਭਗ ਸਾਰੇ ਖਿੱਤੇ ਵਿੱਚ ਲਿਖੇ ਜਾਣ ਵਾਲੋਂ ਗ੍ਰੰਥਾਂ ਨਾਲ 
ਮਿਲਦੀ ਜਲਦੀ ਹੈ । ਪੰਜਾਬ ਦੇ ਇਤਿਹਾਸਕ ਜਾਂ ਧਾਰਮਕ ਪ੍ਰਕਿਰਤੀ ਵਾਲੇ ਕਾਵਿ ਦੀ 
ਰਚਨਾ ਇਸ ਭਾਸ਼ਾ ਵਿਸੇਸ਼ ਵਿੱਚ ਹੋਈ ਹੈ । ਜੇਕਰ ਇਸ ਨੂੰ ਪੰਜਾਬ ਦੀ ਸਾਹਿਤਕ ਭਾਸ਼ਾਂ 
ਜਾਂ ਕੌਮੀ ਭਾਸ਼ਾ ਆਖ ਲਿਆ ਜਾਵੇ ਤਾਂ ਕੌਈ ਅਤਿਕਥਨੀ ਨਹੀਂ” ਹੋਵੇਗੀ । ਜਨਮਸਾਖੀਆਂ, 
ਬੈਸਾਵਲੀਨਾਮਾ ਮਹਿਮਾਪ੍ਰਕਾਸ਼, ਪ੍ਰਾਚੀਨ ਪੋਥ ਪ੍ਰਕਾਸ਼, ਗੁਰਕੀਰਤ ਪ੍ਰਕਾਸ਼, ਗੁਰੂ ਨਾਨਕ 
ਬੋਸ ਪ੍ਰਕਾਸ਼, ਜਨਮ ਸਾਖੀ ਨਾਨਕ ਸ਼ਾਹ ਦੀ, ਆਦਿ ਗ੍ਰੰਥ ਇਸੇ ਵਿਸ਼ੇਸ਼ ਭਾਸ਼ਾ ਵਿੱਚ 
ਲਿਖੋ ਗਏ ਹਨ । ਗੁਰ ਬਿਲਾਸ ਪਾਤਸ਼ਾਹੀ ਛੇਵੀ` ਵੀ ਇਸੇ ਭਾਸ਼ਾ ਵਿੱਚ ਲਿਖਿਆਂ 
ਗਿਆ ਹੈ । 
ਇਸ ਭਾਸ਼ਾ ਵਿੱਚ ਪਿੰਡਾ ਬਜ ਦਾ ਹੈ ਪਰ ਸ਼ਬਦਾਵਲੀ ਦੀ ਪ੍ਰਧਾਨਤਾ ਪੰਜਾਬੀ ਦੀ 
ਹੈ। ਇਸ ਲਈ ਇਹ ਭਾਸ਼ਾ ਆਮ ਪਾਠਕਾਂ ਦੀ ਸਮਝ ਵਿੱਚ ਆ ਜਾਣਯੋਗ ਬਣ ਗਈ ਹੈ / 
ਸੈਸਕਿਤ ਦੀ ਤਤਸਮ ਤੇ ਤਦਭਵ ਸ਼ਬਦਾਵਲੀ : 

ਪ੍ਰਾਤਨ ਧਾਰਮਿਕ ਤੇ ਇਤਿਹਾਸਕ ਗ੍ਰੰਥ ਸੈਸਕ੍ਰਿਤ ਵਿੱਚ ਹਨ ਜਿਸ ਕਾਰਨ ਇਹਨਾਂ 
ਵਿੱਚ ਵਰਤੀ ਗਈ ਸ਼ਬਦਾਵਲੀ ਮਧਕਾਲੀਨ ਸਾਹਿਤ ਵਿੱਚ ਸਹਿਜ ਸੁਭਾ ਦਾਖਲ ਹੋ ਗਈ । 
ਭਾਈ ਭਗਤ ਸਿੰਘ ਭਾਰਤੀ ਸਾਹਿਤ ਦਾ ਅਧਿਐਨ ਕਰਨ ਵਾਲਾ ਸ਼ਰਧਾਲੂ ਸਿੱਖ ਸੀ ਜਿਸ 
ਕਾਰਨ ਸੰਸੋਕਿਤ ਦੀ ਕਾਫੀ ਸ਼ਬਦਾਵਲੀ ਇਸ ਦੀ ਭਾਸ਼ਾ ਵਿੱਚ ਦੋਖੀ ਜਾ ਸਕਦੀ ਹੈ ਜਿਵੇ” 
ਪ੍ਰਿਥਮ, ਬੋਦੋ, ਚਰਨ, ਕਮਲ, ਗੁਣ, ਅਵਗੁਣ, ਅਉਤਾਰ, ਦਾਸ, ਜਸ, ਬਿਮਲ, ਕ੍ਰਿਪਾ, 
ਨਿਧੀ, ਦਯਾਸਿੰਧ, ਕਵਿ, ਪ੍ਰਸਾਦਿ, ਗਿਆਤ', ਉਂਦਾਰ, ਪ੍ਰਸਿੱਧ, ਧਰਮ, ਪਰਸ, ਉਪਮਾ, 
ਬਲਿ, ਸਿਧ, ਰਤਿਹੀਨ, ਨਮੌ, ਨਮ, ਬਿਨੌ, ਬਿਨਤੀ, ਰੂਪ, ਗ੍ਰੰਥ, ਬਿਐੱਤ, ਘਨਾਂ 
ਨੇਤਿ ਨੇਤਿ, ਚਤਰਾਨਨ, ਭਾਂਤਿ, ਅਨਗਨ, ਨਵਨੀਤ, _ਦਫ੍ਰਤ, ਪਰਉਪਕਾਰ, ਗਿਹ, 
ਗ੍ਰਹਿ ਨਖਤ੍ਰ, ਲਗਨ, ਮਹੂਰਤ, ਸ਼ੁਭ, ਅਧੀਨ, ' ਪ੍ਰਸੈਗ, ਚਿਤ, ਚੈਦ, ਸੂਰ, ਰਵੀ, 
ਨਿਸਪਤਿ ਦਿਨਕਰ, ਤਮਅਰਿ, ਸਜਿ, ਏਕਾਦਸ, ਸਤਿਗੁਰ, ਸਿਖ, ਨਿਰਧਾਰ, ਅਪਾਰ, 
ਗਜ, ਪਿਕਬੈਨ, ਹਰਖੀ, ਪੰਥ, ਸਮ, ਖੇਂਦ, ਸੋਮ, ਸੌਤਾਪ, ਬੈਦਨ, ਚਰਣਾਮ੍ਰਿਤ, ਗਾਂਵ, 
ਨਗਰ, ਸਾਜ, ਅਸਵ, ਹਸਤੀ, ਲਘੂ, ਰਿਸ, ਕ੍ਰੌਧ, ਕਰੂਰ; ਰਥ, ਨਾਰਿ, ਦਿ੍‌ਸ਼ੋਟਾਰਾ, 
ਪ੍ਰਭੁਤਾਈ, ਰਰੀ, ਰਾਰ, ਸ੍ਰਾਪ, ਅਲਾਈ, ਦਾਸ, ਪਾਇਨ, ਨਾਂਗੇ, ਸਿਖਿਆ, ਭੌਜ, 
ਮਲੇਛ, ਬਾਗਾਂ, ਰੂਪ, ਪੁਰਖ, ਮਹਿਮਾ, ਸੁਰਗ, ਸਵਰਗ, ਪਰਿਵਾਰ, ਰੁਦਰ, ਬ੍ਰਹਮ-ਰਿਖੀ, 


ਵਿਸਤ੍ਰਿਤ ਪਰਿਚੰਯੋ 33 
ਨੈਨ, ਰੀ ਜੀਜੀਬੱਰ, ਮਦ, ਉਦਰ, ਕ੍ਰਿਸ਼ਨਾ ਪੱਖ, ਉਤਸਵ, ਦਿ, ਅਬਲਾ, : ਵਣ 
ਤਿਵ, ਪਰਬਤ, ਮੋਗਲ, ਕਲਯਾਣ, ਅਨਾਦਿ, ਅਚਿੰਤ, ਮਨਚਿੰਦੀਆ, ਭੀਤਰ, ਅਵੰਤਾਂਰਿਨੰ; 
ਤਮ, ਐਧਕਾਰ, ਕਲਯਾਣ, ਦਿਨਪਤਿ, ਰੀਤਿ; ਪ੍ਰਸਤ, ਅਔਜਨ, ਦੇਵ, ਸੁਰ; ਅਸੁਰ 
ਸਧਾਸਰ, ਦੇਵਾਂਗਨ, ਬਿਸੁਧਾ, ਦੁਸ਼ਟਾਤਮ, ਅਰਥ, 'ਆਹਾਂਰ, ਰਿਖੀ, ਧੰਨ, ਗੋ, ਗਰਲ, ` 
ਸੇਜ, ਸਮ, ਨਿਜਪਦ, ਕੁ ਟਿਲ, ਪ੍ਰਬੀਨ, ਤ੍ਰਸਤਿ, #ਮੌਘ, ਚਿਤਵਿਤ, ਸੋੱਖਸਿੰਧ, ਬਿਬਾਂਲ 
ਸਜਸ, ਅਪਜਸ, ਕੀਰਤਿ, ਬਿਤ੍ਰ, ਵਿਜ, ਮਿ੍‌ਜਾਦਾ, ਉਪੋਲੰਭ, ਆਦਿ । ` ` ਡੀ 
ਅਰਬੀ ਫ਼ਾਰਸੀ ਦੀ ਤਤਸਮ ਤੇ ਤਦਭਵ ਸ਼ਬਦਾਵਲੀ : 
ਮੁਸਲਮਾਨਾਂ ਦੇ ਭਾਰਤ ਵਿਚ ਪ੍ਰਵੇਸ਼ ਹੋਣ ਨਾਲ ਉਹਨਾਂ ਦੀ ਮੁੰਲ ਭਾਸ਼ਾ ਅਔਰਬੀਂ- ` 
ਫ਼ਾਰਸੀ ਦੀ ਸ਼ਬਦਾਵਲੀ ਭਾਰਤੀ ਭਾਸ਼ਾਵਾਂ ਵਿੱਚ ਪ੍ਰਵੇਸ਼ ਕਰ ਗਈ । ਪੰਜਾਬੀ ਭਾਸ਼ਾ ਵੀ 
ਅਪਵਾਦ ਨਹੀ । ਇਸ ਵਿਚ ਅਰਬੀ-ਫ਼ਾਰਸੀ ਦੇ ਅਣਗਿਣਤ ਸ਼ਬਦ ਸਮਾ ਗਏ 1 ਭਾਈ 
- ਭਗਤ ਸਿੰਘ ਨੌ ਵੀ ਕਈ ਅਰਬੀ-ਫ਼ਾਰਸੀ ਸ਼ਬਦਾਂ ਦੀ ਵਰਤੋ' ਕੀਤੀ ਹੈ 'ਜਿਵੇ' : ਰ 
ਫਤੈ, ਮਨਸਬ, ਮੌਰਚਾ, ਪੀਰ, ਸੀਰਨੀ, ਮੁਹਿੰਮ, ਮੁਰੀਦ, ਬਾਦੰਸ਼ਾਹ, ਪਾਤਸ਼ਾਹ, 
ਵਜੀਰ, ਤਲਕਾ, ਫੁਰਮਾਯਾ, ਤਰਕ, ਮੀਰੀ, ਪੀਰੀ, ਕਾਗਤ, ਦਾਤ, ਦਾਸ, ਤੁਰਹੀ, 
ਪੰਠਾਨ, ਛਾਵਨੀ ਫੀਲ, ਨਜ਼ਰ, ਹੁਕਮ, ਸੁਲਤਾਨ, ਪੇਸ਼ੇ, ਯਾਦ, ਰਿਸ਼ਵਤ, ਖਾਨ: 
ਹਜ਼ਾਰ, ਬੌਦਗੀ, ਪਟਾ, ਭਿਸਤ, ਹੂਰ, ਅਰਦਾਸ, ਖਾਸਾ, ਤ੍ਰਤੀ, ਜੁਰਰੇ, ਬਾਜ਼, 
ਲਾਗੜ, ਜੁਹਾਰ, ਗਰੀਬ ਨਿਵਾਜ਼, ਸ਼ਹਰ, ਆਸਾ, ਜੁਲਾਹਾ, ਜੁਲਾਹੀ, ਜੋਰੂ, ਤਖਤ, 
-ਕਨਾਤ, ਤੰਬੂ, ਦੀਵਾਨ, ਸਿਤਾਬੀ, ਅਵਲ, ਸ਼ਿਕਾਰ, ਹਜ਼ੀਰ, ਤੁਪਕ, ਨੇਜਾ, ਦਰੇਵਾਜ਼ਾ, 
ਤੁਰਕ, ਤੇਗ, ਰੂਹ, ਪਠਾਨ, ਪੁਸ਼ਾਕ, ਮੀਰ, ਚੀਰਾ, ਸਫੈਦ, ਮਸਨੰਦ, ਦਮਾਦ, ਸੂਬਾ, 
ਅਫਗਾਨ, ਫਰਿਆਦ, ਮਸਾਲ, ਮਹਲ, ਮੁਰਗੀ, ਕਿਆਮਤ, ਖੁਦਾਇ, ਬਿ ਗੁਲੋਲ, 


9 


ਆਦਿ । 
ਕਵੀ ਨੇ ਕਈ ਸੌਦਰ ਸਮਾਸ ਵੀ ਵਰਤੇ ਹਨ ਜਿਵੇ ਗਜਪਤਿ, 


ਕਿਰਪਾ ਸਿੰਧ, ਦਯਾਸਿੰਧ ਕਰੁਣਾਨਿਧਾਨ, ਦਯਾਸਾਗਰ, ਸੁਖ ਸਾਗਰ ਆਦਿ । 

ਦਿਵੇ“ ਕਵੀ ਨੇ ਕਈ ਸ਼ਬਦਾਂ ਦੀ ਵਰਤੋਂ ਬੜੋ-ਕਲਾਤਮਕ ਢੌਗ ਨਾਲ ਕੀਤੀ ਹੈ ` 
ਜਿਵੇ' ਸੁਰਜ ਲਈ ਰਵੀ, ਦਿਨਪਤਿ ਤਮਅਰਿ, ਦਿਨਕਰ, ਚੈਦਰਮਾ ਲਈ ਨਿਸਪਤਿ, 
ਸ੍ਰਜਮਲ ਲਈ ਰਵਿਮਲ, ਪ੍ਰਿੱਥੀ ਚੰਦ ਲਈ ਪ੍ਰਿਥੀ ਸਸਿ ਆਦਿ । ਸਿੰਘ ਲਈ ਕੇਹਰ ਜਾਂ 
ਨਾਹਰ ਆਦਿ । 

ਕਵੀ ਨੇ ਸ਼ਬਦ ਜੋੜਾਂ ਦੀ ਇਕਸਾਰਤਾ ਵਲ ਧਿਆਨ ਨਹੀ” 'ਦਿੰਤਾ । ਹੋ ਸਕਦਾ ਹੈ 
ਇਹ ਉਕਾਈਆਂ ਉਤਾਰਾ ਕਰਨ ਵਾਲਿਆਂ ਦੀਆਂ ਹੋਣ ਇਕ ਸ਼ਬਦ ਕਈਂ ਰੂਪਾਂ ਵਿਚ 
ਲਿਖਿਆ ਹੈ ਜਿਵੇ ਪਰਕਰਮਾ, _ਪਰਿਕ੍ਰਮਾ, ਪਰਕਰਮਾ, _ਪ੍ਰੀਵਾਰ, ਪਰਵਾਰ, _ਪਰਿਵਾਰ£ 
ਦਮੌਦਰੀ-ਦਮੌਦੀ, ਨਿਸ, ਨਿਸਿ, ਸਿਧ, ਸਿਧਿ, ਕੌ ਕੰ ਕਉ, ਅਸਵ, ਅਸਰ, ਬਿਪ ਬਿਪਰ£ 
ਬਿਪ੍ਰ, ਦਿਜ, ਦਿਵਜ਼, ਦ੍ਰਿਜ ਦੀਯੋ, ਦੀਓ, ਕਯਂ, ਕੀਯੋ,ਆਦਿ। 
____ ਇਸ ਗ੍ਰੰਥ ਦੀ ਭਾਸ਼ਾ ਬ੍ਰਜਭਾਸ਼ਾ ਦੇ ਰੋਗ ਰੂਪ ਵਾਲੀ ਹੁੰਦੀ ਹੋਈ ਵੀ ` ਪੰਜਾਬੀ ਦੇ 
ਬਹੁਤ ਨੇੜੇ ਦੀ ਭਾਸ਼ਾ ਹੈ ਤੇ ਇਸ ਭਾਸ਼ਾ ਨੂੰ ਜੇਕਰ ਮਧਕਾਲੀਨ ਪੰਜਾਬੀ ਜਾਂ ਉਤਰ ਭਾਰਤ 


(ਦੀ 


34 ਗੁਰ ਬਿਲਾਸ ਪਾਤਸ਼ਾਹੀ ੬ 


ਦੀ ਰਾਸ਼ਟਰੀ ਭਾਸ਼ਾ ਆਖ ਲਿਆ ਜਾਵੇ ਤਾਂ ਗਲਤ ਨਹੀ” ਹੋਵੇਗਾ 
ਸੈਪਾਦਨ ਵਿਧੀ 
ਉ ਪੌਥੀ 


- ਗੁਰਬਿਲਾਸ ਪਾਤਸ਼ਾਹੀ ਛੋਵੀ" ਦਾ ਸੈਪਾਦਨ ਕਰਨ ਲਈ ਸਰਦਾਰ ਹਰਚੈਂਦ ਸਿੰਘ, 
ਸਨਾਮ ਪਾਂਸ ਸੁਰਖਿਅਤ ਗ੍ਰੰਥ ਨੂੰ ਆਧਾਰ ਪੌਥੀ ਬਣਾਇਆ ਹੈ। ਇਹ ਸੁੰਦਰ 
ਹੱਥ ਲਿਖਤ ਹੈ ਜਿਸ ਦੇ 390 ਪਤਰੇ ਹਨ । ਇਸ ਦਾ ਆਕਾਂਰ 132” ? 8ਤੂੰ" ਹੈ। 
ਇਸ ਦੇ ਹਾਸ਼ੀਏ ਵਿੱਚ ਕਈ ਥਾਂਈ ਸੁਧਾਈ ਕੀਤੀ ਗਈ ਹੈ । ਹੜਤਾਲ ਫੋਰ ਕੇ ਵੀ ਕਈ 
ਸ਼ਬਦ ਸ਼ੁਧ ਕਰਕੇ ਲਿਖੇ ਗਏ ਹਨ । ਇਸ ਦਾ ਉਤਾਰਾ 1832 ਈਸਵੀ ਵਿੱਚ ਕੀਤਾ 


ਗਿਆ ਹੈ । 
ਅ ਪੋਥੀ 


ਇਹ ਪੌਥੀ ਡਾ. ਰਾਮ ਸਿੰਘ, ਭੌਗਪੁਰ ਪਾਸ ਸੁਰਖਿਅਤ ਹੈ । ਇਸ ਵਿਚ 410 
ਪੈਨੇ ਹਨ ਤੇ ਆਕਾਰ 10” # 7੨” ਹੈ । ਹਾਸ਼ੀਆਂ ਰੋਗੀਨ ਲਾਈਨਾਂ ਵਾਲਾ ਹੈ । ਇਸ 
ਦੀ ਸੁਧਾਈ ਹੜਤਾਲ ਫੋਰ ਕੇ ਕੀਤੀ ਗਈ ਹੈ। ਇਸ ਦਾ ਉਤਾਰਾ ਕਰਨ ਨਾਂਲ ਗੁਰੂ 


ਹਰਿ ਗੋਬਿੰਦ ਜੀ ਦਾ ਸ਼ਰਧਾਲੂ ਭਾਈ ਕਿਰਪਾਲ ਸਿੰਘ ਹੈ। ਇਸ ਦਾ ਪਾਠ ਕਾਫੀ ਸ਼੍ਧ 
ਹੈ। ਕਈ ਥਾਈ" ਲਿਖਾਰੀ ਪਾਸੋ” ਸ਼ਬਦ ਲਿਖਣੇ ਰਹਿ ਗਏ ਹਨ। ਇਹ ਪੌਥੀ 


ਅੰਮ੍ਰਿਤਸਰ ਵਿਖੇ 1848 ਈਸਵੀ ਵਿਚ ਲਿਖੀ ਗਈ ਹੈ । 
ਏ ਪੋਥੀ 

ਇਹ ਪੌਥੀ ਸਰਦਾਰ ਦਲਬੀਰ ਸਿੰਘ, ਮੁਹਾਲੀ ਪਾਸ ਸੁਰਖਿਅਤ ਹੈ । ਇਸ ਦਾ 
ਆਕਾਰ 10”% 8” ਹੈ। ਇਸ ਦੇ 512 ਪਤਰੇ ਹਨ । ਹਾਸ਼ੀਆ ਰੌਗੀਨ ਲਾਈਨਦਾਰ 
ਹੈ। ਕਈ ਥਾਵਾਂ ਤੇ ਹੜਤਾਲ ਫੈਰਕੇ ਸੁਧਾਈ ਕੀਤੀ ਗਈ ਹੈ । ਹਾਸ਼ੀਏ ਵਿੱਚ ਅਖੇ 
ਸ਼ਬਦਾਂ ਦੇ ਪਰਿਯਾਸ ਲਿਖੇ ਹੋਏ ਹਨ । ਇਸ ਦਾ ਉਤਾਰਾ ਕਰਨ ਵਾਲਾ ਆਨੰਦਪੁਰ 
ਸਾਹਿਬ ਦਾ ਕੋਈ ਭਾਈ ਚੇਤ ਸਿੰਘ ਹੈ ਜਿਸ ਨੇ ਕਥਾ ਵਾਰਤਾ ਕਰਨ ਲਈ ਇਹ ਪੰਥੀ 
ਤਿਆਰ ਕੀਤੀ ਜਾਪਦੀ ਹੈ । ਲਿਖਣ ਦਾ ਕੋਈ ਸੈਨ ਸੈਮਤ ਨਹੀ” ਹੈ ਪਰ ਅੱਖਰਾਂ ਦੀ 
ਬਨਾਵਟ ਤੋ ਇਹ ਲਗਭਗ 150 ਸਾਲ ਪੁਰਾਣੀ ਜਾਪਦੀ ਹੈ । 

ਉਪਰੋਕਤ ਤਿੰਨਾਂ ਪੋਥੀਆਂ ਨੂੰ ਆਧਾਰ ਬਣਾਕੇ ਪ੍ਰਮਾਣਿਕ ਮਤਨ ਤਿਆਰ ਕਰਨ 
ਦਾ ਯਤਨ ਕੀਤਾ ਗਿਆ ਹੈ । 

ਪੁਰਾਤਨ ਨੂੰ ਮੁੱਖ ਰਖਦਿਆਂ (6) ਪੋਥੀ ਨੂੰ ਆਧਾਰ ਪੌਥੀ ਮੌਨਿਆ ਹੈ । ਇਸ ਦੇ 
ਪਾਠ ਦਾ ਮਿਲਾਨ ` ਦੂਸ਼ਰੀਆਂ ਪੱਥੀਆਂ ਨਾਲ ਕੀਤਾ ਹੈ । ਜੋ ਪਾਠ ਭੇਦ ਹਨ, ਉਹਨਾਂ ਨੂੰ 
ਫੱਟਨੌਟਾਂ ਵਿੱਚ ਦੇ ਦਿੱਤਾ ਹੈ । ਜੌ ਸ਼ਬਦ ਜਾਂ ਪੰਗਤੀਆਂ (6) ਪੌਥੀ ਵਿਚ ਲਿਖਣੌ` ਰਹਿ 
ਗਈਆਂ ਉਹਨਾਂ ਨੂੰ ਦੂਸਰੀਆਂ ਕੱ ਵਿੱਚੋ ਮੁਲ ਪਾਠ ਵਿੱਚ ਬੌ੍‌ਕਟਾਂ ( ) ਵਿੱਚ 
ਲਿਖਕੇ ਸ਼ਾਮਿਲ ਕਰ ਲਿਆ ਗਿਆ ?ੈ। ਸ਼ਬਦ ਜੌੜਾਂ ਦੇ ਫਰਕ ਨਹੀ ਲਿਖੇ ਗਏ ਜਿਵੇ” 
ਦਮੌਦਰੀ-ਦਮੌਦੀ ਕੌ, ਕਉ, ਕਯੋ, ਕਿਯੋ, ਕਿਉ ਪਰ ਜਿਥੇ ਸ਼ਬਦ ਰੂਪ ਵਖਰੇ ਹਨ ਉਹ 
ਦਿਤੇ ਗਏ ਹਨ ਜਿਵੇ ਅਵਤਾਰ ਔਤਾਰ, ਅਉਤਾਰ ਜਾਂ ਪ੍ਰਕਰਮਾ, ਪ੍ਰਕਮਾ, ਪ੍ਰਕ੍ਰਿਮਾ ਆਦਿ । 


ਵਿਸਤ੍ਰਿਤ ਪਰਿਚਯ 35 


ਲਿਖਾਰੀ ਨੋ ਕਈ ਥਾਂਵਾਂ ਤੇ ਛੌਦ ਸੈਖਿਆ ਗਲਤ ਲਿਖ ਦਿਤੀ ਸੀ, ਉੱਸ ਨੂੰ ਠੀਕ ਕਰਕੇ 
ਲਿਖ ਦਿਤਾ ਗਿਆ ਹੈ । ਹੌਰ ਕਿਸੇ ਪ੍ਰਕਾਰ ਦਾ ਕੋਈ ਪਰਿਵਰਤਨ ਨਹੀ” ਕੀਤਾ ਗਿਆ । 
ਮੁਲ ਪੌਥੀ ਵਿਚ ਅਧਿਆਵਾਂ ਦੇ ਅਰੰਭ ਵਿਚ ਅਧਿਆਇ ਸੈਖਿਆ ਨਹੀਂ ਲਿਖੀ ਹੋਈ ਸੀ, 
ਉਹ ਲਿਖ ਦਿਤੀ ਹੈ ਤਾਂ ਕਿ ਪਤਾ ਲਗ ਸਕੇ ਕਿਹੜਾ ਅਧਿਆਇ ਚਲ ਰਿਹਾ ਹੈ । 
8-ਦਸ਼ਮੋਸ਼ ਨਗਰ, ਗੁਰਮੁਖ ਸਿੰਘ 
ਪੁਲੀਸ ਲਾਈਨ ਰੋਡ, ਪਟਿਆਲਾ । 


੧੬ 


ਅਧਿਆਇ ਪਹਿਲਾ 


੧ 
੧ਓ ਸਤਿਗੁਰ ਪ੍ਰਸਾਦਿ 

ਸ੍ਰ ਭਗਉਤੀ ਜੀ ਸਹਾਇ । ਸ੍ਰੀ ਅਕਾਲ ਜੀ ਸਹਾਇ । ਅਬ ਗੁਰ ਬਿਲਾਸ ਲਿਖਯਤੇ ॥ 
ਦੋਹਰਾ 

ਨਮਸਕਾਰ ਸੀ ਗੁਰੂ ਕੌ ਬੈਦੇ ਬਾਰੰਬਾਰ । 

ਜਾਕੀ ਕਿ੍‌ਪਾ ਕਟਾਖ ਤੇ ਉਤਰੇ ਸਾਗਰ ਪਾਰ । 

ਛਪੈ ਛੋਦ 

ਪ੍ਰਿਥਮ ਬੋਦੌ ਪਾਰਬ੍ਰਹਮ ਗੁਰੂ ਨਾਨਕ ਸੁਖ ਸਾਗਰ । 

ਦੌਸਮ ਗੁਰੂ' ਕੇ ਚਰਨ ਕਮਲ ਬੈਦੋ ਗੁਣ ਆਗਰ 1 

ਬਹੁਰ ਬੋਦ ਸਬ ਸੋਤ ਨਿਤ ਅਉਤਾਰ ਧਾਰਿ ਹਰਿ । 

ਅਖਰ ਦਾਤਾ ਗੁਰ ਗਿਰਾ ਪਗ ਪਰਉ ਜੌਰ ਕਰ । 

ਇਹਿ£ ਦਾਨ ਦੀਜੈ ਪ੍ਰਭੂ ਹਰਿ ਗੋਬਿੰਦ ਗੁਰ ਜਸ ਕਰਨਿ । 

ਬਿੰਮਲ ਬਧ ਦੇਹੁ ਕ੍ਰਿਪਾ ਕਰ ਪਰਿਉ ਦਾਸ ਕਾਵਿ ਤਵਿ ਸਰਠਿ!ਂ॥॥ 1॥ 

ਹਰਿ ਗੌਵਿਦ ਗੁਰ ਰੂਪ ਕਥੇਂ ਕਵਿ ਪਾਰ ਨ ਪਾਵਨ । 

ਸੰਦਰ ਚਰਿਤ ਅਪਾਰ ਸਦਾ ਜਿਹ ਮੋਤ ਧਿਆਵਨ ।। 

ਮਮ$ ਬੁਧ ਬਲ ਕਛੁ ਨਾਹਿ ਕਹੋਂ ਕੈਸੇ ਤਿਹ ਪਾਉ । 

ਅਹਿਨਿਸ ਇਛਾ ਰਹਿਤ ਸਦਾ ਇਨ ਕਾ ਜਸ ਗਾਉ ।। 

ਬਿਮਲ ਬਧ ਦੀਜੈ ਪ੍ਰਭੂ ਦਾਸ ਜਾਨ ਕਰਣਾ$ ਧਰੋ ਤੇ 

ਬਾਂਰ ਬਾਰ ਬੰਦ ਗੁਰ ਜਿਹ ਪ੍ਰਸਾਦਿ ਗੁਰ ਜਸ ਕਰੋ ॥ 2 ॥ 

ਰ੍ ਦੌਹਰਾ .-. 

ਗੁਣਾਗਣ ਗਿਆਤਾ ਨਹੀ” ਨਹਿ ਕਛੁ ਬੁਧ ਉਦਾਰ । 

ਪਰਮ ਸਿੰਧ ਗੁਰ ਜਸ ਭਰਾ ਕੈਸ ਉਤਰੋ'? ਪਾਰ ॥ 3 । 

ਜਗਤ ਨਾਥ ਪ੍ਰਸਿਧ ਏਹ ਸਰਨਿ ਪਰੋ ਕੀ ਲਾਜ । 

ਦਾਸ ਜਾਨ ਰਛਾ ਕਰੇ ਗੁਰੂ ਗਰੀਬ ਨਿਵਾਜ । 4 ॥ 


ਜਗਿ ਨ 
॥ਅ, ਪੋਥ) ਕਲਗੀਧਰ “ ਪੌਥੀ ਇਹੈ $ਅ ਪੋਥ) ਚਰਨ “ਦ ਪੋਥੀ ਹਮਰੇ 'ਅ ਪੌਥੀ ਰਛਯਾ “ਏ ਪੰਥ) ਪਨਵਰ੍ਰੰ 


%0ਆਂ 'ਇ ਖੁਹਿਲਾ ਰ 37 


ਸਵੈਯਾ _ 
ਸ੍ਰੀ ਗੁਰੂ ਨਾਨਕ ਕੀ ਉਪਮਾ ਸਮ ਸਿੰਧ ਕੌਉ_ ਕਵਿ' ਪਾਰ ਨਾ ਪਾਵੇ । 
ਨੋਤ ਹੀ ਨੇਤ ਸੁ ਬੇਦ ਰਟੈ ਸਦ ਸਿੰਧ ਸਭੀ ਜਿਨ ਕੇ ਬਲਿ ਜਾਵੈ । 
ਹਉ ਸੁ ਆਜਾਂਨ ਮਹਾਂ ਮਤਿਹੀਨ ਛੁ ਗੁਣ ਕੀ ਕਵਿ ਪਾਰ ਨਾ' ਪਾਵੈ । 
ਤਾਂਤੇ ਹਉ ਚਰਨ ਨੰਮੌ ਗ੍ਰੰਰ ਕੇ ਗੁਰ ਨਾਨਕ ਜੀ ਸਦ ਰੰਛ ਕਰਾਵੈ ॥ 5 ।। 
ਸੰ) ਗੁਰੂ ਐਗਦ ਰੂਪ ਮੁਰਾਰਿ ਕਥਾ ਸੁ ਅਪਾਰ ਕਹਾ ਲੌ! ਸੁਨਾਉ । 
ਅਮਰ ਗੁਰੁ ਪ੍ਰਕਾਸ ਹਰੀ ਜਗੁ ਸਿੰਧ ਸਮਾਨ ਕਥਾ ਕਬ ਗਾਉ” ॥ 
ਦਾਸ ਸੁ ਰਾਮ ਗੁਰੂ ਅਭਿਰਾਮ ਸੁ ਪੂਰਨ ਕਾਂਮ ਕਹਾਂ ਜਸੁ ਪਾਉ । 
ਤਾਂ ਤੇ ਹਉ ਚਰਨ ਨਮੌ ਗੁਰੂ ਕੇ ਅਵਿਲੰਬਤ ਹਰ ਗੁਰ ਕਾ ਜਸ ਸ ਧਿਆਊਂ । [16 ॥ 
ਦੋਹਰਾ 
ਸ) ਗੁਰ ਅਰਜੁਨ ਦੇਵ ਕੇ ਸੁੰਦਰ ਚੀਰਤੇ ਅਪਾਰ । 
ਕਛੁ ਭਾਖੋ'£ ਜੋਈ ਕਚੇ ਮਨੀ ਸਿੰਘ ਸੁਖ ਕਾਰ ॥ 7 1 
ਕਬਿੱਤ 
ਗਰ ਕੇ ਪ੍ਰਸਾਦਿ ਬੁਧ ਹੌਤ ਹੈ ਪ੍ਰਗਾਸ ਜਬ, 
ਤਿਮਰ ਔਰਯਾਨ ਗੌਰ ਕਿਪਾ ਤੇ ਬਿਨਾਸ ਹੈ । 
ਗੁਰ ਕੇ ਪ੍ਰਸਾਦਿ ਪ੍ਰੌਮ ਪ੍ਰੀਤ ਹੈ ਅੰਧਿਕ ਬਢੇ, 
ਗਰ ਕੀ ਕ੍ਰਿਪਾ ਤੇ ਰਿਦ ਗਿਆਨ ਕੌਨਿਵਾਸ ਹੈ । 
ਐਸੋ ਸ਼ ਗੋਵਿੰਦ ਹਰਿ ਗੁਰ ਸਦਾ” ਫੁਖ ਹਰ, 
ਇਨੈ ਜਸ ਕਹਉ ਦਿਨ ਰੈਨ ਹੀਂ-ਹੁਲਾਸ ਹੈ । 
ਗੁਰੂ ਹਰਿਰਾਇ ਜਸੁ ਮੌਹਿ ਤੇ ਨ ਕਹਿਓ ਜਾਇ, 
ਸਦਾ ਸੀਲਵੰਤ ਜਸੁ ਜਗੁ ਮਾਹਿ ਪ੍ਰਕਾਸ ਹੈ$ ॥ 8 ।। 
ਦੋਹਚਾ 
ਸੀ ਹਰਿ ਕ੍ਰਿਸਨ ਅਪਾਰ ਕਥ ਬਾਲ ਗੁਰੂ ਸੁਖ ਖਾਨ । 
ਬਚਨ ਰਾਖ ਤਨ ਪਰ ਹਰਿਓ ਬਾਬਾ ਸਬਦ ਬਖਾਨ । ੭ ॥ 
ਛਪੇ 
ਗੁਰੁ ਤੇਗ ਬਹਾਦਰ ਕੇ ਚਰਿਤ ਦੀਨਨਿ ਸੁਖਦਾਇਕ । 
ਮਮ ਪਪੀਲਕਾ ਤਛ ਸਿੰਧ ਕੌ ਕਬ ਹਮ ਲਾਇਕ 1 
ਦਸਮ ਗੁਰੂ ਸੁਤ ਜਾਸ ਨਾਮ ਗੌਬਿਦ ਮਿ੍‌ਗਾਦਿ ਪਤਿ । 
ਦੇਗ ਤੇਗ ਕੌ ਧਨੀ ਕੀਨ ਸਭ ਤੁਰਕ” ਜਾਸ ਹੱਤਿ । 
ਚਾਰੋ ਬਰਨ ਮਿਲਾਇ ਕਰ ਏਕ ਰੂਪ ਜਿਨ ਕਰ ਦੀਏ । 
ਬਾਰ ਬਾਰ ਬੈਦਉ ਸਦਾ ਚਰਨ ਕਮਲ ਤਿਹ ਧਰ ਹੀਏ ॥ 10 1 


8੪ ਪੋਬ ਜਨ, ਅ ਪੋਥੀ ਨਰ “ਅ ਪੋਥੀ ਲਗ ?ਅ ਪੋਥ) ਗਾਉ “ਦੁ ਪੋਥੀ ਆਖੋ” ਅ ਤੇ ਦ, ਪੌਬੀ ਲੂੰ 
ਹਰਿਗੋਬਿੰਦ “ਅ ਪੋਥੀ ਪਰਗ'ਸ “ਦ ਪੋਥੀ ਮੋਹ “ਏ ਪੰਥੀ ਮੁਗਲ ਰ੍ 


48 ਗਰ ਬਿਲਾਸ ਪਾਤਸ਼ਾਹ ੬ 


ਰ ਦੋਹਰਾ 
ਪ੍ਰਿਥਮ ਸਿਮਰ ਸੀ ਚੰਡਕਾ ਵਰਦਾਤੀ ਸੁਖਦਾਨਿ । 
ਮਗਲ ਕਰਨ ਕਿਲਵਿਖ ਹਰਨ ਸਭ ਸੋਤਨਿ ਕੇ ਪ੍ਰਾਨ॥ 11 ॥ 
ਹਰਿ ਗੋਵਿੰਦ ਗੁਰ ਜਸੁ ਕਹਉ ਮੋ ਮਨ ਬਢਿਓ” ਉਮਾਹ । 
ਸਤਿਗੁਰ ਆਪ ਪੂਰਨ ਕਰਹਿ ਮੌਰ ਚਿਤ ਕੀ ਚਾਹ ॥ 12 ।। 
ਮਨੀ ਸਿੰਘ ਬਰਨਿਨ ਕਰੀ ਜੌਸ ਕਥਾ ਸੁਖਮਾਨ ।। 
ਸੋ ਪ੍ਰਸੋਗ ਬਰਨਨ ਕਰਉ ਸੁਨੌ ਸੈਤ ਧਰਿ£ ਧਿਆਨ ।। 13 ।1 
ਰ _ ਚੌਪਈ 
ਗੁਰ ਨਾਨਕ ਅਸਥਾਨ ਉਂਦਾਰੈ । ਨਾਨਕਸਰ ਚਿਰ ਨਾਮ ਅਪਾਰੇਂ । 
ਜੋਉ ਜਾਇ ਤਹਿ ਮਜਨ ਕਰੈ । ਕਲੁਖ ਨਸਾਇ ਮੁਕਤਿ ਹ੍ਰੇ ਪਰੋ । 14 ॥ 
ਤਹਿ ਵਾਸੀ ਭਗਤਿ ਸਿੰਘ ਪਛਾਨ । ਮਨੀ ਸਿੰਘ ਕਾ ਸੇਵਕ ਜਾਨ ॥ 
ਅਹਿ ਨਿਸ ਸਦ! ਗੁਰ ਕਾ ਜਸ ਗਾਵੈ । ਔਰ ਬਾਤ ਤਿਹ ਚੀਤ” ਨਾ ਭਾਵੈ ।। 15 । 
ਦੇਕ ਸਮੋ ਮਨੀ ਸਿੰਘ ਉਦਾਰ । ਨਾਨਕਸਰ ਕੇ ਅਏ ਦੀਦਾਰ ॥ 
ਸ਼ਗਤਿ ਸਾਥਿ ਘਨੀ ਤਿਹ! ਆਈ । ਪਦ ਪੰਕਜ ਗੁਰ ਕੋਰ ਲੁਭਾਈ ॥ 16 ॥ 
ਭਾਂਤਿ ਭਾਂਤਿ ਚੌਕੀ ਸਿਖ ਕਰੈ” । ਗੁਰ ਨਾਨਕ ਜਸ ਮੁਖ ਤੇ ਰਰੋ । 
ਰਾਗੀ ਮੁੱਖ ਤੇ ਰਾਗ? ਉਚਾਰੇ । ਭਾਈ ਵਾਰ ਪੜਹਿ ਹਿਤ ਧਾਰੇ॥ 17 ॥ 
ਰ ਦੋਹਰਾ 
ਤਿਸੀ ਸਮੇ ਮਨੀ ਸਿੰਘ ਜੀ ਬੈਠੇ ਆਨੌਦ ਪਾਇ । 
ਭਗਤ ਸਿੰਘ ਸੌਭਤਿ ਨਿਕਟ ਚਰਨ ਕਮਲ ਮਨੁ ਲਾਇ ॥ 18 ॥ 
ਤਬ ਦਿਵਾਨ ਸੁੰਦਰ ਲਗੋ ਮਨੋ ਦੇਵ ਤਨ ਧਾਰ । 
ਪਉੜੀ ਭਾਈ ਵਾਰ ਕੀ ਰਾਗੀ ਮੁਖਹੁ ਉਚਾਰ ॥ 19 ॥ 
ਚੌਪਈ 
ਪੰਜ ਪਿਆਲੇ ਪੰਜ ਪੀਰਾਰੀ । ਛਠਮ ਪੀਰ ਬੈਠਾ ਗੁਰ ਭਾਰੀ । 
ਅਰਜਨ ਕਾਇਆ ਪਲਟਿ ਧਰਾਂਈ । ਮੂਰਤਿ ਹਰਿ ਗੋਬਿਦ ਬਨਾਈ ॥ 20 ॥ 
ਚਲੀ ਪੀੜ੍ਹੀ ਸੋਢ ਬੋਸਾਰੀ । ਰੂਪ ਦਿਖਾਵਨ ਵਾਰੋਂ ਵਾਰੀ । 
ਦਲ ਭਜੈਨ ਗੁਰ ਸੂਰ ਅਪਾਰਾ । ਬਡ ਜੋਧਾ” ਗੁਰ ਪਰ ਉਪਕਾਤਾ । 
ਐਸ ਬਚਨ ਜਬ ਰਾਗੀ ਕਹੇ । ਭਗਤਿ ਸਿੰਘ ਮਨ ਚਿਤਾ ਲਹੇਂ । 
ਹਾਥ ਜੋਰ ਅੰਚਰ” ਗਰਿ ਡਾਰਾ । ਮਨੀ ਸਿੰਘ ਕੇ ਅਗਰ ਊਚਾਰਾ । 21 ॥ 
ਹੈ ਪ੍ਰਭ ਦੀਨਾ ਨਾਥ ਸਹਾਈ । ਮਮ ਮੇਨ ਚਿੰਤਾ ਅਧਿਕ ਬਸਾਈ । 
ਪਾਂਚ ਗੁਰੁ ਸੁਧ ਸ਼ਾਂਤ ਰਹਾਏ । ਛਠਮ ਗੁਰ ਕਿਮ? ਜੁਧ ਕਰਾਏ ॥ 22 । 


____-੮------------ 
ਮ ਧ੩॥ ਉਮਗਿਓ £ਦ ਪੋਥੀ ਲਾਇ $ ਤੋਂ ਏ ਪੌਥੀ ਸਾਸ ਸ੍ਰਾਸ 5% ਪਥੀ ਮਨਹਿ _£ਟ-ਪੌਥੀ ਤਿਨ 
64 ਪ੍ਰੌਥੀ ਬਾਣ] “ਅ ਤੋਂ ਏ ਪੁਥੀ ਬੀਰ $ਅ ਪੋਥੀ ਪਲ੍ਹ ਪੋਥੀ ਕਤ 


ਅਧਿਐਇ ਪਹਿਲਾਂ ਹਉ 


ਦੋਹਰਾ 
ਨਿਜ ਮੁੱਖ ਅਸ” ਗੁਰਦਾਸ ਕਹਿਓ ਛਠਮ ਗੁਰੂ ਬਲਕਾਰ । 
ਬਡ ਜੌਧਾ ਉਪਕਾਰ ਕਰ ਮ੍ਰਰਤਿ ਅਪਰ ਅਪਾਰ ।। 23 11 
ਅਸ ਸੌਸਾ ਮੌ ਮਨ ਭਯੋ ਹੇ ਗੁਰ ਹਰੋਂ ਕ੍ਰਿਪਾਲ । 
ਝਾਹਿ ਤਾਹਿ ਕਰ ਗਿਰ” ਪਰਾਂ ਰਛਾ ਕਰੋ ਬਿਸਾਲ । 24 ॥ 
ਚੌਪਈ ਰ 
ਮਨੀ ਸਿੰਘ ਮਨਿ ਆਨੰਦ ਪਾਯੋ । ਰ੍ਰੇ ਪਰਸੈਨ ਅਸ ਬਚਨ ਅਲਾਯਂ । 
ਉਠਹ ਉਠਰ ਹੋ ਪਰਉਪਕਾਰੀ । ਯਾਦ ਕਰਾਈ ਕਥਾ ਅਪਾਰੀ ॥ 25 ॥ 
ਕਪੰਟ ਤੇਮਾਰ ਸਭੀ ਮੋਹਿ? ਜਾਨਾ । ਸੁਨੇ ਚਹੋਂ” ਸਤਿਗੁਰ ਗੁਣ ਨਾਨਾ । 
ਸਨ ਅਬ ਤੌ ਸਉ“ ਕਥਾ ਉਚਾਰੋ? । ਤੁਮਰੇ ਚਿਤ ਕੌ ਭਰਮ ਨਿਵਾਰ” ॥ 26 1੧ 
ਸੀ ਗੋਬਿੰਦ ਮਿਿਗੋਸ ਕ੍ਰਿਪਾਲਾ । ਕਥਾ ਸੁਨਾਈ ਅਨਿਕ ਬਿਸਾਲਾਂ । 
ਦਯਾ ਸਿੰਘ ਜੀ ਸੁਨ ਸੁ ਪ੍ਰੰਮਾ । ਇਕ ਚਿਤ ਦਿੜ੍ਹ ਆਸਨ ਨਿਤਨੋਮਾ ॥ 27 । 
ਤਿਨੈ ਕਿਿਪਾ ਕਰਿ ਮੌਹਿ ਸੁਨਾਈ । ਕਥਾ ਗੁਰ ਕੀ ਅਤਿ ਸੁਖਦਾਈ । 
ਅਬ ਕਰਹ ਸੌ ਕਥਾ ਉਚਾਰਾ । ਭਗਤਿ ਸਿੰਘ ਸੁਨੀਏ ਨਿਰਧਾਰਾ ॥ 28 1 
ਦੋਹਰਾ ਰ 
ਗਰ ਨਾਨਕ ਅੰਗਦ ਗੋਰਾ ਅਮਰਦਾਸ ਗੁਣਵੇਤ । 
ਚਾਮਦਾਸ ਪੂਰਨ ਪੁਰਖ ਜਾਂਕੀ ਕਥ! ਬਿਅੰਤ । 29 । 
ਤੀਨ ਪੁਤਰ ਤਿਨ ਤੇ ਭਏ ਪ੍ਰਿਥੀਆ8 ਬਡੋ ਬਖਾਨ । 
ਮਹਾਂਦੇਵ ਅਰਜ਼ਨ ਗੁਰੂ ਕਥਾ ਜਾਂਹਿ ਸੁਖ ਖਾਨ ॥ 30 1 
ਚੌਪਈ 
ਭਗਤਿ ਸਿੰਘ ਤਬ ਬਿਨੱਤਿ ਉਚਾਰੀ । ਹੇ ਗੁਰ ਇਹੁ ਇਛਾ ਮਮ ਭਾਰੀ । 
ਹਰਿ ਗਬਿਦ ਕਾ ਜਨਮ ਸੋ ਕਹੋਂ । ਬਰੁਰ ਬਾਲ ਲੀਲਾ ਸੁਖ ਲਹ । 31 ੧ 
ਬਹੁਰ ਕਹੋ ਕਸ! ਜੁਧ ਕਰਾਯੋ । ਪਰਉਪਕਾਰ ਕੀਨ ਜਸ ਪਾਯੋ । 
ਅਸ ਕਹਿ ਭਯੋ ਖਮੰਸ਼ ਮਨੀਖਾ । ਮਨੀ ਸਿੰਘ ਬੋਲੋ ਅਸ ਦੀਖਾ ।। 32 ॥ 
ਗੁਰ ਅਰਜਨ ਗੁਣ ਕਛਕ ਉਚਾਰਹੁ । ਬਰੁਰੇ ਹਰਿਗੋਬਿੰਦ ਗਥ ਧਾਰਉ । 
ਐਸ ਕਹਿ ਅੰਤਰ ਧਿਆਨ ਸੁ ਭਏ । ਗੁਰ ਕੌਤਕਾਂ£ ਸਿਮਰਨ ਸਭ ਕਏ । 33 ॥ 
_ ਦੋਹਰਾ 
ਗੰਦ ਗਦ ਹਰੇ ਮੁਖ ਕਮਲ ਤੇ ਐਸੇ ਕੀਨ ਉਚਾਰ 1 
ਭਗਤਿ ਸਿੰਘ ਸਨਮੁਖ ਸੁਨਹੋ ਇਕ ਚਿਤ ਆਸਨ ਧਾਰ 1 34 ।੧ 
ਰਾਮਦਾਸ ਪੂਰਨ ਪੁਰਖ ਸਮਾ ਅੰਤ ਨਿਜ ਜਾਨਿ । 
ਨਿਜ ਗੁਰਿਆਈ ਤਬ ਦਈ ਅਰਜਨ ਗੁਰੂ ਪਛਾਨਿ । 35 ॥। 


#ਦ ਪੋਥੀ ਸ੧5 2“ ਪੌਥੀ ਚਰਨਿ _“ਅ ਪੰਥੀ ਹਮ ' ਪੋਥੀ ਤੁਮਹਿ _'ਅ ਪੋਥੀ ਸੁਨਾਊ “ਅ ਪੌਬੀ 


ਗਦ'ਉ 


72 ਪ੍ਰਥ) ਗੁਰ “ਅ ਪੋਥੀ ਪ੍ਰਿਥੀ ਚੰਦ “ਦ ਪੰਥੀ ਕਿਮ _'$5ਅ ਤੋ ਏ ਪੌਥੀ ਕੌ ਚਰਿਤ 


40 ਗੁਰ ਬਿਲਾਸ ਪਾਤਸ਼ਾਹੀ ੬ 


ਰ ਚੌਪਈ 
ਗੁਰ ਅਰਜਨ ਗੁਰਿਆਈ ਪਾਏ । ਕਿਤਕ ਦਿਵਸ ਇਹ ਭਾਂਤਿ ਬੀਤਾਏ । 
ਰਾਮਦਾਸ ਗੁਰ ਨਿਜ ਪਦ ਪਾਯੋ । ਸ੍ਰੀ ਅਰਜਨ ਤਬ ਗੁਰੂ ਕਹਾਂਯੋ । 36 ।। 
ਦੇਸ ਦੇਸ ਕੀ ਸੰਗਤਿ ਆਵੈ.। ਭਾਂਤਿ ਭਾਂਤਿ ਕੇ ਦ੍ਬ ਚੜਾਵੋ । 
ਗੁਰ ਅਰਜਨ ਕੀ ਕਥਾ ਅਪਾਰਾ । ਬਢੋ ਗ੍ਰੰਥ ਜੇ ਕਹਉ ਬਿਥਾਰਾ' ॥ 37 ॥ 
ਪਿਛਲੇ ਚਰਿਤ ਸੁ ਕਛਕ ਉਚਾਰਉ । ਜਾਸ ਲਾਗੁ ਗੁਰ ਜਨਮ ਸੁਧਾਰਉ । 
ਗੁਰ ਅਰਜਨ ਪੁਰਨ ਗੁਰ ਭਏ । ਦੁਖ ਕਲੇਸ ਸੰਗਤਿ ਕੇ ਗਏ । 38 ।। 
ਕਿਤਕ ਕਾਲ ਇਹ ਭਾਂਤਿ ਬਿਤਾਯੋ । ਵੈਰ ਭਾਵ ਕਾ ਸਮਾਂ ਜੁ ਆਯੋ । 
ਟੈਸਾਖੀ ਮੈਲਾ ਸਭਿ ਪਾਈ । ਦਰ ਦੂਰ” ਕੀ ਸੈਗਤਿ ਆਈ ॥ 39 । 
ਦਹਰਾ 
ਭਾਂਤਿ ਭਾਂਤਿ ਪੁਜਾ ਚੜੀ ਅਨਗਨ ਦਰਬ ਅਪਾਰ । 
ਗੁਰ ਸਨਮੁਖ ਸਿਖ ਆਇਓ ਤੇਵਰ ਏਕ ਸੂ ਧਾਰ ॥ 40 ॥ 
ਮਨ ਮਾਂਨਕ ਸੰਦਰ ਖਚੇ ਕੀਮਤ ਜਾਹਿ ਬਿਅੰਤ । 
ਸੋ ਆਗੇ ਗੁਰ ਕੇ ਧਰਿਓ ਬਿਨੈ ਕੀਨ ਅਤਿਅੰਤ ॥ 41 ॥ 
ਚੌਪਈ 
ਹੈ ਗੁਰ ਧਾਰਿ ਪ੍ਰੀਤ ਮਨ£$ ਮਾਹੀ । ਇਹੁ ਤੇਵਰ ਆਨਿਓ ਤੁਮਿ ਪਾਹੀ । 
ਇਸ ਕੋ ਨਿਜਿ ਮਹਲੀ ਪਹੁੰਚਯੋ । ਇਛਾ ਪੁਰਣ ਹਮਰੀ ਕਯੋ ॥ 42 ॥ 
ਸਤਿਗੁਰ ਮਨ ਨਵਨੀਤ ਸਮਾਨਾ । ਤਰੋਤ ਦਵਤ ਦੁਖ ਦਾਸ ਦਿਖਾਨਾਂ । 
ਤਾਂਹਿ ਇਛ ਸੋ ਐੱਸ ਅਲਾਯੋ । ਸੇ ਤੇਵਰ ਨਿਜ ਮਹਿਲ ਘਲਾਯੌ” ॥ 43 । 
ਮਾਤ ਗੋਗ ਦਿਖ ਆਨੰਦ ਕੀਨੋ । ਖੁਸ਼ੀ ਤਿਹ ਸਿਖ ਕਉ ਦੀਨ ।। 
ਕਬ ਕਬ ਓਢਤ ਬਸਤ ਅਪਾਰਾ । ਦੇਵਾਂਗਨ ਮੌ ਹਰ ਦੁਖ ਧਾਰਾ ॥ 44 । 
ਕਿਤਕ ਮਾਸ ਜਬ ਬੀਤਤ ਭਏ । ਪਾਵਸ ਰੁਤ ਆਈ ਸੁਖ ਦਏ । 
ਨਿਤ ਨਵੀਨੀ ਬਰਖਾ ਹੌਵੈ । ਗੋ ਦੀਨਨ ਕੇ ਸੌਕਟਿ ਖੋਵੈ । 45 ॥ 
ਦੋਹਰਾ 
ਮਾਤ ਗੈਗ ਵੀਚਾਰਿਓ ਬਸਤ ਸੁ ਬਹੁਤ ਸੈਲਾਂਭ । 
ਇਨ ਕੌ ਧੂਪ ਲਗਾਇ ਕੈ ਬਹੁਰੋ ਲੀਜੋ ਸਾਂਭ । 46 । 
ਦਾਸਨਿ ਧੂਪ ਨਿਹਾਰ ਕੈ ਬਸਤ ਸੁ ਦੀਨ ਡਸਾਇ । 
ਇਦਾਨੀ ਦਿਖ ਝਲਕ ਕਉ ਮੌਹੀ ਸੁਧ ਨਹਿ” ਕਾਇ ॥ 474 
੮੮ 
1ਮੋਥੀ ਵਿਸਥਾਰਾ _ਅ ਤੋਂ ਏ ਪੋਥੀ ਦੇਸ ਦੋਸ _$ਅ ਪੌਥੀ ਮੌਲ _£ਅ ਤੋਂ ਏ ਪੋਥੀ ਸਮੂਖ 'ਏ ਪੋਥੀ 
ਰਿਦ _%ਅ ਪੌਥੀ ਭਿਜਾਇਓ “ਅਤੇ ਦ ਪੱਥੀ ਰਹ) ਨ ਰ 


ਅਧਿਆਇ ਪਹਿਲ' 41 


੍ ਚੌਪਈ 
'ਪ੍ਿਥੀਏ ਕੀ ਦਾਰਾ ਸੁਭ ਚਾਰ । ਤਾਹ ਸਮੋ" ਚਿਤ ਆਨੰਦ ਧਾਰ । 
ਕਿਸੀ ਕਾਰਜ ਮੰਦਰ ਪੈ ਚੜੀ । ਬਸਤ ਅਪਾਰ ਦੇਖ ਚਿਤ" ਸੜ) ।। 48 ।। 
ਦੇਖ ਝਲਕ ਬਸਤਨਿ ਕੀ ਨੌਨਨਿ । ਭਈ ਬਿਸੁਧ ਮੁਖ ਆਵ ਨ ਬੈਨਨਿ । 
ਸਾਰੋ ਦਿਵਸ ਬਿਮਨ ਹੀ ਰਹੀ । ਪਫੀ ਰੈਨ ਪ੍ਰਿਥੀਏ ਸਿਉ ਕਹੀਂ ॥ 49 ।। 
ਹੈ ਪਤਿ ਜੇ ਪਿਤ ਸੇਵ ਕਮਾਵਤਿ । ਤਉ ਗ੍ਰਰਿਆਈ ਤ੍ਰਮਂ ਘਰਿ ਆਵਤਿ । 
ਐਸੇ ਤੇਵਰ ਦਰਬ ਅਪਾਰਾ । ਮਮ ਗਿਹ ਆਵਤਿ ਚਿੰਤ ਨ ਧਾਰਾਂ ।। 50 । 
ਔਰ ਅਚਰਜ ਤੌਰ ਗ੍ਰਿਹ ਮਾਂਹੀ । ਬਜੁਰਗ ਛੀਨ ਖੁਰਦ ਗੁਰਆਈ । 
ਕਰਮੇਂ ਜੀ ਅਸ ਭਾਖ ਬਿਹਾਲਾ । ਸਸ ਪ੍ਰਿਥੀਆ ਤਬ ਭਯੋ ਕ੍ਿਪਾਲਾ ॥ 21 ॥ 
ਦੋਹਰਾ 
ਕਿਉ” ਚਿੰਤਾ ਮਨ ਮੈਂ ਧਰੀ ਸਭੀ ਬਸਤ ਹੈ ਤੌਰ । 
ਤਿਹ ਗਿਹ ਸੁਤ ਪ੍ਰਗਟਿਓ ਨਹੀ" ਸੁਤ ਪ੍ਰਗਟੇ ਗ੍ਰਿਹ ਮੇਰ 1 22 ।। 
ਸਤ ਬਿਨ ਦਰਬ ਸੁ ਨਿਫਲ ਹੈ ਅਰਜਨ ਗੁਰ ਪਹਿਚਾਨ । 
ਜਬ ਅਰਜਨ ਪਿਆਨਾ ਕਰੈ ਸਭੈ ਵਸਤ ਨਿਜ ਮਾਨ ॥ 53 ॥ 
ਚੌਪਈ 
ਮਸ ਬਚਨ ਕਰਾ! ਧੀਰਜ ਦੀਨੋ । ਹੋਹੁ ਸੁਚੇਤ ਚਿੰਤ ਨਹ ਕੀਨੇ । 
ਮਾਤ ਗੈਗ ਕੀ ਦਾਸੀ ਨਈ । ਪ੍ਰਿਥੀਏ ਗ੍ਰਿਹ ਆਵਤ ਸੋ ਭਈ । 
ਇਹ ਸੰਬਾਦ ਤਿਨ ਸਵਨੀ" ਸੁਨਿਓ । ਕਰ ਚਿਤਾ ਤਿਨ ਮਾਥਾ ਧੁਨਿਓ । 
ਕਰਮੋ ਜੀ£ ਪ੍ਰਿਥੀਏ ਕੀ ਬਾਤ । ਆਇ ਗੈਗ ਕੌ ਕਹੇ ਬਿਖਯਾਤ ॥ 25 ॥ 
ਮਾਤ ਗੈਗ ਮਨ ਐਸੇ ਆਈ । ਸੀ ਗੁਰ ਪਹਿ ਹਮ ਬਿਨਤ ਕਰਾਈ । 
ਸੀ ਗੁਰ ਅਰਜਨ ਗ੍ਰਿਹ ਜਬ ਆਏ । ਮਾਤ ਗੌਗ ਮਨ ਆਨੰਦ ਪਾਏ ।। 56 1 
ਜਮਾਂ ਪਾਇ ਸਭ ਬਾਤ ਪ੍ਰਕਾਸ਼ੀ” । ਜੌ ਸ੍ਨਿ ਆਈ ਅਪਨੀ ਦਾਸੀ । 
ਹੇ ਪ੍ਰਭ ਜੇ ਨਹੀ" ਪੁਤ੍ਰ ਹਮਾਰੇ ! ਤਉ ਐਸੇ ਵਹੁ ਬਚਨ ਉਚਾਰੇ ।! 57 ॥ 
ਰ ਦ ਹਰਾ 
ਐਸੀ ਕਿਪਾ ਕਰਹੁ ਪ੍ਰਭ ਪੁਤ ਧਾਮ ਜਾਹਿ ਹੋਇ । 
ਹਮ ਅਨੌੰਦ ਮਨ ਮਹਿ ਧਰਹਿ ਹਾਸੀ ਕਰੌ ਨ ਕੋਇ।। 58 ।1 
ਅਤਿ ਕ੍੍‌ਿਪਾਲ ਸੀ ਗੁਰ ਭਏ ਸ੍ਰੀ ਮੁਖ ਕੀਨ ਪ੍ਰਕਾਸ਼ । 
ਸੀ ਗੁਰ ਬੀੜ ਸੁ ਜਾਰੁ ਤੁਮ ਸਾਹਿਬ! ਬੁਢੇ ਪਾਸ 1 23 ॥ 
ਚੌਪਈ 
ਵਹ ਸੁਤ ਇਛ' ਪ੍ਰੀ ਕਰੈ । ਮਨੀ ਸਿੰਘ ਜਬ ਅਸ ਬਚ ਰਰੌ । 
ਭਗਤਿ ਸਿੰਘ ਤਬ ਬਿਨਤ ਉਚਾਰੀ । ਹੇ ਪ੍ਰਭ ਹਰੇ ਸੋਸ ਮਮਾਂ! ਭਾਰੀ ॥ 60 ॥ 
॥ਅ ਪੋਥੀ ਰਿਦ ਏ ਪੌਥੀ ਮਨ “ਅ ਤੋਂ ਏ ਪੋਥੀ ਤੋਹਿ $ਅ ਤੋਂ ਏ ਪੌਥੀ ਕਹਿ “ਅ ਪੋਥੰ! ਕਾਨਨ “ਅ ਤੇ ਏ ਪੰਥ 
ਅਰੁ $ਅ ਪੌਥੀ ਸਤਿਗ੍ਰਰੂ “ਅ ਤੇ ਏ ਖੌਥੀ ਪਰਗਾਸੀ 8% ਪ੍ਰੌਥੰ ਜਉ $ਅ ਤੇ ਏ ਖੌਥੀ ਬ'ਬੋ '£ਅ ਪੰਥੀ ਮਹਿ 


42 ਗੁਰ ਬਿਲ!ਸ ਪਾਤਸ਼ਾਹੀ ੬ 


ਰਾਜ ਦੇਸ ਸਭ ਤਰਕ ਧਰਾਵੈ । ਸਤਿਗੁਰ ਬੀੜ ਕੈਸ ਬਿਧ ਧਾਵੈ । 
ਜਿਹ ਠਾਂ ਮਾਤਾ ਜਾਵਨ ਕਹਿਓ । ਸਾਹਿਬ ਬੁਢਾ ਕਿਹ ਠਾਂ ਰਹਿਓ ।। 61 ।! 
ਇਹ ਸੌਸਾ ਮੌਰਾ ਪਰਿਹਰੋਂ । ਅਗਯ ਜਾਨ ਮਨ ਕ੍ਰੋਧ ਨ ਕਰੋਂ । 
ਮਨੀ ਸਿੰਘ ਤਬ ਭਏ ਪ੍ਰਸੈਨਾ । ਸ੍ਰੀ ਮੁਖ ਕਹਿਓ ਤਿਸੈ ਧੋਨ ਧੰਨਾ ॥ 62 ॥ 
ਯਾ ਕੀ ਕਥਾ ਬਹੁਤ ਵਿਸਥਾਰਾ । ਕਹਉ' ਸੋਕੌਚ ਸੁਨੋ ਨਿਰਧਾਰਾ । 
ਏਕ ਸਮੇ ਅਕਬਰ ਬਾਦਸ਼ਾਹ' । ਚਿਤੌੜ ਗੜ੍ਹ ਕੀਨੀ ਚਿਤ ਚਾਹ । 63 ॥ 
ਦਹਰਾ 
ਅਨਗਨ ਸੈਨਾ ਸਾਥ ਲੰ ਸੇ ਧਾਯੋ ਤਿਹ ਓਰੁ । 
ਮੋਰਚੇ ਤਿਹ ਲਾਵਤ ਭੈਯੋ ਕੀਨ ਜੁਧ ਬਹੁ ਘੋਰ 1 64 ॥ 
ਕਛੁ ਉਪਾਵ ਚਾਲੋਂ ਨਹੀ” ਸੈਨਾ ਬਹੁ ਹਤਿ ਪਾਇ । 
ਬਰਖ ਏਕਦਸ ਜੁਧ ਕਰਾ ਅਤਿਸੇ ਨਿਜ ਬਲੁ ਲਾਇ ॥ 65 ।। 
ਚੌਪਈ 
ਬਾਰ ਬਾਰ ਸੁ ਪੀਰ ਮਨਾਵੈ । ਸੁਖ ਸਰੀਨੀ ਨਿਤ ਵੰਡਾਵੇ | 
ਗੜ ਚਿਤੰੜ ਸੁ ਫਤੇ ਨ ਭਯੋ । ਬਰਖ ਏਕ ਇਵ ਹੀ ਬਿਤ” ਗਯੋ । 
ਦੂਸਰ ਬਰਖ ਮੁਹਿੰਮ ਨਿਹਾਰੀ । ਅਕਬਰ ਨਿਜ ਮਨ ਚਿੰਤਾ ਧਾਰੀ । 
ਜੋ ਉਪਾਵ ਕੋਉ ਹਮਹਿ ਬਤਾਵੈ । ਮਨ ਬਾਂਛਤ ਧਨ ਹਮ ਤੇ ਪਾਵੈ । 67 1 
ਸਤਿਗੁਰ ਸਿਖ ਏਕ ਤਹਿ ਨੌਕਰ । ਸਨਮੁਖ ਹੁਇ ਜੋਰੇ ਦੋਉ ਕਰ । 
ਤੁਮ ਮੁਰੀਦ ਜਿਸ ਗ੍ਰਿਹ ਕੇ ਆਦਿ । ਸੌ ਗੁਰੂ ਨਾਨਕ ਰੂਪ ਅਨਾਦਿ । 68 ॥ 
ਤਾਂਹਿ ਚਰਨ ਤਮ ਜਬੈ ਮਨਾਵਉ । ਸੀ ਗੁਰ! ਕ੍ਰਿਪਾ ਫਤੇਂ ਗੜ੍ਹ ਪਾਵਉ । 
ਤਬ ਅਕਬਰ ਗਰ ਐਚਰ ਡਾਰਿਓ । ਗੁਰੂ ਸਿਖ ਸਉਂ ਅਸ ਬੈਨ ਉਚਾਰਿਓ 10 69 ।੧ 
ਦੋਹਰਾ 
ਸ੍ਰੀ ਗੁਰੂ ਅਬ ਕਹਾ ਠਾਂ ਰਹੇਂ ਮੋ ਸੋ' ਕਰੋ ਉਚਾਰ । 
ਗੁਰ ਸਿਖ ਤਬ ਐਸੇ ਕਹਿਓ ਸੁਨੋ ਸ਼ਾਹ ਨਿਰਧਾਰ 1 70 ॥ 
ਸੀ ਗੁਰ ਨਾਨਕ ਤਖਤ ਪਰ ਅਮਰਦਾਸ ਗੁਰ ਜਾਨ । 
ਗੌਬਿੰਦਵਾਲ! ਨਿਸ ਦਿਨ ਰਹੇ” ਤਹਿ ਭੋਟ ਸੁਖ ਮਾਨ।। 71 ॥ 
ਚੌਪਈ 
ਬਾਦਸ਼ਾਹ ਤਬ ਬਿਨਤੀ ਕੀਨੀ । ਅਤਿ ਘਿਘਿਆਨੋ ਹੋਇ ਅਧੀਨ । 
ਬਹਤ ਭੋਟਿ ਦੇ ਸੌ ਸਿਖ ਤੌਰਿਓ । ਭਾਂਤਿ ਭਾਂਤਿ ਕਰ ਬਿਨੈ ਨਿਹਰਿਓ ॥ 72 ॥ 
ਕਛੁਕ ਦਾਸ ਨਿਜ ਸੰਗ ਤਿਹ ਦੀਨੋ । ਗੁਰ ਸਿਖ ਤਬੈ ਪਿਆਨਾ ਕੀਨੋ । 
ਕਿਤਕ ਦਿਵਸ ਮਹਿ ਪਹੁੰਚਿਓ ਤਹਾਂ । ਸੀ ਗੁਰ ਗੋਬਿੰਦਵਾਲ ਥੇ ਜਹਾਂ । 73 । 





੪ ਤੋਂ ਏ ਪੋਥੀ ਪਾਤਸ਼ਾਹ “ਅ ਪੌਥੀ ਸੰਗਿ “£ ਪੌਥੀ ਲਖ $ਅ ਪੌਥੀ ਸਤਿਗ੍ਰਰ _“£ ਪੌਥੀ ਗੌਇੰ ਦਵਾਲ 


ਅਧਿਆਇ ਪਹਿਲਾ 43 


ਅਮਰਦਾਸ ਸ੍ਰੀ ਗੁਰ ਕਰਤਾਰਾ । ਬਾਵਲੀ ਬੈਠ ਕਢਾਵਤਿ ਕਾਰਾ । 
ਅਤਿ ਪ੍ਰਸੰਨ ਚਿਤਿ ਬੈਠ ਅਨੰਦ । ਮਾਨੋ ਚੜਿਓ ਦੂਜ ਕੇ ਚੋਦ । 74 ॥ 
ਸੋ ਸਿਖ ਆਇ ਚਰਨ ਗੁਰ ਪਰਾਂ । ਭੇਂਟਿ ਧਾਰਿ ਮਨ ਆਨੰਦ ਭਰਾ । 
ਔਤਰਜਾਮੀ ਗੁਰੂ ਉਚਾਰਾ । ਚਿਰ ਸਉ" ਆਇਓ ਹੈ ਸਿਖ ਪਿਆਰਾ । 75 । 
___ ਦੋਹਰਾ 

ਤਬ ਸਿਖ ਅਸ ਬਿਨਤੀ ਕਰੀ ਹੈ ਪ੍ਰਭ ਦੀਨਾ ਨਾਥ । 
ਅਕਬਰ ਪਹਿ ਨੌਕਰੀ” ਕਰੋ” ਦੀਨ ਭੇਟ ਮਮ ਹਾਥ ॥ 76 ॥ 
ਅਕਬਰ ਅਸ ਬਿਨਤੀ ਕਰੀ ਹੇ ਪ੍ਰਭ ਕਰੌ ਸਹਾਇ ।| 
ਚਰਨ ਕਮਲ ਸਿਖ ਅਬ ਭਇਓ ਮਮ ਗੜ ਫਤੇ ਕਰਾਇ ॥ 77। 

ਰ ਚੌਪਈ ਰ 
ਜੈਸੇ ਗਜ ਕੀ ਕਰੀ ਸਹਾਇ । ਦੌਪਤੀ ਲਾਜ ਰਖੀ ਬਿਰਦਾਇ । 
ਤੈਸੇ ਦਇਆ ਦਾਸ ਪਰ ਕਰੋ । ਗੜ ਚਿਤੰੜ ਕੌ ਤੌੜ ਸੁ ਧਰੋ।। 78 ॥ 
ਅਸ ਬਿਨਤੀ ਅਕਬਰ ਨੇ ਕੀਨੀ । ਮਹਾਰਾਜ ਅਤਿ ਹੋਇ ਅਧੀਨੀ । 
ਸੀ ਮੁਖ ਭਾਖੇ ਬਚਨ ਰਸਾਲ । ਸ੍ਰਨੋ ਸਿਖ ਤੁਮ ਭਯੋ ਨਿਹਾਲ ॥ 79 ॥ 
ਪਰਉਪਕਾਰ ਜਿਹ ਰਿਦੈ ਬਸਾਵੈ । ਜੀਵਨ ਮੁਕਤਿ ਸੋ ਜੁਗ ਜਸੁ ਪਾਵੈ । 
ਜਿਹ ਛਿਨ ਬਾਵਲੀ ਕੜ ਤੁਟਿ" ਜਾਈ । ਤਿਹ ਛਿਨ ਸ਼ਾਹ ਫਤੇ ਗੜ ਪਾਈ ।। 80 ॥ 
ਇਹ ਸੁਨ ਸਿਖ ਮਨ ਹਰਖ ਧਰਾਨਾ । ਚਰਨ ਬੋਦ ਗੁਰ ਕੀਨ ਪਿਆਨਾ । 
ਦਾਸ ਸਾਥਿ ਤਿਨਿ ਕਹਿ ਸਮਝਾਈ । ਰਹਉ” ਇਹਾਂ ਸੋ ਸਮਾਂ ਲਿਖਾਈ ।। 81 । 

ਦਹਰਾ 
ਲੈ ਆਗਿਆ£ ਸੀ ਗੁਰੂ” ਤੇ ਕੀਨੌ ਸਿਖ ਪਿਆਨ । 
ਚਲਤ ਪੈਥ ਕਛੁ ਸਮ ਨਹੀ ਸ੍ਰੀ ਗੁਰੂ ਰਿਦੇ ਧਿਆਨ ॥ 82 ॥ 
ਕਿਤਕ ਦਿਵਸ ਮੈ ਪਹੁੰਚਿਓ ਅਕਬਰ ਕੇ ਨਿਕਟਾਰ । 
ਸਭ ਬਿਤੰਤ ਤਿਸਕੋ ਕਹਾਂ ਜੋ ਭਾਖਯੋ' ਕਰਤਾਰ ।। 83 ॥ 
ਜਬੈ ਬਾਵਲੀ ਕੜ ਤ੍ਰਟੈ ਤਬੈ ਫਤੇ ਗੜ੍ਹ ਜਾਨ । 
ਦਾਸ ਜਹਾਂ ਛਡ ਆਯੋ ਲਿਖੋ ਸਮਾਂ ਮਨ ਮਾਨ ॥ 84 । 
ਝੁਲਨਾ ਛੇਦ 

ਸ਼ਾਹ ਮਨ ਮਾਂਹ ਅਤਿ ਹਰਖ ਹੌਯੋ ਤਹਾਂ ਸੋਗ ਸੋਤਾਪ ਤਿਹ ਸਗਲ ਭਾਂਗੇ । 
ਹੋਇ ਅਧੀਨ ਤਬ ਡਾਰ ਗਰਿ ਅਚਰਾ ਕੀਨ ਤਬ ਬੋਦਨਾ ਪ੍ਰੋਮ ਪਾਗੇ । 
ਆਨ ਹੀ ਜਾਮ ਗਰ ਧਿਆਨ ਹਿਰਦੇ ਰਹਿਤ ਹੋਇ ਸਵਿਧਾਨ ਤਬ ਜੁਧ ਲਾਗੇਂ ।। 
ਜਾਮ ਦਿਨ ਰਹੋ ਤਬ ਲਗੇ ਜੁਧ ਕਰਨ ਕੌ ਰਹੇ ਸਵਿਧਾਨ ਸਭ! ਰੌਨ ਜਾਗੇ।। 85 । 


'ਅ ਪੋਥ] ਕਰਤਾਰ “ਕਾੜ੍ਹ “ਟ ਪੋਥੀ ਚਾਕਰੀ “ਮ ਪੌਥ) ਟਰ ਟ “£ ਪੌਥੀ ਅਆਇਸ % ਪੌਥ] 
ਸਤਿਗ੍ਰ “ਏ ਪੋਥ] ਆਖਯੌ _$ਅ ਪੋਥੀ ਸਗਲ ਰ 


44 ਗੁਤ ਬਿਲਾਸ ਪਾਤਸ਼ਾਹ] ੬ 


_`ਦਹਰਾ 
ਸਾਰੀ ਨਿਸ ਲਰਤੇ ਰਹੇ ਭਯੋ ਜਬੋ ਪ੍ਰਕਾਸ ।। 
ਮਿਟ ਐਧੇਰ ਚਾਂਦਨ ਭਸੋ ਹੂਯੋ ਮਰੀਚ ਨਿਵਾਸ 1 86 ॥ 
ਜਬੈ ਜਾਮ ਦਿਨ ਆਇਓ ਅਕਬਰ ਹਲਾ ਕੀਨ ।। 
_ਛਿਨਕਵਾਰ ਲਾਗੀ ਨਹੀ' ਗੜ ਚਿਤੌੜ ਜਿਤ ਲੀਨ।। 87 । 
੪ ਚੌਪਈ 
_ ਤਬ ਅਕਬਰ ਮਨ ਹਰਖਤ ਭਯੋ । ਬਾਰ ਬਾਰ ਬਦਨ ਗੁਰ ਕ੍ਯੋ । 
ਜਿਹ ਛਿਨ ਬਾਵਲੀ ਕਾ ਕੜ ਤ੍ਰਟਾ । ਸੋ ਛਿਨ ਲਿਖ ਲੈ ਦਾਸ ਪਹੂਟਾ ॥ 88 । 
ਕਿਤਕ ਦਿਵਸ ਮੈ” ਦਾਸ ਸੌ ਆਏ । ਕਾਗਦ ਲਿਖਿਓ ਸੁ ਸਮਾਂ ਦਿਖਾਏ ।। 


ਸਮਝ ਏਕ ਛਿਨ ਹਰਖਤਿ ਭਯੋ । ਅਕਬਰ ਸਾਹ ਦਾਨ ਬਹ ਦਯੋ । 89 ॥ 
ਤਿਹ ਸਿਖ ਕਾ ਬਡ ਮਨਸਬ ਕੀਨੋ । ਗੁਰੂ ਓਰੁ ਤਬ ਪਿਆਨਾ ਕੀਨੇ ।। 


ਬਹੁਤ ਭੇਟਿ ਲੈ ਗੁਰ ਨਿਕਟਾਯੋ । ਚਰਨ ਕਮਲ ਗੁਰ ਕੇਰ ਲਭਾਯੋ । 90 ।। 

ਸੀ ਗੁਰੂ ਆਗੇ ਭੇਂਟ ਸੁਧਰੀ । ਅਚਰ ਡਾਰ ਗਰਿ ਬੇਨਤੀ ਕਰੀ ॥ 

ਹੈ ਸਤਿਗੁਰ ਮੋ ਕੌ ਸਿਖ ਕੀਜੈ । ਕ੍ਰਿਪਾ ਧਾਰ ਚਰਣਾਮਿ੍‌ਤ ਦੀਜੋ ॥ 91 ॥ 
ਦਹਰਾ 


ਅਕਬਰ ਕੀ ਬਿਨਤੀ ਸਨੇ ਸਤਿਗੁਰ ਭਏ ਕ੍੍‌ਪਾਲ਼ ।। 
ਸਿਖ ਤਿਸੀ ਛਿਨ ਕਰ ਲਯੋ ਸਤਿਗੁਰ ਦੀਨ ਦਯਾਲ ॥ ੭= ॥ 


ਅਕਬਰ ਪਨ ਬਿਨਤੀ ਕਰੀ ਤਲਕਾ ਲੋਹੁ ਪ੍ਰਭ ਏਕ ।। 
ਸ ਮਾ ਤਲ ਕੌ ਇਛਾ ਨਹੀ ਸ੍ਰੀ ਗੁਰ ਦਿਆਰ ਅਨੌਕ । ੭3 ।' 
ਚੌਪਈ 

ਅਕਬਰਾਂ ਅਸ ਬਿਨਤ ਉਚਾਰੀ । ਕਛੁ ਗਾਂਵ ਪ੍ਰਭੁ ਲੰਗਰ ਡਾਰੀ ।। 
ਅਮਰਦਾਸ ਗੁਰ ਅਸ ਫੁਰਮਾਯੋ ।। ਤਮਹਿ ਗਾਂਵ ਪਰ ਲੰਗਰ ਆਯੋ । 94 ।। 
ਗੁਰੂ ਨਾਨਕ ਸਦ ਲੌਗਰ ਤਰੈ । ਤਬੈ ਸਾਹ ਪੁਨ ਬਿਨਤਿ ਉਚਰੇ ।। 
ਕਛੂ ਗਾਂਵ ਬੀਬੀ ਕੰ ਦੇਵਉ ।। ਸੌ ਨਹਿ ਬਰਜੌ ਮਮ ਸੁਖ ਲੋਵਉ । 95 । 
ਸਰੀ ਮੁਖ ਸਿਉਗੁਰ ਕੀਨ ਉਚਾਰਾ । ਰਾਮਦਾਸ ਮਾਲਕ ਨਿਰਧਾਰਾ ॥ 
ਤਿਨ ਕਉਂ ਦੇਹੁ ਸਾਹ ਅਸੁ ਚੀਨ ॥ ਚੌਰਾਸੀ ਗਾਂਵ ਗੁਰੂ ਕਉ ਦੀਨੇ । 96 ॥ 
ਰਾਮਦਾਸ ਗੁਰ ਗਾਂਵ ਸੋ ਪਾਏ । ਇਛ” ਸਾਹ ਕੀ ਪ੍ਰ ਕਰਾਏ ॥ 
ਮਧ ਗਾਂਵ ਗੁਰ ਬੀੜ ਰਖਾਯੋਂ । ਗਾਂਵ ਬੀੜ ਬਢੇ ੧ਉਪ!ਯੋ ।[ 97 ॥ 

ਦਹਰ” 
ਸਾਹਿਬ ਬਢਾ ਜੀ ਕਰੇ ਸਭੀ ਗਾਵ ਕੰ ਰਾਜ 
ਬੀੜ ਮਾਂਹਿ ਨਿਸ ਦਿਨ ਰਹੈ ਕਰ ਘਾਹੀ ਕਾ ਸਾਜ। 98 । 


ਸਿ 
/ਬੁ ਪ੍ੌਥੀ ਕਯੋ “ਅਤੇ ਦ ਪੋਥ) "ਚੋ “ਅ ਪੋਥੀ ਪਤਸ਼ਾਹਿ “ਅ ਪੋਥ ਅਬ 6੩ ਮੌਥ) ਮਨਸਾ 


ਅਧਿਆਇ ਪਹਿਲ 45 


ਸਹਿਬ ਬੁਢਾ ਰਾਜ ਕਰ ਭਰਥ ਰਾਮ ਲਘੁ ਜੈਸ । 
ਭਗਤਿ ਸਿੰਘ ਬੰਦਨ ਕਰੀ ਸੁਨੋ ਬਚਨ ਸਭ ਐਸ ॥ 99 ॥ 
`ਚੋਪਈ 

ਮਨੀ ਸਿੰਘ ਪਨ ਕੀਨ ਉਚਾਰਾ । ਆਗੇ ਸੁਨੋ ਕਥਾ ਗੁਰ ਪਿਆਰਾਂ । 
ਗੁਰ ਅਰਜਨ ਬਚ ਮਾਨ ਸਿਧਾਰੀ.। ਮਾਤ ਗੈਗ ਸੂਤ ਇਛ. ਪਿਆਰੀ ।। 100 ॥ 
ਦਾਸੀ ਦਾਸ ਸੈਗ!' ਬਹੁ ਲੀਨੇ-। ਹੈ ਰਥ ਸਾਜ ਪਿਆਨਾ ਕੀਨੇ । 
ਖੀਰ ਖੇਡ ਪ੍ਰਸਾਦਿ ਕਰਾਈ ।` ਬਹੁਤ ਸੁ ਕਾਵਰ ਸੰਗ ਚਲਾਈ ॥ 101 -।। 
ਨਗਰ ਨਾਰ ਅਨਗਨ ਸੈਗ ਧਾਈ । ਪੁਤ੍ਰ ਬਚਨ ਗੁਰ ਕੇਰ ਸੁਨਾਈ । 
ਗਡੀ ਛਕੜੇ ਚਲੇਂ ਅਪਾਰਾ ।' ਉਂਡੀ.ਧੂੜ ਕਛੁ ਨਾਹਿ ਦਿ੍‌ਸ਼ਟਾਰਾ । 102॥ 
ਘੁੰਘਰੂ ਆਚਥ ਸ਼ਬਦ ਸੁਨਾਂਏ । ਬੁਢਾ ਸਾਹਿਬ ਔਸ ਅਲਾਏ । 
ਰਾਮਦਾਸ ਪੁਰੇ ਭਾਜੜ ਕਿਨ” ਪ ਈੀ । -ਸਭੈ ਲੌਕ ਕਿਹ ਓਰ ਸਿਧਾਈ ।। 103 ॥ 

ਰ ਦਹਰਾ | 
ਬੀੜ ਨਿਕਟਿ ਮਾਤਾ ਗਈ ਦੇਖਾ ਬਨ ਤਬ ਔਸ । 
ਜਨ ਅਸ਼ੌਕਿ ਖਾਂਡਵ” ਇਹੈ ਸੋਹਿ ਨੀਲ ਘਨਿ ਜੈਸ ॥ 104 ॥ 
ਬਢੇ ਜੀ ਕਾ ਤੇਜ ਤਬ ਮਾਤਾ ਨੌਨ ਦਿਖਾਇਨ । 
ਅਤਹਿ ਨਿਵੜ ਬਨ ਮੈ" ਫਿਰੇ ਪਸੁ ਜੀਵ ਇਕਠਾਨਿ ॥ 105 ॥ 

ਚੌਪਈ 
ਸੇਬਰ ਨਿੰਬੂ ਖਜੂਰ ਅਪਾਰਾ । ਆਂਬ ਤ੍ਰਤ ਪਲਾਹ ਹਜ਼ਾਰਾਂ । 
ਕਹਿ ਲਉ ਗਨਉ” ਬਨੈ ਪ੍ਰਭਤਾਈ । ਮਾਨਉ' ਬੀੜ ਕਿ ਘੜ ਉਮਡਾਈ ॥ 106 ॥ 
ਮੋਰ ਸਬਦ ਬਹੁ ਭਾਂਤਨਿ ਕਰਹਿ । ਸਿੰਘ" ਮਿ੍‌ਗਿ ਇਕਨੇ ਹੁਇ ਫਿਰਹਿ । 
ਮੋਰ ਮਾਰ ਬੈਠਾ ਇਕ-ਥਾਨਾ । ਅਜਾਂ ਸਿੰਘ ਫਿਰਹੈ! ਲਪਟਾਨਾ 1 107 ॥ 
ਬਢੇ ਸਾਹਿਬ ਤਬ ਪ੍ਰਭਤਾਈ । ਮਾਤਾ ਨਿਜ ਨੈਨਨਿ ਲਖ ਪਾਈ । 
ਮਾਤ ਗੌੈਗ ਪਨ ਗਈ ਸੁ ਤਹਾਂ । ਬੁਢਾ ਸਾਹਿਬ ਇਸਥਿਤ ਜਹਾਂ ॥ 108 ॥ 
ਪ੍ਰਸਾਦਿ ਭੇਟਿ ਧਰ ਬਿਨਤੀ- ਕਰੀ । ਇਛਾ ਕਹਿ ਨਿਜ ਚਰਨਨਿ ਪਰੀ । 
ਸਾਹਿਬ ਬਢੇ ਅਸ ਫੁਰਮਾਈ । ਬਹੁਤ ਲੌਗ ਕਿਉ ਸੰਗ ਲਿਆਈ” ॥ 109 ।। 
ਦੋਹਰਾ 

ਭਾਜੜ ਰੂਪ ਬਨਾਇਕੌ ਕਿਉ ਆਏ ਇਹ ਠਾਂਇ । 
ਹਮ ਸੋਵਕ ਘਾਹੀ ਬਸਉ ਬੀੜ ਰਖਉ ਚਿਤ ਲਾਇ॥ 1101. 
ਪੁਤ ਮਿਤ ਸਭ ਉਨਹੁ ਪੈ ਸਤਿਗੁਰ ਚਰਨ ਮਝਾਰਿ । ਰ 
ਜਾਹਿ ਤਹਾਂ ਪੂਰੀ ਕਰਹਿ ਸਭ ਕੀ ਇਛ ਪੁਰਾਰਿ ॥ (111 ॥ 


£ਅ ਪੋਥੀ ਸਾਥਿ ££ ਪੰਥੀ ਕੌਹਿ “£ ਪੌਥੀ ਬਾਰਿਕ! “ਅਪੌਥੀ ਕਿਹਰ ££ ਪੰਥ) ਅ।ਖਨ €ਦ ਪੌਥ] 
ਫਰਮਾਇਓ - ' ਪੌਥੀ ਲਿਆਇਉ ਰ੍ ਰ੍ ਰ 


46 ਗੁਰ ਬਿਲਾਸ ਪਾਤਸ਼ਾਹੀ ੬ 


ਚਪਾਈ 
ਐਸ ਬਚਨ ਜਬ ਕਰੇ ਪ੍ਰਕਾਸੇ । ਮਾਤਾ ਮਨ ਮਹਿ ਭਈ ਨਿਰਾਸੇ । 
ਸੰਗ ਕੇ ਲੋਕ ਉਦਾਸ ਸੁ ਭਏ । ਸੁਤ ਇਛਾ ਸਭਹਨ ਤਜ ਦਏ ॥ 112 ॥ 
ਮਾਤ ਗੋਗ ਤਬ ਕੀਨ ਪਿਆਨਾ । ਆਂਈ ਤਹਾਂ ਜਹਿ ਕਿਰਪਾ” ਨਿਧਾਨਾ । 
ਆਇ ਬੈਦਨਾਂ ਗੁਰ ਕਉ ਕਰੀ । ਸੀ ਮੁਖ ਸਉ ਗੁਰ ਅਰਜਨ ਰਰੀ ॥ 113 ॥ 
ਕਹੋ ਬਾਤ ਇਛਾ ਮਨ ਪਾਈ”। ਮਾਤ ਗੰਗ ਤਕ ਬਚਨ ਅਲਾਈ । 
ਮਹਾਰਜ ਤੁਮ ਪ੍ਰੰਰੇ ਗਏ । ਸੁਤ ਤੋਂ ਰਹਾ ਸ੍ਰਾਪਹ ਤਿਨ ਦਏ॥ 114 ॥ 
ਸਤ ਨਹੀ” ਦੀਨੋ ਭਾਜੜ ਦਈ । ਸੀ ਗੁਰ ਕਹਾ ਕਿਸ ਬਿਧਿ (ਤਮ) ਗਈ । 
ਮਾਤਾ ਰਥ ਹੈ ਸਗਲ ਬਤਾਏ । ਕ੍ਰਿਪਾ ਸਿੰਧ ਸੁਨ ਬਚਨ ਅਲਾਏ ।। 115 ॥ 
ਦੋਹਰਾ 
ਸੰਤਨਿ ਪੰ ਨਹੀ' ਜਾਈਏ ਕਛੂ ਭਿੰਡ ਨਿਜ ਧਾਰਿ । 
ਸੋਤ ਖੁਸ਼ੀ ਜਿਹ ਮਨ ਧਰ ਸੌ ਅਬ ਸੁਨ ਪ੍ਰਕਾਰਿ । 116 ॥ 
ਪ੍ਰਾਤ ਸਮੇਂ ਇਨਸਾਨ ਕਰ ਗੇਹੂਨ ਖੁਦ ਰਲਾਇ। “ 
ਨਿਜ ਕਰ ਸਉ ਪੀਸਨ ਕਰੋ ਪੁਨਹਿ ਪ੍ਰਸਾਦਿ ਪਕਾਇ”£ ॥ 117 ॥ 
ਚੰਪਈ _ 
ਭਾਂਜੀ ਰੁਪ ਲਵੇ ਸਾਥ । ਦੁਧ ਕੌ ਮਥੋ ਸੁ ਅਪਨੇ ਹਾਥ? । 
ਲਸੀ ਮਖਣ ਮਟਕੀ ਭਰਉ । ਸਭ ਪ੍ਰਸਾਦਿ ਨਿਜ ਸਿਰ ਧਰਉ”।। 118 ॥। 
ਨਾਂਗੇ ਪਾ ਇਨ ਏਕਲ ਜਾਵੋ । ਭਤੇਹਾਰੀ ਵੇਸ ਬਨਾਂਵੋ । 
ਸੁਤ ਇਛਾ ਤਬ ਪੂਰੀ ਹੋਈ । ਯਾ ਮਹਿ ਸੈਸ ਨਹੀ" ਅਬ ਕੋਈ॥ 119 ॥ 
ਮਾਤ ਗੈਗ ਤੈਸੀ ਬਿਧ ਕਈ । ਜੌ ਸਿਖਿਆ ਸਤਿਗੁਰ ਜੀ ਦਈ । 
ਨਾਂਗੇ ਪਾਇ ਗਈ ਪੁਨ ਤਹਾਂ । ਸਾਹਿਬ ਬੁਢਾ ਇਸਥਿਤ ਜਹਾਂ । 120 ॥ 
ਆਗੇ ਬੁਢੇ ਰੁਚਿ ਉਪਜਾਇ । ਖੁਧਿਆ ਬਹੁ ਕਹਿ ਦਾਸ ਸਿਧਾਏ । 
ਮਾਤਾ ਜਾਇ ਚਰਨ ਤਬ ਪਰੀ। ਸੋ ਮਟਕੀ ਤਿਨ ਆਗੇ ਧਰੀ। 121 ॥ 
ਦੋਹਰਾ 
ਸਾਹਿਬ ਬਢੇ ਅਸ ਕਹਾ ਪ੍ਰਿਥਮ ਭੌਜ ਮਮ ਦੇਹ । 
ਮੁਹਿ ਖੁਧਿਆ ਲਾਗੀ ਅਧਿਕ ਪੁਨ ਮਨ ਬਾਂਛਤਿ£ ਲੇਹੁ ॥ 122 ॥ 
ਭਾਜੀ ਮਿਸੀ ਰੋਟੀਆਂ ਮਖਣ ਸਾਥ ਰਲਾਇ । 
ਪੀ ਲਸੀ ਬੁਢਾ ਤਬੈ ਮਨ ਮਹਿ ਅਤਿ ਸੁਖ ਪਾਇ।। 123 ॥ 
_ਚੌਪਈ ਰਾ 
ਸਾਹਿਬ ਬੁਢੇ ਬਚਨ ਅਲਾਯੋ । ਸੁਨਹੁ ਮਾਤ ਤੁਮ ਬਡ ਜਸ ਪਾਯੌ । 
ਐਸ ਸਮੋ ਮਮ ਖੁਧਿਆ ਖੋਈ । ਇਛਾ ਸੁਤ ਤੁਮ.ਪਰਰੀ ਹੋਈ॥ 124 ॥. 
ਚ ਪੁੱਥੀ ਮਯਾ £ਅ ਤੋਂ ਦ ਪੌਥੀ ਇਛ ੫ਜਾਈ। 5ਅ ਪੋਥੀ ਵਿਚੋ “ਅ ਪੰਥੀ ਸਜਾਇ “ਏ ਪੋਬੀ ਨਿਜ 
6% ਪ੍ਰੌਥੀ ਇਛਤਿ 


ਅਧਿਆਏ ਪਹਿਲਾ 47 


ਤੁਮਰੇ ਗ੍ਰਿਹ ਪ੍ਰਗਟੇਗਾ” ਜੋਧਾ । ਜਾਂਕੋ ਬਲ ਗੁਨ ਕਿਨ ਨ ਸੋਧਾਂ । 
ਰੁਪੇ ਛਕੇ ਸੁ ਜੈਸ ਮਰਰੇ । ਤਰਕ ਸੀਸ ਤੌਸੇ ਵਹੁ ਤੌਰੇ । 125 ॥ 
ਹਰਿਗੋਬਿੰਦ ਸੁਭ ਨਾਮ ਕਹਾਵੈ । ਬਹੁ ਮਲੇਛ ਕੌ ਮਾਰ ਗਿਰਾਵੈ” । 
ਮੀਰੀ ਪੀਰੀ ਧਾਰ ਕਿਪਾਲ । ਬੰਠੇਗਾ ਸੁਭ ਤਖਤ ਅਕਾਲ । 126 ॥ 
ਜੋ ਨਰ ਆਇ ਦਰਸ ਤਬ ਪਾਵੈ । ਚਾਰ ਪਦਾਰਥ ਤਿਸ ਕਰ? ਆਵੋ । 
ਕਰੇ ਜੋਗ ਬਹੁ ਨਿਜ ਬਲ ਧਾਰ. ਗੋ ਦੀਨਨਿ“ ਰਛਾ ਹਿਤਿਕਾਰ 1 127। 

ਦੋਹਰਾ 
ਸੋਮਤ ਸੋਰਹਿ ਸੋ ਤਬ ਇਕਵੌਜਾ ਪਰ ਜਾਨ ॥ 
ਅਸੂ ਦਿਨ ਇਕੀਸਵੀ' ਬੁਢੇ ਬਚਨ ਬਖਾਂਨ । 128 ।। 
ਤਿਸੀਂ ਛਿਨੈ ਮਾਤਾ ਉਦਰ ਕੀਨੋ ਪਵਨ ਨਿਵਾਸ ।। 
ਮਾਤਾ ਮਨ ਹਰਖਤਿ ਭਈ ਚਿਤ ਮਹਿ” ਬਢਿਓ ਹੁਲਾਸ ॥ 129 ॥ 

ਚੌਪਈ ਰ 
ਮਨੀ ਸਿੰਘ ਤਬ ਬਚਨ ਉਚਾਰੇ । ਇਹ ਦਿਨ ਜੌ ਆਇ ਬੀੜ ਨਿਹਾਰੇ । 
ਉਸ ਅਸਥਾਨ ਕਾ ਦਰਸ਼ਨ ਕਰੈ । ਸੁਤ ਇਛਾ ਤਿਹ ਪੂਰੀ ਪਰੈ ॥ 130 ॥ 
ਅਸੁ ਦਿਨ ਇਕੀਸਵੀ" ਆਵੈ” । ਜੌ ਇਛੈ ਸੋਈ£ ਬਰ ਪਾਵੇ । 
ਐਂ ਧਨ ਧਾਮ ਕੀ ਕਮੀ ਨ ਕੋਈ । ਉਚ ਨੀਚ ਆਵੈ ਨਰ ਜੋਈ । 
ਬਢੇ ਅਸਥਾਨ ਜੌ ਮੋਲਾ ਲਾਵੈ । ਤਿਸ ਸਿਖ ਪਰ ਗੁਰ ਵਾਰਨੰ ਜਾਵੇ” । 
ਸਭ ਤੇ ਅਧਿਕ ਸ ਥਾਨ ਬਿਰਾਜੈ । ਉਪਮਾ ਅਧਿਕ ਦੇਖ ਦਿਵੇ ਲਾਜ । 132 ॥ 
ਮਾਂਤ ਗੈਗ ਮਨ ਆਨੌਦ ਪਾਈ । ਲੈ ਬਰ ਬੁਢੇ ਤੇ ਸੁ ਸਿਧਾਈ । 
ਚਲਤ ਪੈਥ ਮਨ ਹਰਖ ਅਪਾਰਾ । ਮਨੋ ਨ੍ਿਧਨੀ” ਲਹਿਯੋ ਭੰਡਾਰਾ । 133 ॥ 

ਦਹਰਾ 
ਨਿਜ ਗ੍ਰਿਹਿ ਮਹਿ ਪ੍ਰਾਪਤਿ ਭਈ ਅਤਿ ਚਿਤ ਹਰਖੌ ਲੀਨ । 
ਪਰੀ ਰੋਨ ਸਤਿਗੁਰ ਅਏ ਗੁਰ ਅਰਜਨ ਸੁਖ ਦੀਨ 1 134 ॥ 
ਸਭ ਬਿ੍‌ਤੇਤ ਗੁਰ ਕੇ ਕਹਾ ਮਾਤ ਗੋਗ ਕਰ ਜੌਰ ॥ 
ਸੁਤ ਇਛਾ ਪੁਰਨ ਭਈ ਬਰ ਦੀਨੌ ਤਿਨ ਮੌਰ ॥ 135 ।। 
ਕੰਡਲੀਆ 

ਤਿਹ ਅਵਸਰ ਅਰਜਨ ਗੁਰੂ ਸੁਨ ਮਨ ਭਏ ਕ੍ਰਿਪਾਲ ।। 
ਬਾਦਰ ਬਿਤ ਬਰਖਾ ਕਰੀ ਦੀਨਨਿ ਕੀਓ£ ਨਿਹਾਲ ।1 
ਦੀਨਨਿ ਕੀਓ ਨਿਹਾਲ ਸੀ ਮੁਖ ਬਚਨ ਉਚਾਰੇ ।। 
ਦੇਖਯੋ ਸੰਤ ਪ੍ਰਤਾਪ ਐਸ ਬਿਧ ਦਾਰਿਦ ਟਾਰੋਂ । 


%% ਪੋਥੀ ਪ੍ਰਕਾਸ਼ੋ “ਦ ਪੋਥੀ ਭਗਾਵੰ ਅ ਪੌਥੀ ਗ੍ਰਿਹ “ਅਤੇ ਏ ਪੌਂਥੀ ਬਿਪਰਨ $ਅ ਪੋਥੀ ਸਾਈ 
ਓਝ ਪੋਥੀ ਮਯਾ ਕਰਾਵੈ “ਅ ਪੋਥੀ] ਰੰਕਨ 5ਅ ਪੋਥੀ ਕੀਨ ੍ 


48 ਗੁਰਬਿਲ'ਸ ਪਾਤਸ਼ਾਂਹੀ ੬ 


ਸਮਰਥ ਹੈ ਜਗ ਸੈਤ ਦੁਖ ਸਭ ਜਗ ਕੇ ਹਰਈ ॥ 
ਸੂਕੇ ਹਰੇ ਨਿਹਾਲ ਕਿ੍‌ਪਾ ਕੀ ਨਦਰਿ ਨਿਹਰਈ ॥. 136 ॥ 
ਸਵੇਯਾ 
ਸੁਤ ਲੋਵਨਿ ਤੂੰ ਸੁ ਗਈ ਤਿਨ ਪੈ ਅਤਿ ਨਿਮਿ੍‌ਤ ਹੈ ਮਨ ਬਾਂਛਤਾ ਪਾਯੋ ' 
ਸੀਲ ਸੈਤੌਖ ਧਰੇ ਤਨ ਰਾਜਤ ਸੰਤਨ ਔਤ ਕਿਨੀ ਨਹਿ ਪਾਯੋ । 
ਸੋਸ ਗਨੇਸ ਮਹੇਸ ਜਲੋਸੁਰ ਸੈਤਨ ਸੋਭ ਸਦਾ ਮੁਖ ਗਾਯੇ । 
ਸਾਹਿਬ ਬੁਢਾ ਜੀ ਹੈ ਤਪੁ ਖਾਂਨ ਧਰੇ ਤਨੁ ਗਿਆਨ ਸੀ ਮੁਖ ਗਾਯੋ ॥ 137 _॥ 


ਰ ਦੋਹਰਾ 
ਗੌਗ ਮਾਤ ਅਰਜਨ ਗੁਰੂ ਮਨ ਮਾਹਿ ਭਏ ਪ੍ਰਸੈਨ | 
ਅਤਿ ਅਨੰਦ ਚਿਤ ਪਾਇਓ ਕਹਯੋ ਸੋਤ ਬੈਠ ਧੈਨ॥ 138 ॥ 
ਬਹੁ ਸੁਖ ਸਿਉ ਅਰਜਨ ਗੁਰੂ ਬਸੇ ਆਪਨੇ ਧਾਮ । 
(ਕਿਤਕ“ ਦਿਵਸ ਬੀਤਾਇ ਕੈ ਪੁਨ ਕੀਨੋ ਅਸ ਕਾਮ । 139 
ਚੌਪਈ ਰ 
ਸੀ ਗੁਰ ਅਰਜਨ ਦੇਵ ਸੁਆਮੀ । ਸਗਲ ਘਟਾਂ ਕੇ ਐਤਰਜਾਮੀ । 
ਸਾਹਿਬ ਬਢੇ ਬਚਨ ਬਖਾਂਨੀ । ਭਾਜੜ ਸਤਿ ਕਰਉ ਸੌ ਬਾਂਨੀ॥ 140 । 
ਅਸ ਵਿਚਾਰ ਤਬ ਕੀਨ ਪਿਆਨਾਂ । ਵਡਾਲੀ ਓਰ ਹਰਖ ਧਰ ਨਾਨਾਂ ॥ 
ਨਗਰ ਲੋਕ ਸਭ ਹੀ ਸੈਗ ਲਏ ।। ਰਾਮਦਾਸ ਪੁਰ? ਛਡ ਗੁਰੂ ਸੋਗ ਗਏ ॥ 141।।. 
ਪ੍ਰਿਥੀਆ ਰਹਿਓ ਸ ਸਣ ਪਰਵਾਰਾ੯ । ਵੈਰ ਭਾਵ ਜਿਹ ਗੁਰ ਸਿਉ ਧਾਰਾ । 
ਤਾਂਹਿ ਮੀਤ ਸੁਲਹੀ ਤਬ ਆਯੋ । ਜਹਾਂਗੀਰ ਦਿਲੀ ਸੁ ਪਠਯੋ । 142 ।।' 
ਆਵਤ ਪੰਥ ਅਸ ਚਿਤ ਧਾਰਾ । ਅਰਜਨ ਬਾਂਧ ਨਗਰ ਲੁਟ ਸਾਰਾ । 
ਰਾਮਦਾਸ ਪੁਰਾ ਤਬ ਆਇ ਨਿਹਾਰਾ । ਸੂਨਾ ਪ੍ਰਿਥੀਆ ਮਿਲਿਆ ਪਿਆਰਾ, ॥1431। 
ਦਹਰਾ 
ਜਾ ਪ੍ਰਿਥੀਆ ਆਗੋ ਮਿਲਿਓ ਮੀਤ ਭਾਵ ਚਿਤ ਧਾਰਿ । 
ਤੁਮਰੇ ਡਰ ਅਰਜਨ ਭਜਿਓ ਸੁਨੋ ਮੀਤ ਨਿਰਧਾਰਿ ॥ 144 । 
ਪ੍ਰਿਥੀਏ ਕਉ ਧੀਰਜ ਦੀਓ ਸੁਲਹੀ ਕੀਓ ਪਿਆਂਨ । 
ਜਬ ਆਵੈ ਤਬ ਹੀ ਹਨੋ ਸਤਿ$ ਬਾਤ ਮਮ ਜਾਂਨ । 142 । 
ਚੌਧਦੀ ਰ 
ਸੱਸ ਕਹਿ ਸੁਲਹੀ ਦਿਲੀ ਗਯੋ । ਪ੍ਰਿਥੀਏ ਮਨ ਮਹਿ ਆਨੰਦ ਲਯੋ । 
ਨਗਰ ਲੌਕ ਸਭ ਆਂਨ ਬਸਾਏ । ਗੁਰੂ ਵਡਾਲੀ ਬੀਚ ਰਹਾਏ ।। 146 ॥। 


-£ ਪੁਥ। ਖੋਂਦ “ਅ ਪੌਥੀ ਵਿਛਤ “ਅ ਪੌਥੀ ਕਤੇ “ਅਤੇ ਏ ਪੰਬੀ ਪੂਰਾ 2ਅ.ਪੌਥੀ ਪ੍ਰਿਥੀਆ ਪਾਪੀ 
ਰਹਿਯੋ ਸਪਰਵਾਰਾ _'ਅ ਪੋਥੀ ਸਾਂਚ “£ ਪੌਥੀ ਮਾਹਿ 


ਅਧਿਆਇ ਪਹਿਲ 49 


ਸੁੰਦਰ ਧਾਮ ਰਚੇ ਸੁਖਦਾਈ ॥। ਜਾਕੀ ਪ੍ਰਭਾ ਨ ਬਰਨੀ ਜਾਈ । 
ਗੁਰ ਅਰਜਨ ਗ੍ਰਿਹ ਸੌਹਤ ਐਸੇ । ਕਿਧੌ ਸਵਰਗ ਬੈਕ੍ਰੰਠ ਸੁ ਤੌਸੇ । 147 ॥ 
ਬਰਨ ਸੁਰੇਸ ਮਹੇਸ ਨ ਧਾਮਾਂ । ਰੀਝਤਿ ਦੇਖ ਸਭੀ ਨਰ ਬਾਮਾਂ_। 
ਗੁਰ ਅਰਜਨ ਜੀ ਜਹਾਂ ਬਸਾਏ ॥ ਸੁੰਦਰ ਕ੍ਰਪਾਂ ਸੁ ਤਹਾਂ ਲਗਾਏ ।। 148 ।। 
ਰਚਿਓ ਛਿਹਰਟਾ ਅਤਿ ਸੁਖਦਾਈ । ਤਿਸਕੀ ਮਹਮਾਂ ਅਧਿਕ ਵਧਾਈ” । 
ਸੀ ਮੁਖ ਸਉ ਅਸ ਬਚਨ ਉਦਾਰੇ । ਇਹ ਠਾਂ ਨ੍ਰਾਇ ਸੁ ਸੁਰਗ ਸਿਧਾਰੇ ।। 142 । 
ਦੋਹਰਾ 
ਜੌ ਇਛਾ ਮਨ ਮਹਿ ਧਰਹਿ ਈਹਾਂ ਕਰਿ ਇਸਨਾਨ । 
ਤਤ ਕਾਲ ਫ਼ਲ ਕੌ ਲਹੇਂ ਤਿਸੋ ਨ ਜਮਕੀ ਕਾਨ ॥ 150 ॥ 
ਪੁਤ ਹੇਤ ਨਾਰੀ ਜੋਉ ਮਾਸ ਮਾਸ ਜੋ ਨ੍ਰਾਇ । 
ਏਕ ਬਰਸ ਮਹਿ ਸੁਤ ਲਹੈ ਸੀ ਮੁਖ ਅਸ ਫੁਰਮਾਇ” । 151 ॥ 
ਚੌਪਈ 
ਕਿਪਾ ਸਿੰਧ ਅਸ ਬਚਨ ਅਲਾਏ । ਇਹ ਬਿਧ ਸਉ ਗ੍ਰਿਹ ਮਾਸ ਬਿਤਾਏ । 
ਦਸਮ ਮਾਸ ਜਬ ਆਵਤਿ ਭਯੋ । ਮਾਤ ਗੋਗ ਮਨ ਆਨੌਦ ਲਯੋ ।। 152 । 
ਇਹ ਮੰ" ਕਹਿ ਹਉ ਔਰ ਬਾਤ ਤੁਹਿ । ਅਕਾਲ ਪੁਰਖ ਅਵਤਾਰ ਧਰਿਓ ਜਿਹ । 
ਪਾਪ ਸਕੂਲ ਪਈ ਭੂਮਿ ਵਿਚਾਰੀ । ਦੇਵਨਿਪਤਿ ਪੈ ਰੋਇ ਪੁਕਾਰੀ । 153 । 
ਦੇਵ ਭੁਮਿ ਕਮਲਜੁ“ ਪਹਿ ਗਏ । ਨਿਜ ਦੁਖ ਸਭੈ ਪੁਕਾਰਤ ਭਏ । 
ਮਲੇਛ ਜਗਤ ਬਹੁ ਪਾਪ ਕਮਾਵੈ ।। ਧਰਮ ਅੰਸ ਕਹੁ ਹੌਨ ਨ ਪਾਵੈ ॥ 154 ॥ 
ਕਮਲਜੁ ਕਹਾ ਹਮਤੇ ਨਹੀ ਸਰਈ । ਅਕਾਲਪੁਰਖ ਪਹਿ ਰਲ ਸਭ ਗਈ । 
ਦੁਖ ਭੋਜਨ ਤਿਹ ਨਾਮ ਉਦਾਰਾ । ਸੌ ਰਛਾ ਕਰਹੈ ਕਰਤਾਰਾ । 155 ॥ 
ਦੋਹਰਾ 
ਛੀਰਸਿੰਧ ਜਾਵਤ ਭਏ ਕੀਨੀ. ਬਿਨੋਂ ਅਪਾਰ ।। 
ਮਹਾਂਰਾਜ ਰਛਾ ਕਰੋ ਅਪਨੋ ਬਿਰਦ ਸੋਭਾਰ । 156 ॥ 
ਜਬ ਜਬ ਹਮ ਦੁਖ ਹੌਤ ਹੈ ਤਬ ਤਬ ਕਰੋ ਸਹਾਇ । 
ਬ੍ਹਮਾ ਸਿਵ ਬਿਨਤੀ ਕਰੀ ਹਮਹਿ ਧੰਨ ਦੁਖ ਜਾਇ ॥ 157 ।। 
ਅਕਾਲ ਪੁਰਖੋਂ ਬਾਚ ਦੇਵਨਿ ਪ੍ਰੀਤ 
ਸਵੇਯਾ 
ਸਨਿ ਕੈ ਸਬ ਦੇਵਨਿ ਕੀ ਬਿਨਤੀ? ਤਬ ਮਧ ਅਕਾਸ ਸਰੂਪ ਦਿਖਾਏ ।। 
ਸਰ ਹਜਾਰ ਸਮੰ ਲਸਕੈ ਸੁ ਦਿਸਾ ਤਮ ਦੂਰ ਕਰੋ ਮੁਸਕਾਏ । 


1੪ ਮੁਥੀ ਖੁਹ “% ਤੇ ਏ ਪੌਥੀ ਕਥੀ ਨ ਜਾਈ _ $ਅ ਪੋਥੀ ਸ੍ਰੀ ਗੁਰ ਮੁਖਹ੍੍‌ ਅਲਾਇ 9% ਤੇ ਦ ਪੰਥੀ 


ਬ੍ਹਮ 


$% ਮੁੌਥੀ ਹਮਹਿ _€ਅ ਪੌਥੀ ਬਿਨੀ ਏ ਪੌਥੀ ਬਿਨੰ 


50 ਗੁਰਬਿਲਾਸ ਪਾਤਸ਼ਾਹੀ ੬ 


ਭਜ ਚਾਰ ਗਦਾ ਅਸ ਸੋਗ ਬਿਰਾਜਤ ਪੰਕਜ ਹਾਥ ਸੁ ਸੋਭ ਧਰਾਏ । 
ਤਬ ਬੋਲਤ ਭੇ ਮੁਖ ਪੰਕਜ ਤੇ ਸਭ ਦੇਵ ਕਹੋ ਕਿਹ ਕਾਰਣ ਆਏ ।। 158 ।। 
ਬਹਮੇਵਾਚ 

ਪਦ ਪੰਕਜ ਤੋਹਿ ਨਮੌ' ਪ੍ਰਭ ਜੀ ਕੋਉ ਪਾਵਤਿ ਨਹ ਕਛੁ ਮਰਮ ਤੁਮਾਰਾ । 

ਅਮਰ ਧਰਾ ਮਨ ਦੁਖ ਭਯੋ ਜਗ ਬੈਸ ਮਲੇਛ ਬਢੀ ਸੁ ਅਪਾਰਾ । 

ਪਾਪ ਗੋ ਘਾਤ ਕਰੈ ਸਦਹੀ ਸਭ ਛਤ੍ਨਿ ਕੌ ਨਿਜ ਦੀਨ ਸੁ ਡਾਂਰਾਂ। 

ਪਾਪ ਪ੍ਰਕਾਸ ਭਯੋ ਜਗ ਮਹਿ ਪ੍ਰਭ ਨਾਸ ਮਲੌਛ ਕਰੋਂ ਕਰਤਾਰਾ ॥ 159 ॥ 
ਚੌਪਈ 

ਬ੍ਹਮਾ ਕੀ ਬਿਨਤੀ ਸੁਨ ਪਾਈ । ਕਾਲ? ਪੁਰਖ ਬੋਲੋ ਸੁਖਦਾਈ । 

ਤਹਿ ਹਿਤ ਧਰਉ ਜਨਮ ਜਗੁ ਆਏ । ਤੁਮਰੇ ਸਤ੍ਰ ਦੇਉ [ਸਭ|“ ਖਪਾਏ ॥ 160॥ 

ਮਾਤਾ ਗੈਗਾ ਜਾਚਨ ਕੀਨੋ । ਹੁਇ ਪ੍ਰਸੇਨ ਬੁਢੇ ਵਰ ਦੀਨੋ ॥ 

ਸ਼ੈਤ ਬਚਨ ਸਦ ਅਟਲ ਪਛਾਨੋ । ਚਲੋ ਸੁਮੇਰ ਨ ਬਚਨ ਟਲਾਨੋ । 161 ॥ 

ਸਧਾ ਸਰੋਵਰ ਨਿਕਟਿ ਵਡਾਲੀ । ਧਰਉ ਜਨਮ ਤਿਹ ਠਾਂ ਅਰਿ ਟਾਲੀ । 

ਗੁਰ ਅਰਜਨ ਕੇ ਧਾਂਮ ਮਝਾਰੇ । ਧਰਉ ਰ੍ਰਪ ਤੁਮ ਚਿੰਤ ਨਿਵਾਰੇ । 162 ॥ 

ਅਸ ਕਹਿ ਅੰਤਰ ਧਿਆਨ ਸੁ ਭਏ । ਸਭ ਦੇਵਨਿ ਮਨ ਆਨੰਦ ਲਏ । 

ਕਮਲਜ ਧਰਨੀ ਕੌ ਸਮਝਾਈ । ਨਿਜ ਨਿਜ ਧਾਮ ਗਏ ਸੁਖ ਪਾਈ ।। 163 ॥ 
ਦੋਹਰਾ 

ਇਹ ਬਿਧ ਸੌ ਗਾਥਾ ਪਈ ਸੁਨੋ ਜਨਮ ਕੀ ਬਾਤ । 

ਮਾਤਾ ਗੈਗਾ ਸੁਖ ਭਯੋ ਜਾਨ ਸਮਾਂ ਬਿਖਯਾਤ ।। 164 । 

ਦਸਮ ਮਾਸ ਕੇ ਭੀਤਰੇ ਸੁਭ ਗ੍ਰਹਿ ਅਵਸਰ ਪਾਇ ॥ 

ਚਤ੍ਭੁਜ ਰੂਪ ਪ੍ਰਭੂ ਬੈਠ ਮਾਤਾ [ਕੇ] ਨਿਕਟਾਇ ॥ 165 ॥ ॥ 
ਚੌਪਈ 

ਸੈਮਤ ਸੋਲਹਿ ਸਹਸ ਬਵੈਜਾ । ਹਾੜ ਇਕੀ ਨਿਸ ਆਧੀ ਮੰਝਾ ॥ 

ਪੁਖ ਨਿਛਤ ਸੁਧ ਗ੍ਰਹਿ ਸੁਖਦਾਈ । ਕ੍ਰਿਸਨ ਧਖ ਪ੍ਰਗਟੇ ਪ੍ਰਭ ਆਏ ।। 166 ॥ 

ਮਾਤ ਉਦਰ ਤੇ ਪਵਨ ਨਿਕਸਾਨੀ । ਚਤੁਰ ਭੁਜ ਰੂਪ ਦੇਖ ਹਰਖਾਨੀ ॥ 

ਮੌਰੇ ਉਦਰ ਜਨਮ ਇਨ ਲਯੋ । ਚਤੁਰ ਭੁਜ ਰੂਪ ਕਹੋ ਕਿਮ ਭਯੋ ॥ 167 ॥ 

ਨੀਲ ਕਮਲ ਸਮ ਸੰਦਰ ਦੇਹਾ । ਨੈਨ ਸੁਅਰਨ ਕਜ ਛਬ ਲੋਹਾ ।। 

ਪੀਲੇ ਪਟ ਭਜ ਅੰਗਦ ਧਾਰੀ । ਕੁੰਡਲ ਕਾਨਨ ਸੋਭ ਅਪਾਰੀ ॥ 168 ॥ 

ਗਦ ਗਦ ਮਾਤਾ ਉਸਤਤ” ਕੀਨੀ । ਹੈ ਪ੍ਰਭ ਸਭ ਜਗੂ ਤੋਹਿ ਅਧੀਨੀ । 

ਬ੍ਹਮ ਰਖੀ ਤੁਮ ਧਿਆਨ ਨ ਪਾਏ । ਮੇਰੇ ਉਦਰ ਕਹੋ ਕਿਮ ਆਏ ।। 169 ॥ 


॥ਅ ਪੋਬੀ ਨਮਾਮ _ “£ ਪੋਥੀ ਬਿਪ੍ਰ _?% ਤੇ ਏ ਪੰਥੀ ਅਕਾਲ 9ਅ ਪੋਥੀ ਚੋ __$ਅ ਪੋਥੀ ਵਿਚੋ” 
6 ਧ੍ਰੰਧੀ ਉਪਮਾ ਰ੍ 


ਆਹਧਿਆ।ਇ ਪਹਿਲਾ 


ਦੋਹਰਾ 
ਮਾਤਾ ਕੀ ਬਿਨਤੀ ਸੁਨੀ ਬੋਲੇਂ ਦੀਨਾ ਨਾਥ । 
ਛੀਰ ਸਿੰਧ ਜਾਵਤ ਭਯਉ ਚਤਰਾਨਨਿ ਸੁਰ ਸਾਥ ।! 170 ॥ 
ਬ੍ਹਮਾਂ ਬੀ ਬਿਨਤੀ ਕਰੀ ਬੁਢੇ ਬਚਨ ਜੌ ਕੀਨ । 
ਮਲੋਂਛ ਨਾਸ ਹਿਤ ਬਪੁ ਧਰਯੋ ਇਛ ਪੁਰ ਤੁਮ ਕੀਨ॥ 171 ॥ 
ਚੌਪਈ 
ਇਹ ਮਮ ਰੂਪ ਨਿਹਾਰਯੋਂ ਜੋਈ । ਸੌਤ ਦਰਸ ਫਲੁ ਜਾਨੋਂ ਸੋਈ । 
ਸਭ ਹੀ ਜਗ ਹੈ ਮੌਹਿ ਔਧੀਨਾ । ਮੈ ਸਦ ਰਹਉ ਸਤ ਕੇ ਦੀਨਾ ॥ 172 ॥ 
ਤਬ ਮਾਤਾ ਮੁਖ ਬਚਨ ਉਚਾਰੇ ।। ਹੇ ਪ੍ਰਭ ਸਭ ਕੇ ਪ੍ਰਾਨ ਅਧਾਰੇਂ । 
ਅਪ੍ਰਮਾਨ ਹੈ ਰੂਪ ਤੁਮਾਰਾ । ਨੇਤਿ ਨੋਤਿ ਜਿਹ ਬੋਦ ਉਚਾਰਾ।। 173 ।੧ 
ਇਹਹਿ ਇਛੁ ਹਮ ਪੂਰਨ ਕੀਜੈ । ਭਗਤ ਦਾਨ ਸੈਤਨ ਸੋਗ ਦੀਜੈ । 
ਬਾਲ ਅੰਗ ਕੌਮਲ ਸੁਭ ਕਰੋਂ । ਦੇਖ ਰੂਪ ਮਮ ਅਤਿ ਹਰਖਰੇ ।। 174 । 
ਤਥਾ ਸਤਿ ਕਹਿ ਪ੍ਰਭੁ ਬਚਨ ਅਲਾਇ । ਸੁਨਹੁ ਮਾਤ ਤਮ ਨਿਜ ਮਨ ਲਾਇ । 
ਹਮਰਾ ਤਹ ਸੰਬਾਦ ਹੈ ਜੋਈ । ਪੜੈ ਸੁਣੈ ਯਾਕੌ ਨਰ ਕੋਈ ॥ 175 ॥ 
ਦੋਹਰਾ 
ਸੋ ਨਰ ਪਾਵੈ ਰੁਪ ਮਮ ਯਾਮੈ ਸੋਸਾਂ ਨ ਕੋਇ । 
ਮਰਨ ਸਮ ਤਿਹ ਪਰਖ ਕੌ ਸਿੰਮ੍ਰਿਤ ਹਮਰੀ ਹੋਇ ॥ 176 ॥ 
ਅਸ ਕਹ ਨਿਜ ਮਾਇਆ ਤਜੀ ਮਾਤਾ ਮਤਿ ਭ੍ਰਮ ਲੀਨ । 
ਬਾਲ ਰੂਪ ਹਰੈ ਤਬ ਹਰੀ ਰੁਦਨ ਬਾਲ ਸਮ ਕੀਨ ॥ 177॥ 
ਚੌਪਈ 
ਦੇਖ ਪੁਤੁ ਮਾਤਾ ਹਰਖਾਈ । ਬਾਲ ਸਬਦ ਸੁਨ ਦਾਸੀ ਧਾਈ । 
ਘਰ ਘਰ ਭਯੋ ਕੁਲਾਹਲ ਭਾਰੀ । ਆਵਤ ਮੰਗਲ ਗਾਵਤ ਨਾਰੀ । 178 ॥ 
ਸੀ ਗੁਰ ਅਰਜਨ ਸੁਨਿਓ ਜਬ ਹੀ । ਪੁਤ ਜਨਮ ਸੁਖ ਪਾਯੋ ਤਬੋਹੀ । 
ਦਾਨ ਦੀਓ ਜਿਹ ਵਾਰ ਨ ਪਾਰਾ । ਤਬ ਸੁਮੇਰ ਨਿਜ ਭੌ ਮਨ ਧਾਰਾ । 179॥ 
ਮੌਕਉ ਬਾਟ ਗੁਰੂ ਜਿਨ ਦੋਈ । ਚਲੋਂ ਭਾਜ ਕਿਆ ਜਤਨ ਕਰੋਂਈ । 
ਤਾਂ ਸਮੇ ਜੋ ਨਰ ਆਵਤ ਭਯੌ । ਮਨ ਬਾਂਛਤ” ਗੁਰ ਤੇ ਤਿਨ ਲਯੋ ॥ 180 ॥ 
ਸਵੇਯਾ 
ਆਨੰਦ ਧਾਰ ਤਬੈ ਗੁਰ ਅਰਜਨ ਐਸੇ ਮੁਖ” ਸੁਭ ਬਾਤ ਉਚਾਰੀ । 
ਦੇਵਨਿ ਪਛ ਸੁ ਦੀਨਨਿ ਰਛ ਧਰਾ ਦੁਖ ਟਾਰਨਿ ਸਤੁ ਸੈਘਾਂਰੀ । 
ਨਭ ਮੰਹਿ ਤਬ ਦੇਵ ਅਏ ਸਭ ਹੀ ਜੈ ਜੈ ਮੁਖ ਭਾਖ ਸੁ ਫੂਲਨ ਡਾਰੀ। 
ਮੰਗਲ ਹੋਹਿ ਘਰਾ ਘਰ ਮਹਿ ਉਤਰਯੋ ਅਵਿਤਾਰਨ ਕੌ ਅਵਤਾਰੀ । 181 ॥ 


ਦੁ ਪੋਥੀ ਸੰਕ “ਪੋਥੀ ਅ ਚਾਹਤ $ਂ£ ਪੋਥੀ ਮੁਖ ਤੇ 


51 


& ਮੰ ਗੁਰ ਬਿਲਾਸ ਪਾਤਸ਼'ਹੀ ੬ 


ਬ੍ਹਮ ਮੁਨੀ ਸਿਵ ਧਿਆਨ ਨ ਪਾਵਤ ਔਰ ਅਨੇਕ ਮਹਾਂ ਤਪਧਾਰੀ । 
ਬੀਨ ਲੀਏ ਜਿਹ ਖੋਜਤ ਨਾਰਦ ਸਾਰਦ ਸੋਤ ਸਿਵਾ ਮੁਖ ਚਾਰੀ । 
ਨੇਤਿ ਹੀ ਨੇਤਿ ਰਰੈ ਜਿਹ ਬੇਦ ਸੁ ਜੌਗ ਸਮਾਧ ਲਗਾਇ ਅਪਾਰੀ । 
ਗਲ ਹੋਇ ਘਰਾ ਘਰ ਮਹਿ ਉਤਰਯੋ“ ਅਵਿਤਾਰਨਿ ਕਉ ਅਵਤਾਰੀ ॥ 182 ॥ 
ਦੌਹਰਾਂ . 
ਬਹੁਰੋ ਤਬ ਅਰਜਨ ਗੁਰੂ ਮੁਖ ਸਿਉ ਸਬਦ ਉਚਾਰ । 
ਆਸਾ ਰਾਗ ਮਹਿ ਤਬ ਕਹਾ ਸਤ ਪਰਥਾਇ ਬਿਚਾਰ ॥ 183 ॥ 
ਭਗਤਿ ਸਿੰਘ ਐਸੇ ਕਹਯੋ ਮੌਕੋ ਸਬਦ” ਸੁਨਾਇ । 
ਮੋਹਿ ਅਰਥ ਤਾਂਕਾ ਕਹੋ ਕੈਸੇ ਗੁਰੂ ਅਲਾਇ ।1 184 ॥ 
ਚੌਪਈ 
ਮਨੀ ਸਿੰਘ ਤਬ ਮੁਖ ਸਉ ਕਹਾ । ਇਕ ਸੌ ਇਕ ਆਸਾ ਮਹਿ ਲਹਾ । 
ਯਾਕਾ ਅਰਥ ਸੈਕੌਚ ਸਨੀਜੈ । ਅਰਥ ਸਮਝ ਚਿਤਿ” ਭੀਤਰਿ ਲੀਜੈ ॥ 185 ॥ 
ਸੀ ਗੁਰੂ ਅਰਜਨ ਮਸ ਅਲਾਇਆ । ਸਤਿਗੁਰ ਸਾਚੇ ਪੁਤ ਪਠਾਇਆ । 
ਚਿਰ ਜੀਵਨ“ ਬਢੇ ਬਚ ਗਾਯੋਂ । ਮਾਤਾ ਉਦਰ ਨਿਵਾਸ ਕਰਾਯਂ । 186 ॥ 
ਮਾਤਾ ਮਨ ਮਹਿ ਆਨੈਦ ਪਾਈ । ਭਗਤ ਗੋਵਿੰਦ ਕਾ ਪੁਤ ਲਖਾਈ । 
ਲਿਖਿਆ ਧਰਕਾ ਪਰਗਟਿ ਕੀਨਾ । ਦਸ ਮਾਸੀ ਭਵ ਬਾਲਕ ਲੀਨਾ ।। 187 । 
ਮਿਟਿਆ ਸੋਗ ਮਹਾਂ ਸੁਖ ਪਾਵੈ । ਅਮਰ ਗੁਰੂ ਸਖੀ ਮੌਗਲ ਗਾਵੈ । 
ਅਮਰ ਗੁਰੂ ਸਾਚੈ ਮਨ ਭਾਯੋ । ਚਿਰਜੀਵ ਮੁਖ ਬਚਨ ਅਲਾਯੋ ॥ 188 ।। 
ਦੋਹਰਾ 
ਗੁਰ ਪੀੜੀ ਚਾਲੀ ਤਬੈ ਵਧੀ ਵੇਲ ਸੁਖ ਖਾਨ । 
ਧਰਮ ਕਲਾ ਅਬ ਹੀ ਧਰੇ ਹਰਿਗੋਵਿਦ ਬਲਵਾਨ ॥ 189 ॥ 
ਮਨ ਜਿੰਦਿਆ$ ਸਤਿਗੁਰ ਦੀਆ ਭਏ ਅਚਿੰਤ ਸੁਤ ਪਾਇ । 
ਗੁਰ ਅਰਜਨ ਐਸੇ ਕਹਾਂ ਰਹੋ ਏਕ ਲਿਵ ਲਾਇ॥ 190॥ 
ਚੌਪਈ 
ਪਿਤਾ ਉਪਰ ਜਿਉ ਬਾਲਕ ਕਰੇ ਮਾਣ । ਤਿਉਂ ਹਮ ਬੋਲੋ ਗੁਰ ਕੇ ਭਾਣ । 
ਗੁਝੀ ਚਨੀ ਨਾਹੀ ਬਾਤ । ਗੁਰ ਨਾਨਕ ਬੁਢੇ$ ਸੁਤ ਕਰ ਦਾਤ ॥ 191 ॥ 
ਆਸ! ਮ. ਪੱ 
ਸਤਿਗੁਰ ਸਾਚੈ ਦੀਆ ਭੌਜਿ । ਚਿਰੁ ਜੀਵਨ ਉਪਜਿਆ ਸੈਜੋਗਿ । 
ਉਦਰੈ ਮਾਂਹਿ ਆਇ ਕੀਆ ਨਿਵਾਸੁ । ਮਾਤਾ ਕੈ ਮਨਿ ਬਹੁਤ ਬਿਗਾਸੁ ।। 
ਜੌਮਿਆਂ ਪੁਤ ਭਗਤੁ ਗੋਬਿੰਦ ਕਾਂ । ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ । 
ਰਹਾਉ ।। 
92 ਪੋਥੀ ਅਉਤਰਿਓ “ ਪੋਥੀ ਦੇਓ “ਅ ਪੌਥੀ ਰਿਦ “£ ਪੌਥੀ ਚਿਰੰਜੀਵ ਅ ਪੰਥੀ ਬਾਂਛਤ 
ਓਟ ਮੋਥੀ ਬਾਬੇ “ਸ3 ਗੁਰ੍ਹ ਗ੍ਰੰਥ ਸਾਹਿਬ, ਪਨ 326. 


ਅਧਿਆਇ ਧੋਹਿਲ! 23 


ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ । ਮਿਟਿਆ ਸੋਗੁ ਮਹਾਂ ਅਨੰਦੁ ਥੀਆ । 
ਗੁਰਬਾਣੀ ਸਖੀ ਆਨੰਦੁ ਗਾਵੈ । ਸਾਚੈ ਸਾਹਿਬ ਕੈ ਮਨਿ ਭਾਵੈ ॥ 
ਵਧੀ ਵੋਲਿ ਬਹੁ ਪੀੜੀ ਚਾਲੀ । ਧਰਮ ਕਲਾ ਹਰਿ ਬੋਧਿ ਬਹਾਲੀ । 
ਮਨ ਚਿਦਿਆ ਸਤਿਗੁਰੂ ਦਿਵਾਇਆ । ਭਏ ਅਚਿੰਤ ਏਕ ਲਿਵ ਲਾਇਆ ॥ 
ਜਿਉ ਬਾਲਕੁ ਪਿਤਾ ਉਪਰਿ ਕਰੇ ਬਹੁ ਮਾਣ । ਬੋਲਾਇਆ ਬੌਲੈਂ ਗੁਰ ਕੌ ਭਾਣਿ । 
ਗੁਝੀ ਛੰਨੀ ਨਾਹੀ ਬਾਤ । ਗੁਰੂ ਨਾਨਕ ਤੁਠਾ ਕੀਨੀ ਦਾਤਿ॥ 192॥ 
ਗੁਰ ਅਰਜਨ ਇਹ ਸਬਦ ਉਚਾਰਿਓ । ਆਸਾ ਰਾਗ ਮਾਹਿ ਨਿਰਧਾਰਿਓ । 
ਬਿਲਾਵਲ ਮਾਂਹਿ ਅੰਰ ਪੁੰਨ ਕਹਾ । ਬੀਸ ਤੀਨ ਪਰ ਸਬਦਿ ਸੌ ਲਹਾ ।। 193 ॥ 
ਬਿਲਾਵਲ ਮਹਲਾ 5” 
ਸਗਲ ਅਨੰਦੁ ਕੀਆ ਪਰਮੋਸਰਿ ਅਪਣਾ ਬਿਰਦੁ ਸਮਾਰਿਆ । 
ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥ 1 ।1 
ਕਾਰਜੁ ਸਤਿਗੁਰਿ ਆਪਿ ਸਵਾਰਿਆ । ਵਡੀ ਆਰਜਾ ਹਰਿ ਗੋਬਿੰਦ ਕੀ 
ਸੁਖ ਮੈਗਲ ਕਲਿਆਣ ਬੀਚਾਰਿਆ ।। 1 ।। ਰਹਾਉ । 
ਵਣਿ ਤਿ੍‌ਣ ਤਿ੍‌ਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥ 
ਮਨ ਇਛੋ ਨਾਨਕ ਫਲ ਪਾਏ ਪ੍ਰਨ ਇਛ ਪੁਜਾਰਿਆ ॥ 23 ॥ 
ਅਰਥ 
ਸਗਲ ਅਨੌਦੁ ਪਰਮੋਸਰਿ ਕੀਨੋ । ਅਪਨਾ ਬਿਰਦ ਰਾਖ ਇਨ? ਲੀਨੌ । 
ਸਾਹਿਬ ਬੁਢਾ ਭਏ ਕ੍ਰਿਪਾਲ । ਸੁਤ ਦੇ ਕੀਓ ਪਰਿਵਾਰ ਨਿਹਾਲ ।। 
ਅਪਨਾ ਕਾਰਜ ਜਾਨ ਸਵਾਰਾ । ਹਰਿ ਗੋਬਿੰਦ ਬਡ ਉਮੰਰ ਸੁਧਾਰਾ । 
ਮੌਗਲ ਸੂਖ ਕਲਿਆਣ ਭਏ ਅਬ । ਗੁਰ ਨਾਨਕ ਕਿਰਪਾਲ” ਭਏ ਜਬ । 194 । 
ਦੋਹਰਾ 
ਵਣ ਤਿਣ ਸਭ ਹਰਿਆ ਭਯੋ ਸਰਬ ਜੀਅ ਸੁਖ ਪਾਇ । 
ਮਨ ਇਛੇ [ਹਮ[“ ਫਲ ਦੀਏ ਸ੍ਰ ਗੁਰ ਨਾਨਕ ਰਾਇ । 192 । 
ਸਭ ਇਛਾ ਪੁਰਨ ਭਈ ਬੁਢੇ ਕੇ ਪਰਸਾਦਿ । 
ਦੁਸਟਿ ਨਾਸ ਅਬ ਹੌਹਿੰਗੇ ਜਨਮਿਓ ਪੁਤ ਅਨਾਦਿ ॥ 196 ॥ 
ਚੌਪਈ 
ਸਤ ਪ੍ਰਥਾਇ ਸਬਦਿ ਗੁਰ ਕਰੋਂ । ਨਾਰ ਨਾਰੀ ਮੇਨ ਆਨੰਦ ਲਹੇ 11 
ਤਬ ਲਉਂ ਚੜਿਓ ਭਾਨ ਕਿਰਨਾਈ 1 ਜੌਸ ਗੁਰੂ ਜਨਓਮਿ ਸੁਖਦਾਈ । 197 ॥ 
ਨਿਸਾ ਬੀਤ ਅਧੌਰ ਬਿਹਾਯੋਂ । ਜੈਸ ਜਨਮ ਗੁਰ ਦੁਸਟ ਬਪਾਯੋਂ । 
ਬੋਦਨਵਾਰ ਬਧੇ ਦਰਿ ਆਈ । ਸਭ ਅਬਲਾ? ਮਿਲ ਦੇਤਿ ਬਧਾਈ । 198 ॥ 


1ਸ) ਗੁਰੂ ਗੰਥ ਸਾਹਿਬ, ਪੰਨਾ 806 £ਅ ਪ੍ੌਥੀ ਭਿੰਨ $ਏ ਖੋਬੀ ਦਯਲ “ ਪੌਥੀ ਵਿਚੋ “ਦ ਪੋਥੀ ਜਰ 
2ਅ ਖੌਥੀ ਨਾਰੀ 


54 


ਗੁਰ ਬਿਲਾਸ ਪਾਤਸ਼ਾਹੀ ੬ 


ਕਾਗਤ ਧਰਾ ਸਿੰਧ ਮਸ ਕਰੈ ॥ ਬਨਸਪਤਿ ਕਲਮ ਹਾਥ ਨਿਜ ਧਰੈ । 

ਲਿਖੈ ਗਨੇਸ ਗਿਰਾ ਉਚਰਾਵੈ । ਤਉ ਉਤਸਵ ਕਾ ਅੰਤ ਨ ਪਾਵੈ ॥ 199 ॥ 

ਭੁ ਨਭ ਮਹਿ ਭਯੋ ਮੌਗਲ ਚਾਰਾ ।। _ਸਭ ਦੇਵਨ ਮਨ ਆਨੰਦ ਧਾਰਾ 1 

ਇਹ ਬਿਧ ਸੋ ਗਰ ਜਨਮ ਬਖਾਨਾਂ । ਕਰੀ ਦਇਆ ਜਬ ਕ੍ਰਿਪਾ ਨਿਧਾਨਾ ॥ 20011 
ਦੋਹਰਾ 

ਹਉ ਅਜਾਨ ਥਾ ਤੁਛ ਮਤਿ ਸ੍ਰੀ ਗੁਰ ਦਯਾ ਅਪਾਰਿ । 

ਅਪਨਾ ਕਾਰਜ ਜਾਨਿ ਪ੍ਰਭੁ ਲੀਨੋ ਆਪ ਸੁਧਾਰਿ । 201 ॥ 

ਜਨਮ ਕਥਾ ਬਰਨਨ ਕਰੀ ਪ੍ਰਿਥਮ ਧਯਾਇ ਸੁਖ ਪਾਇ । 

ਬਾਲ ਚਰਿਤ ਆਗੇ ਕਹਉ ਸੁਨੋ ਸੈਤ ਮਨ ਲਾਇ ॥ 202 । 

ਇਤਿ ਸੀ ਗੁਰ ਬਿਲਾਸ ਸ੍ਰੀ ਹਰਿ ਗੌਬਿੰਦ ਜਨਮ ਬਰਨੰਨ ਨਾਮ ਪ੍ਰਿਥਮ ਧਿਆਇ 

ਸਮਾਪਤ ਮਸਤ ਸੁਭ ਮਸਤ ।। ਅਫਜ੍ਹ ॥ ਬੋਲਹੁ ਜੀ ਵਾਹਿਗੁਰੂ । 


ਅਧਿਆਇ ਦੂਜਾ 


ਦੌਹਰਾ 
ਪ੍ਰਿਥਮ ਚਰਨ ਬੰਦਉ ਗੁਰੁ ਬਹੁਰ ਸਾਰਦਾ ,ਮਾਇ । 
ਬਾਲ ਬਿਨੈ ਸਨ ਕਰ ਕਿ੍‌ਪਾ ਮੌਰੀ ਕਰੋ ਸਹਾਇ ।। 4 ॥ 
ਹਰਿ ਗੋਬਿੰਦ ਗੁਰ ਜਸ ਕਹਉ ਬਾਲ ਚਰਿਤ੍ਰ ਸੁਖ ਖਾਨ ! 
ਬਾਲ ਰੂਪ ਹੁਇ ਜੌ ਕਰੇਂ ਸ੍ਰੀ ਗੁਰ ਕ੍ਰਿਪਾ ਨਿਧਾਨ 1 2।। 
ਚੌਪਈ ਰ 
ਚੜਿਓ ਸੂਰ ਜਬ ਕਛੁ ਦਿਨ ਆਯੋ । ਨਰ ਨਾਰੀ ਮਿਲ ਮੰਗਲ ਗਾਂਯੋ । । 
ਤਰਹੀ ਢੌਲ ਨਗਾਰੇ ਬਾਜੇ । ਦੇਵ ਫੂਲੋ ਕੇ ਔਜਨ ਸਾਜੇ । 3॥ 
ਦੂਰ ਦੂਰ ਕੀ ਸੈਗਤਿ ਆਵੈ । ਦੇਹਿ ਬਧਾਈ ਅਤਿ ਸੁਖ ਪਾਵੈ । 
ਪਰਸੂਤ ਰੀਤ ਜੇਤਕ ਜਗ ਗਾਂਈ । ਨਰ ਅਨੁਸਾਰ ਸਭ ਮਾਤ ਕਰਾਈ ।।4 ।॥ 
ਸੀ ਗੁਰੂ ਅਰਜਨ ਦੇਵਤ ਦਾਨਾ । ਰੰਕ ਭੂਪ ਹੁਇ ਘਰੇ ਸਿਧਾਨਾ । 
ਤਬ ਲਉ ਸਾਹਿਬ ਬੁਢਾ ਆਇਯੋ । ਸਾਥ ਭਾਈ ਗੁਰਦਾਸ ਲਿਆਯੋ ॥ 5 ॥ 
ਆਇ ਦਰਸ ਸੀ ਗੁਰ” ਕਾ ਕੀਨੋ । ਦਈ ਬਧਾਈ ਆਨੰਦ ਲੀਨੇ । 
ਗੁਰ ਅਰਜਨ ਕੌ ਬਿਨਤੀ ਕੀਨੀ । ਬਾਰੋਬਾਰ ਸੁ ਹੋਇ ਅਧੀਨੀ ॥ 6 ॥ 
ਦੋਹਰਾ 
ਸਾਹਿਬ ਬਢੇ ਕਾ ਤਬੈ ਅਤਿਸੈ ਆਦਰ ਕੀਨ । 
ਸੀ ਗਰ ਅਰਜਨ ਦੇਵ ਜੀ ਅਤਿ ਚਿਤ ਹੋਇ ਅਧੀਨ ॥ 7 ॥ 
ਹਰਿ ਗੌਬਿੰਦ ਕਾ ਰੂਪ ਲਖ” ਬੁਢੇ ਆਨੰਦ ਪਾਇ 
ਕਿਧੋ ਸਸੀ ਕਿ ਦਿਨਪਤੀ ਐਸੋ ਰੂਪ ਸੁਹਾਇ ॥ 8 ।। 
ਚੌਪਈ 
ਸਾਹਿਬ ਬੁਢਾ ਔ ਗੁਰਦਾਸ । ਕਿਤਕ ਦਿਵਸ ਰਰੇਂ ਗੁਰ ਪਾਸ । 
ਪੁਨ ਲੈ ਆਗਿਆ ਦੋਉ, ਸਿਧਾਏ । ਸਤਿਗੁਰ ਬੀੜ ਗਏ ਸੁਖ ਪਾਏ । 9%।੧ 
ਸੁਧਾ ਸਰੋਵਰ ਕੇ ਨਰ ਨਾਰੀ । ਧਰ ਕੌ ਰੂਪ ਸੁ ਮੋਗਲਕਾਰੀ । 
ਜਾਇ ਵਡਾਲੀ ਦੇਹਿ ਵਧਾਈ । ਬਾਲ ਦਰਸ ਕਰ ਆਨੰਦ ਪਾਈ ॥ 10 ॥ 


੪ ਮ੍ੌਥੀ ਚਰਿਤ “ਅ ਪੌਥੀ ਸਤਿਗੁਰ “ਅ ਤੇ ਦ ਪੌਥੀ ਜਿਖ 


56 `ਗੁਰ ਬਿਲਾਸ ਪਾਤਸ਼ਾਹੀ ੬ 


ਦੇਵਾਂਗਨ ਬਪੁ ਨਾਰਿ ਬਨਾਏ । ਸਭ ਨਾਰੀ ਮਹਿ ਮਿਲੀ ਸੁ ਆਏ । 
ਆਨੰਦ ਬੇਸੁ ਕੋਉ ਸਿਆਨ ਨ ਕਰੈ । ਅਪਨ ਬਿਗਾਨਾ ਨਹਿ ਮਨ ਧਰੇ । 11 ॥ 
ਸਭ ਨਾਰੀ ਮਿਲ ਮੌਗਲ ਗਾਵੈ । ਬਾਲ ਰੂਪ ਦਿਖ ਬਲਿ ਬਲਿ ਜਾਵੈ । 
ਮਾਤ ਗੈਗ ਮਨ ਆਨੰਦ ਪਾਈ!” । ਬਚਨ ਕਹੇ ਸਭ ਨਾਰ ਸੁਨਾਈ? ॥ 22 ॥ 
ਸਵੇਯਾ 
ਮਾਤ ਆਨੌੋਦ ਭਰੇ ਮੁਖ ਸਉ ਅਸ ਬੈਨ ਕਹੇ ਸੁਨਹੋ ਮਮ ਪਿਆਰੀ । 
ਬੁਢੇ$£ ਨਿਹਾਲ ਕੀਓ ਹਮ ਕੌ ਜਿਹਕੇ ਬਚ ਪੁਤ ਲਹਿਓ ਸੁਖਕਾਰੀ । 
_ ਐਗਨ£ ਮੌਰ ਸੁਹਾਤ ਭਯੋ ਜਨ ਦੂਜ ਕੌ ਚੌਦ ਚੜਿਓ ਸੁਖਧਾਰੀ । 
ਆਜ ਕੇ ਦਿਵਸ ਪੈ ਹਉ ਸਜਨੀ ਸੁ ਅਜੈ ਬਲਿ ਜਾਉ” ਮਹਾਂ ਸੁਖ ਧਾਰੀ ॥ 13 ॥੧ 
ਬਾਲ ਕੌ ਰੂਪ ਨਿਹਾਰ ਤਬੈ ਸਭ ਨਾਰਿ ਗਈ ਮਨ ਆਨੰਦ ਪਾਈ । 
ਨਾਰਨਿ ਜਾਇ ਸੁਧਾਸਰ ਮਹਿ ਮੁਖ ਬਾਲਕ ਕੀ ਅਤਿ ਉਪਮਾ? ਗਾਈ । 
ਬਾਤ ਸੁਨੀ ਕਰਮੌ ਜਬ ਹੀ ਅਤਿ ਦੁਖਤ ਹ੍ਹੇ ਪਤਿ ਪਾਸ ਸੁਨਾਈ । 
ਹੋ ਪਤਿ ਪੁਤ ਭਯੋ ਤਿਨਕੇ ਤੁਮਰੋ ਬਚ ਝੂਠ ਸੁ ਆਜ ਲਖਾਈ ।। 14 
ਰ ਸੋਰਠ 
ਕਰਹਉ ਆਜ ਉਪਾਇ ਹੇ ਪਤਿ ਮਮ ਆਗਿਆ ਕਰੋਂ । 
ਪ੍ਰਿਥੀਏ ਕਹਾ ਸੁਨਾਇ ਕਰੋ ਜਤਨ ਜੇ? ਕਰ ਸਕੋ । 15 ।। 
ਦਹਰਾ 
ਪਤਿ ਕੀ ਆਗਿਆ ਪਾਇਕੈ ਕਰਮੌ` ਅਤਿ ਮਨ ਅੰਧ । 
ਦਾਈ ਏਕ ਬੁਲਇਕੈ ਕੀਓ ਪਾਪ ਕੌ ਥੋਧ। 16 ॥ 
ਰ ਚੌਪਈ 
ਕਰਮੋ' ਯੋ ਦਾਈ ਕੌ ਕਹੇ । ਮੌਰੋ ਬਚਨ ਸਾਚ ਤੁਮ ਲਹੇ । 
ਰੁਪਯਾ ਸੌ ਤੁਮ ਹਮ ਤੇ ਲੋਵਹੁ । ਅਸਥਨ ਵਿਸ ਧਰ ਬਾਲਕ ਦੇਵਹੁ ॥ ੧7 
ਤਮਰੋ ਮਾਨ ਸਦਾ ਹਉਂ ਕਰਉ । ਬਾਲ ਪ੍ਰਾਨ ਜਉ ਨਿਸਚੋ ਹਰਉ' । 
ਧੰਨ ਕੇ ਲੌਭ ਮਾਨ ਬਚ ਲੀਨੋ । ਪਾਮਰ ਨਾਰੀ ਉਦਮ ਕੀਨੋ ॥ 18 ॥ 
ਨਿਜ ਤਨ ਭੁਖਨ ਬਸਤ੍ਰ ਸਵਾਰੀ । ਅਸਥਨ ਵਿਸ ਧਰ ਤਬੈ ਸਿਧਾਂਰੀ । 
ਚਲਤ ਪੰਥ ਮਨ ਗਈ ਬਿਚਾਰੇ । ਕੈਂਸ ਜਤਨ ਬਿਸ ਬਾਲ ਅਹਾਰੇ ।(19। 
ਆਗੇ ਮਾਤਾ ਗੈਗ ਪਰਬੀਨ । ਚਲੀਸਾ ਨਾਇ ਹਰਖ ਮਨ ਲੀਨ । 
ਦੇਵਤਿ ਦਾਨ ਬਜਤ! ਬਹੁ ਬਾਜੇ । ਭਈ ਭੀਰ ਸੀ ਗੁਰ ਦਰਵਾਜੇ ॥ 20 ॥ 
ਦੌਹਰਾ 
ਮਾਤ ਗੈਂਗ ਸੁਖ ਪਾਇਕੌ ਜਾਤ ਕਰਮ ਸਭ ਕੀਨ । 
ਨਿਜ ਉਰ ਬਾਲਕ ਲਾਇਕੈ ਅਸਥਨ ਤਿਹ ਮੁਖ ਦੀਨ। 21 ॥ 
ਗਮ ਪੌਥ! ਪਾਇਓ £ਅ ਪੌਥੀ ਸੁਨਾਇਓ $ਅ ਪੌਥੀ ਬਾਣੀ “ਦ ਪੋਥੀ ਆਂਗਨ “ਅ ਤੋਂ ਏ ਪੋਥੀ ਸੌਭਾ $ਅ ਪੋਥੀ 
ਯਦਿ “ਅ ਤੇ ਦਪੌਥੀ ਬਿਖ “ਅ ਪੋਥੀ ਮਗ “ਅ ਪਥੀ ਵਿਚੋ” 


ਅਧਿਆਇ ਦਰਜਾ 57 


ਅਸਥਨ ਬਾਲ' ਨ ਲੋਵਈ ਮਾਤ ਚਿੰਤ ਮਨ ਪਾਇ ॥। 
_ ਬਿਰਧ ਨਾਰ ਜੋ ਥੀ ਤਹਾਂ ਤਿਨ ਕਿਉਂ ਕਹਾ ਸੁਨਾਇ । 22 ॥ 
ਚੰਪਤੀ 
ਤਿਨੈ ਉਪਾਵ ਕਹੇ ਸੌ ਕੀਨੇ । ਤਉ ਨ ਅਸਥਨ ਬਾਲਕ ਲੀਨੇ । 
ਤਬ ਲਉ ਸੋ ਦਾਈ ਤਿਹ ਆਈ । ਆਇ ਮਾਤ ਕੌ ਦਈ? ਬਧਾਈ ॥ 23 ॥ 
ਮਾਤਾ ਤਿਹ ਬਡ ਆਦਰ ਦੀਨਾ । ਦਾਈ ਜਾਨ ਸੁ ਪਰਛਨ ਕੀਨਾ । 
ਬਾਲਕ ਅਸਥਨ ਲੋਵਤ ਨਾਹੀ" । ਕਹੋ ਜਤਨ ਜੌ ਤੁਮ ਮਨ ਮਾਹੀ`॥ 24 ॥ 
ਮਾਤ ਗੈਂਗ ਕੌ ਭਾਖਯੋ ਦਾਈ । ਅਪਨੇ ਅਸਥਨ ਦੇਉ” ਪਿਆਈ । 
ਜੁਗ ਜੁਗ ਜੀਵੈ! ਬਾਲ ਤੁਮਾਰਾ । ਅਸ ਕਹਿ ਨਿਜ ਗੋਦੀ ਮਹਿੰ ਡਾਰਾ। 25 ॥ 
ਕਰ ਰਹੀ ਜਤਨ ਨ ਅਸਥਨ ਲਯੋ । ਕਛੁੱਕ ਕਾਲ ਇਵਹੀ ਬਿਤ ਗਯੋ। __ 
ਦੇਰ ਕਰਨ ਕਾ ਅਰਥ ਨਿਹਾਰਾ । ਕਛੁਕ ਪ੍ਰਾਨ ਤਿੰਨ ਦੇਹ ਮਝਾਰਾ । 26 ॥ 
ਦੋਹਰਾ 
ਜਾਨ ਅੰਤ ਤਿੰਹ ਨਾਰ ਕੇ ਸ੍ਰੀ ਗੁਰ ਅਸਥਨ ਲੀਨ । 
ਗਰਲ ਦੂਧ ਰਤ ਪ੍ਰਾਨ ਕੌ ਕਰਖ ਕ੍ਰਿਪਾ ਨਿਧ ਕੀਨ । 27।। 
ਪ੍ਰਾਨ ਬਿਨਾ“ ਦਾਈ ਨਿਰਖ ਮਾਤਾ ਬਿਸਮੇ ਪਾਇ । 
ਤਬ ਗਦ ਸੁਤ ਕਉ ਲੀਓ ਅਸਥਨ ਦੀਓ ਬਨਾਇ ।। 28 ॥ 
ਤਬੈ ਦਾਈ ਕੀ ਦੇਹ ਤੇ ਨਿਕਸੀ ਰੂਪ”? ਅਪਾਰ । 
ਦੇਵਾਂਗਨ ਦਿਖ ਰੂਪ ਕੌ ਮੌਹੀ ਦੇਹ ਵਿਸਾਰ ।। 29 ॥ 
ਸਵੋਯਾ 
ਉਸਤਤਿ ਤਾਂਹਿ ਕਹੀ ਮੁਖ ਤੇ ਗੁਰ ਧਾਰ ਕਿ੍‌ਪਾ ਮੁਹਿ ਬੋਦ ਕਟਾਏ । 
ਪ੍ਰਿਥੀਏ ਜੋਉ ਨਾਰ ਮਹਾਂ ਦੁਸਟਾਤਮ” ਤਾਂਹਿ ਸਿਖਾਇ ਥੈਨ ਵਿਹੁ ਲਾਏ । 
ਆਜ ਕਿਤਾਰਥ ਹਉ ਜੌ ਭਈ ਮੁਖ ਅਸਥਨ ਦੇ ਭਵ ਬੋਧ ਮਿਟਾਇ । 
ਜੌਗ ਤਪੀ ਨਹੀ” ਪਾਵਤ ਜੌ ਪਦ ਸੋ ਪਦ ਤੋਹਿ ਕਿਪਾ ਕਰਾਂ ਪਾਏ । 30॥ 
ਚੌਪਈ 
ਅਸ ਕਹਿ ਸੋਇ ਬੈਕੇਠ ਸਿਧਾਰੀ । ਚੜ ਬਿਬਾਨ ਮਨ ਆਨੰਦ ਧਾਰੀ । 
ਮਾਤਾ ਗੈਗ ਤਿਹ ਤਨ ਦੇਖੇ । ਪਰੀ ਬਿਸੁਧ ਹ੍ਰੈਂ ਕੌਤਕ ਪੇਖੇ । 31 ।। 
ਹਰਿ ਗੋਬਿੰਦ ਗੁਰ ਮਾਤ ਦਿਖਾਨੀ । ਬੋਲੇ ਮਧਰ ਬਚਨ ਸਖ਼ਦਾਨੀ । 
ਉਠਹੋ ਮਾਤ ਤੁਮ ਕਸ ਬਿਸਮਾਏ । ਤਬ ਮਾਤਾ ਮੁਖ ਬਚਨ ਅਲਾਏ ॥ 32 ।। 
ਕੌ ਸੀ ਨਾਰ ਕਹੋ ਕਿਮ ਆਈ। ਕਿਆ ਤ੍ਰਮ ਕਹਿਓ [ਕੁਚਹਿ[5 ਮੁਖ ਲਾਈ । 
ਇਹੁ ਮੇਰੇ ਮਨ ਮਹਿ ਭ੍ਰਮ ਭਯੋ । ਕਹ ਪ੍ਰਭੂ ਇਹ ਜੋ ਤਮ ਕਯੋ । 33 । 


'ਅ ਤੇ ਦ ਪੌਫੀ ਕੋਇਰ “ਅ ਪੌਥੀ ਦੀਓ ”ਦ ਪੋਥੀ ਚਿਰ ਜੀਵ ਫੋਇ “% ਪੌਥੀ ਹੀਣ “% ਪੋਥੀ ਜੋਤ 
$% ਪ੍ਰੌੰਥੀ ਨੀਚਤਮ “ਦ ਪੌਥੀ ਤੋ %ਅ ਪੌਖੀ ਵਿਚੋ' 


58 ਗੁਰਬਿਲਾਸ ਪ'ਤਜ਼ਾਹੀ ੬ 


ਸ੍ਰੀ ਗੁਰ ਕਹਾ ਸੁਨੋ ਮਮ ਮਾਤਾ । ਗੈਧਰਬੀ ਇਹੁ ਤਿਆ ਬਿਖਿਆਤਾ । 

ਏਕ ਸਮੋ ਗਾਵਤ ਥੀ ਤਹਾਂ । ਦੇਵ ਸਭਾ ਸੁਰਪਤਿ ਥੋ ਜਹਾਂ ॥ 34 ।' 
ਦੰਹਰਾ 

ਸ਼ਕ ਗੁਰ ਬ੍ਰਿਹਸਪਤਿ ਜੋਊ ਆਯੋ ਸਭਾ ਮਝਾਰ । 

ਤਾਂ ਕੌ ਰੂਪ ਨਿਹਾਰਿ ਕੌ ਉਠੀ ਸਭਾ ਤਤਕਾਰ 1 35 1! 

ਸੁਰ [ਸੁਰਪਤਿ]” ਸਭ ਹੀ ਉਠੇ ਨਿਜ ਗੁਰ ਆਵਤ ਦੇਖ । 

ਤਬੈ ਗੈਧਰਬੀ ਨਾ ਉਠੀ ਰਾਗ ਮਾਨ ਨਿਜ ਲੋਖ।। 36 ॥ 
ਚੰਪਈ 

ਬ੍ਹਸਪਤਿ ਕੌਪ ਕੀਨ ਅਤਿ ਭਾਰੀ । ਦੀਨੋ ਸਰਾਪ ਜਨਮ ਛਿਤਧਾਰੀ । 

ਕਰੋ ਕਰਮ ਜੀਵਨ ਦੁਖਦਾਈ । ਦਾਈ ਅਪਲੋ ਨਾਮ ਸਦਾਈਂ! ॥ 37 ॥ 

ਤਬੈ ਗਾਂਧਰਬੀ ਬਿਨਤ! ਉਚਾਰੀ । ਸਰਾਪ ਕੋ ਅੰਤ ਕਹੋ ਰਿਖ ਭਾਰੀ । 

ਤਬੈ ਬ੍ਹਸਪਤਿ ਬਚਨ ਉਂਚਾਰਾਂ । ਗੁਰ ਅਰਜਨ ਕੇ ਧਾਮ ਮਝਾਰਾ ।। 38 ॥ 

ਲੋਹ ਔਤਾਰ ਗੁਰੂ ਨਿਰੈਕਾਰੀ । ਤਿਨਕੇ ਮੁਖ ਤੁਮ ਅਸਥਨ ਧਾਰੀ । 

ਤਮਰੇ ਪ੍ਰਾਨ ਤਬੈ ਵੁਹ ਹਰੰ । ਸਰਾਪ ਕਾਟ ਤੁਮ” ਮੁਕਤਿ ਸੁ ਕਰੈ । 39 ॥ 

ਇਹ ਸੌ ਮੁਕਤਿ ਭਈ ਸੁਨ ਮਾਤਾ । ਗਈ ਬੈਕ੍ਰਠ! ਨੀਕ ਧਰ ਗਾੜਾ । 

ਹਉ ਅਸਥਨ ਇਸਕਾ ਮੁਖ ਲਯੋ । ਜਾਨ ਮਾਤ ਸਮ ਨਿਜ ਪਦ ਦਯੋ । 40 ॥ 
ਦੋਹਰਾ 

ਮਾਤ ਗੈਗ ਯਉ ਸੁਨਤ ਹੀ ਉਸਤਤ ਕਰੀ ਅਪਾਰ । 

ਮਮ ਸੁਤ ਕਰ ਜਾਨਯੋ ਤੁਮਹਿ ਬਖਸੇ ਭੁਲ ਹਮਾਰ । 21 ॥ 
ਸਵੇਯਾ 

ਬਾਲ ਕੋ ਰੂਪ ਧਰਯੌ ਹਮਰੇ ਗ੍ਰਿਹ ਤੋਹਿ ਸਭੀ ਜੁਗ ਨੌਤਿ ਬਤਾਵੈ । 

ਸੈਕਰ ਅਉ ਚਤ ਰਾਨਨ ਦ੍ਰੰਢਤ ਔਰ ਤਪੀਂ ਬਹੁ ਧਯਾਨ ਲਗਾਵੈ । 

ਨਾਰਦ ਸਾਰਦ ਖੌਜ ਥਕੇ ਸਭ ਮਰਮ£ ਤੁਮਰਾ ਕੌਉ_ ਨਹਿ ਪਾਵੈ ।. 

ਸੌ ਤਮ ਬਾਲਕ ਰੂਪ ਬਨਾਇ ਸੁ ਦੇਖਤ ਰੋ ਮਮ ਗੌਦ ਸੁਖਾਵੈ । 42॥ 
ਦੋਹਰਾ 

ਸੀ ਗੁਰੁ ਜੀ ਤਬ ਸਮਝਿਓ ਮਾਤਾ ਮਨ ਇਹ ਗਿਆਨ । 

ਮਾਯਾ ਨਿਜ ਡਾਰੀ ਪ੍ਰਭੂ ਮਾਤ ਮੰਹ ਮਨ ਠਾਨ ।। 43 ।1 
ਚੌਪਈ 

ਤਬ ਮਾਤਾ ਬਾਲਕ ਉਰ ਲਾਈ । ਦੇਵਤ ਲੌਰੀ ਅਤਿ ਸੁਖਦਾਈ । 

ਦੋਇ ਬਰਸ ਇਹ ਭਾਂਤਿ ਬਿਤਾਏ । ਬਾਲ ਚਰਿਤ ਗੁਰ ਅਨਿਕ ਕਰਾਏ ॥ 44 ।। 


<< ੍ 
੫ਅ ਪੌਥ) ਵਿਚੋ“ _“ਅ ਪੌਥ) ਧਰਾਈ _5ਦ ਪੌਥੀ ਬਿਨੀ _“ਅ ਪੌਥੀ ਤੋਹਿ _ਐ% ਪੌਥੀ ਸਰਗ 6% ਪੌਥੀਂ 
ਭੋਦ ਏ ਪੌਥੀ ਰਹਸ _“ਅ ਪੌਥੀ ਸਤਿਗੁਰ੍ਹ _“ਅ ਪੌਥੀ ਦੇਵਹਿ” 


ਅਧਿਆਇ ਦੂਜਾ 59 


ਗੁਰ ਸਮਰਥ ਸਗਲ ਘਟਿ ਸੁਆਮੀ । ਮਮ ਕਉ ਜੀਵ ਤ੍ਛ ਮਤਿ ਕਾਮੀ । 
ਸਤਿਗੁਰ ਚਰਿਤ ਸੇਸ ਨਹਿ ਪਾਵੈ । ਨੇਤਿ ਨੇਤਿ ਮੁਖ ਚਾਰ ਬਤਾਵੈ । 45 ॥ 
ਸੋ ਮੌਸਨ ਕਹਿ ਜਾਤ ਨ ਕੈਸੇ । ਸਾਕ ਬਨਕਿ ਮਨ ਗੁਰ ਗਨ ਜੋਸੇ । 
ਸੀ ਗੁਰ ਕ੍ਰਿਪਾ ਜਨਮ ਸੁਧ ਕਾਰਨ । ਕਛੁਕ ਕਹਉ ਗੁਰ ਚਰਿਤ ਸੁਧਾਰਨ ।। 46 ॥ 
ਬਾਲ ਚਰਿਤ ਗੁਰ ਅਨਿਕ ਪ੍ਰਕਾਰਾ । ਕੀਏ ਵਡਾਲੀ ਬੀਚ ਸੁਧਾਰਾ । 
ਏਕ ਦਿਵਸ ਅਸ [ਚਰਿਤ[' ਕਰਾਈ । ਸੁਨਹੁ ਸੈਤ ਸਭ ਨਿਜ ਮਨ ਲਾਈ ।471॥ 
ਦਹਰਾ 
ਕਿਸੀ ਕਾਜ ਮਹਿ ਮਾਤ ਤਬ ਭਈ ਧਿਆਨ ਮੰ”? ਲੀਨ । 
ਰਿੜ੍ਹਤ ਰਿੜ੍ਹਤ ਸ੍ਰੀ ਗੁਰ ਚਲੇ ਤਬੈ ਕਾਜ ਅਸ ਕੀਨ ॥ 48 ॥ 
ਏਕ ਸਰਪ _ਨਿਕਸਿਓਂ ਤਬੈ ਲਾਂਬੋ ਡੀਲ ਸੁਹਾਇ । 
ਨਿਜ ਕਰ ਮਹਿ ਸ੍ਰੀ ਗੁਰ ਲਯੋ ਦੁਹੁੰ ਹਾਥ ਸੁਖ ਪਾਇ ॥ 49 ॥ 
ਚੌਪਈ 
ਤਬ ਮਾਤਾ ਮੁੜ ਨੈਨ ਨਿਹਾਰਯੋਂ । ਹਾ ਹਾਂ ਕਰ ਬਡ” ਸਬਦ ਪੁਕਾਰਯੋ । 
ਦੌਰ ਮਾਤ ਬਾਲਕ ਕੌ ਗਹਾ । ਮਿਰਤਕ ਸਰਪ ਗੁਰੁ ਕਰ ਮਹਿ ਲਹਾ ॥ 50 । 
ਸੀ ਗੁਰ ਡਾਰਿ ਸਰਪ ਭੂਅ ਦੀਨਉ 1 ਧਰਿਓਂ ਰੂਪ ਤਿਹ ਤੁਰਤ ਨਵੀਨ । 
ਤਬ ਮਾਤਾ ਮਨ ਬਿਸਮੋ ਪਾਈ । ਬੋਲੀ ਬਚਨ ਬਹੁਤ ਭੋ ਖਾਈ ॥ 51 ॥ 
ਕੌ ਹੈ ਕਹ ਤੁਮ ਕਹਿ ਤੇ ਆਯੋ । ਸਰਪ ਜਨਮ [ਕਿਹ” ਕਾਰਨੁ ਪਾਯੋ । 
੩੩ ਤਿਨਿ ਅਪਨੀ ਕਥਾ ਉਚਾਰੀ । ਸੁਨੋ ਮਾਤ ਤੁਮ ਸੁਤ ਅਵਾਤਾਰੀ।। 52 ॥ 
ਦ੍ਰਿਜ ਕਾਂ ਜਨਮ ਪ੍ਰਰਬ ਮਹਿ ਪਾਯੋ । ਪੜ ਵਿਦਿਆ ਬਹੁ ਮਾਨ ਧਰਾਯੋ । 
ਅਪਨੇ ਸਮ ਕਿਸੁ ਸਮਝਉ ਨਾਂਹੀ । ਪ੍ਰਸ਼ਨਤਰਾ ਅਨੇਕ ਕਰਾਹੀ ॥ 53 ॥ 
ਦੋਹਰਾ 
ਏਕ ਸਮੋ ਨਾਰਦ ਅਏ ਮੁਨ ਹਰਿ ਭਗਤਿ ਉਦਾਰ । 
ਤਾਂ ਸੰਗ ਬਹੁ ਉਤਰ ਕਰੇ ਤਿਸੈ ਨਿਰਾਦਰ ਧਾਰ ॥ 524 ॥ 
ਅੰ ਤਿਨ ਕੌ ਹਾਸੀ ਕਰੀ ਹਉ ਅਪਨੇ ਹੈਕਾਰ । 
ਤਬ ਨਾਰਦ ਜੀ ਕੋਪ ਹ੍ਰੈ ਦੀਯੋ ਸ੍ਰਾਪ ਮੁਹਿ ਭਾਰ ॥ 55 ॥ 
ਚੌਪਈ 
ਐਸ ਸਾਪ ਨਾਰਦ ਤਬ ਦੀਨਾ ਅਰੇ ਦੁਸਟ ਬਡ ਕ੍ਰਟਿਲ ਪ੍ਰਬੀਨਾ । 
ਤੁਮਰੇ ਮਨ ਮਹਿ ਕੁਟਿਲ ਬਸਾਈ । ਕ੍ਰਟਿਲ ਜੋਨ ਧਾਰੋ ਤੁਮ ਜਾਈ । 
ਤੁਮਰੇ ਨਿਕਟ ਨ ਕੋਊ ਆਵੈ । ਸਭੀ ਲੋਕ ਤੁਮਤੇ ਭੌ ਪਾਵੈ” । 
ਦੀਨ ਸ੍ਰਾਪ ਨਾਰਦ ਜਬ ਭਾਰੀ । ਤਬੈ ਤੁਸਤਿ ਮੁਹਿ ਬਿਨਤਿ ਉਚਾਰੀ£ । 


%% ਪੋਥੀ ਵਿਚੋ“ “ ਪੌਥੀ ਮਹਿ “੬ ਪੌਥੀ ਨਾਗ “ਅਤੇ ਉਚ _'“ਅਪੋਥੀ ਵਿਚੋਂ $ਅਤੰਏ 
ਪੋਥੀ ਸਾਸਤਾਰਥ _ਅ ਪੌਥੀ ਡਰ ਖਾਵੈ _“ਅ ਪੰਥੀ ਅਰਜ ਗੁਮਾਰ] 


60 ਗੁਰਬਿਲਾਸ ਪਾਤਸ਼ਾਹੀ ੬ 


ਸਰਾਪ ਅੰਤ ਕਹੁ ਹੈ ਮੁਨਿ ਨਾਥਾ । ਤਾਹਿ ਤਾਹਿ ਮਮ ਸਰਨਿ ਅਨਾਥਾ । 

ਸੁਨ ਬਿਨਤੀ ਮੁਹਿ ਨਾਰਦ ਗਯਾਨੀ । ਨਿਜ ਮੁਖ ਸਉਂ ਪੁਨ ਕੀਨ ਬਖਾਨੀ । 

ਸਰਾਪ ਅਮੰਘ ਜਾਨ ਤੁਮ ਭਾਈ । ਧਰੋ ਸਰਪ ਬਪ ਅਤਿ ਦੁਖਦਾਈ । 

ਅਜੁ ਅਬਨਾਸੀ ਪ੍ਰਭ ਨਿਰਕਾਰ । ਗੁਰ ਅਰਜਨ ਗ੍ਰਿਹ ਹੋਈ ਅਵਤਾਰ ।! 56 ॥ 
ਦੇਹਰਾ 

ਗੋ ਦ੍ਰਿਜ ਕੀ ਰਛ ਨਮਿਤ ਧਰ ਹਰਿ' ਮਾਨੁਖ ਦੇਹੁ । 

ਹਰਿ ਗੋਬਿੰਦ ਗੁਰ ਨਮ ਹ੍ਹੇ ਸੋ ਤੁਮ ਜਨ ਕਟੇਹੁ ॥ 57 ॥ 

ਸੁਨ ਇਹ ਨਾਰਦ ਕੇ ਬਚਨ ਭਯੋ ਸਰਪ ਮਮ ਆਇ । ਰ 

ਨਿਸ ਦਿਨ ਹਉਂ ਚਿਤਵਤਿ ਰਹਉ ਗੁਰ ਦਰਸਨ ਕਬ ਪਾਇ । 58 ।। 


੨੨੩ 


(॥ 
ਜਾ ਗੁਣ ਪੂਰ ਰਹੀ ਅਵਨੀ ਸੁਖਸਿਧ ਪ੍ਰਭੂ ਤੁਮਰੇ ਗ੍ਰਿਹ ਆਯੋ । 
ਦੀਨ ਪਛਾਨ ਦਇਆ ਚਿਤ ਠਾਂਨ ਦਿਆਲ ਭਏ ਤਨ ਮੌਹ ਗਾਹਾਯੋ । 
ਪਰਸਤ ਹਾਥ ਸੁ.ਪ੍ਰਾਨੁ ਤਜੈ ਮਮ ਸੁੰਦਰ ਦੇਹਿ ਸੁਰ ਇਹ ਪਾਯੋ । 
ਆਦਿ ਨਾਰਾਇਣ ਹੈ ਸੁਤ ਤੋਹਿ ਧਰੇ ਬਪੁ ਮਾਨ੍ਹਖ ਚਰਿਤ ਦਿਖਾਯੋਂ । 59 । 
ਚੰਪਈ 
ਯੋਉ ਕਹਿ ਤਿਨ ਪਰਕਰਮਾ ਕੀਨੀ । ਗੈਗ ਮਾਤ ਕੀ ਹੋਇ ਅਧੀਨੀ । 
ਬਹੁਰੇ ਸ੍ਰੀ ਗੁਰ! ਚਰਨ ਗਹਾਨੇ । ਬਾਲ ਰ੍ਰਪ ਸੁਦਰ ਸੁਖ ਖਾਨੇ । 
ਬੈਂਦਨ ਕਰ ਤਬ ਚੜਿਓ ਬਿਬਾਂਨਾਂ । ਗਯੋਂ ਸੁਰਗ ਗੁਰ ਸਜਸ ਬਖਾਨਾ । 
ਤਬ ਮਾਤਾ ਮਨ ਆਨੰਦ ਪਾਈ । ਸੁਤ ਕੀ ਕੀਨੀ ਬਹੁਤ ਵਡਾਈ । 
ਸੀ ਗੁਰ ਸਮਝ ਮਾਤ ਮਨ ਗਿਆਨਾਂ । ਕੱਤਕ ਕਰਨੇ ਹਹਿ ਮਮ ਨਾਨਾਂ । 
ਅਸ ਵਿਚਾਰ ਮੌਹੁ ਮਾਇਆ ਡਾਰੀ । ਗੋਗ ਮਾਤ ਤਬ ਮੁਖਹੈ ਉਂਚਾਰੀ । 
ਅਬ ਮੋਰੋ ਸੁਤ ਪ੍ਰਭੂ ਬਚਾਯੋਂ । ਨਾਤਰ ਕਾਲ ਭੁਜੌਗਨ” ਖਾਯੋ । 
ਅਸ ਕਹਿ ਦੀਨੋ ਦਾਨ ਬਿਅਤਾਂ । ਕੀਨ ਵਾਰਨੇ ਗੁਰ ਅਤਿਅਤਾ ।। 60 । 
ਦੋਹਰਾ ਰ 
ਨਿਜ ਮਨ ਮਹਿ ਸੁ ਵਿਚਾਰ ਤਬ ਮਾਤ ਗੌਗ ਅਸ ਕੀਨ । 
ਅਬ ਸੁਤ ਰਛਯਾ ਪ੍ਰਭੂ ਕਰੀ ਨਗਰ ਵਾਸ ਤਜ ਦੀਨ ।। 61 ॥ 


ਸੀ ਗੁਰੂ ਅਰਜਨ ਦੇਵ ਜੀ ਪਰੀ ਰੋਨਿ ਗ੍ਰਿਹਿ ਆਇ । 

ਮਾਤ ਗੈਗ ਤਬ ਜੋਰਿ ਕਰ ਬਿਨਤੀ ਕਹੀ ਸੁਨਾਇ।। 62 ॥ 
ਚੌਪਈ 

ਹੇ ਪਤਿ ਅਬਿ ਸੁਤ ਪ੍ਰਭੁ ਬਚਾਯੋ । ਹਤਿਓ ਸਰਪ ਸੁਤ ਰਛ ਕਰਾਯੌ । 

ਮਤ ਭੰ ਹੋਇ ਔਰ ਡਸ ਮਾਰਾ । ਤਾਂਤੇ ਤਜੀਏ ਨੌਰ ਸਕਾਰਾ । 


“ਅ ਪੌਥੀ ਪ੍ਰਭ ਏ ਪੋਥੀ) ਸਤਿਗੁਰ %ਅ ਤੋ ਏ ਪੋਥੀ ਬੈਰ੍ਰਠ “ਅ ਪੌਥੀ ਕਾਲੇ ਨਾਗਖੜਿ 


ਅਧਿਅਇ ਦੂਜਾ 61 


ਸੀ ਗੁਰਾਂ ਕਹਾ ਨਹੀ” ਭੈ ਕੋਈ । ਰਹੋ ਪ੍ਰਸੰਨਿ ਚਿੰਤ ਦੁਖ ਖੋਈ । 
ਭਾਵੀ ਮਿਟਤ ਨਾਂਹਿ ਜਹੀ ਜਈਏ । ਤਾਂਤੇ ਗੁਨ ਗੋਬਿੰਦ ਸਦ ਗਈਏ । 


ਸਧਾ ਸਰੋਵਰ ਡਰ ਹੈ ਭਾਰਾ । ਭਾਵੀ ਮੋਟਨ ਕੋ ਰਖਵਾਰਾ । 

ਮਾਤ ਕਹਾ ਤਹਿ ਭੈ ਨਹੀ ਕੋਈ । ਚਲੋ ਪ੍ਰਾਤ” ਸਭ ਦੁਖ ਪ੍ਰਭ ਖੋਈ । 

ਸ੍ਰੀ ਗਰ ਮਨ ਮਹਿ ਕਰੀ ਵਿਚਾਰਾਂ । ਨਾਰ ਸੁਭਾਵ ਇਨੈ ਭੈ ਧਾਰਾਂ । 

ਅਹਿ ਕਾ ਤਾਸ ਕਹਿਤ ਇਨ ਹੋਈ । ਬਿਨ ਡਰ ਡਰਤ ਨਾਰ ਇਹ ਗੋਈ ।। 63 ॥ 
ਦੋਹਰਾ 

ਰੰਗ ਮਾਤ ਅਰਜਨ ਗੁਰੂ ਅੰਤ ਇਹੈ ਠਹਿਰਾਇ । 

ਹੌਤਿ ਪ੍ਰਾਤ ਇਹ ਠਾਂਵ$ ਤਜ ਸੁਧਾ ਸਰੋਵਰ ਜਾਇ ॥ 64 ॥ 

ਬਾਤ ਕਰਤ ਨਿਸ ਜਾਂਮ ਗੈ ਪੁਨ ਗੁਰ ਗਏ ਬਿਰਾਜ । 

ਤਬ ਇਕ ਕੌਤਕ ਔਰ ਕੀਅ ਹਰਿ ਗੋਬਿੰਦ ਸਿਰਤਾਜ ॥ 65 ॥ 
ਸਵੇਯਾ 

ਮਾਤ ਬਿਰਾਜ ਗਈ ਜਬਹੀ` ਦਿਖ ਆਪ ਉਠੇ ਗੁਰ ਬਾਲ ਮੁਰਾਰੀ । 

ਸੇਜ ਤੇ ਨਿੰਮੁ ਹਰੈ ਬੈਠਤ ਭੇ ਤਬ ਆਵਤਿ ਭੇ ਸਬ ਦੇਵ ਅਪਾਰੀ । 

ਜਾਨ ਇੰਕਤ ਬਿਨ ਕਰੀ ਦੇਵ ਸਦਾ ਸ਼ਿਵ ਨਾਰਦ ਅੰ ਕਲ ਭਾਰੀ । 

ਜੋਗਨੀ ਚੌਸਠ ਬੀਰ ਬਵੇਜਨ ਆਇ ਸਭੈ ਗੁਰ ਅਗਰ ਪੁਕਾਰੀ ॥ 66 ॥ 
ਚੌਪਈ 

ਸਭ ਮਿਲ ਉਸਤਤਿ ਕਰੀ ਅਪਾਰਾ । ਹੇ ਪ੍ਰਭ ਹਰੋ ਭਾਰ ਮਹੀ”' ਸਾਰਾ । 

ਬਾਲ ਰੂਪ ਜਾ ਹਿਤ ਤੁਮ ਧਾਰਿਯੌ । ਕਰੋ ਦੂਰ ਦੁਖ ਦੇਵ ਪੁਕਾਰਿਯੋ । 

ਨੇਤਿ ਨੇਤਿ ਤਹਿ ਬੇਦ ਬਖਾਨੇ । ਮਰਮ ਤ੍ਰਮਾਰਾ ਕੋਊ ਨ ਜਾਨੋਂ । 

ਜੌਗਨਿ ਕਹਾ ਜੁਧ ਪ੍ਰਭ ਜੀਤੋ । ਭਰੇ ਉਦਰ ਹਮ ਆਨੰਦ ਸੇ ਤੋਂ । 

ਬਹੁ ਚਿਰ ਭਯੋ ਜੁਧ ਨਹ ਹੋਯੋ । ਮਰਹਿ ਭੁਖ ਹਮ ਸਭ ਸੁਖ ਖੌਯੋ । 

ਬਾਲ ਰੂਪ ਪ੍ਰਭ ਤਬ ਮੁਸਕਾਨੇ । ਸੀ ਮੁਖ ਸਉ ਅਸ ਬਚਨ ਬਖਾਨ । 

ਧਰੋ ਧੀਰ ਤਮ ਚਿੰਤ ਨ ਧਾਰੋ । ਸਨੇ ਸਨੇ ਤੁਮ ਭੂਖ ਨਿਵਾਰੋ । 

ਹੋ ਨਾਰਦ ਤਮ ਜੁਧ ਉਪਾਵ । ਸਿਵ ਗਰ ਰ੍ਰੰਡ ਮਾਲ ਪਹਿਰਾਵੇ ॥ 67॥ 
ਦੋਹਰਾ 

ਕਲ ਕੋ ਅਸ ਆਗਿਆ? ਕਰੀ ਧਰੋ ਜਨਮ ਤੁਮ ਨਾਰ । 

ਦਿਲੀ ਬੀਚ ਸੁ ਜਾਇ ਕੈ ਚੌਦੂ ਗ੍ਰਿਹ ਅਵਤਾਰ !! 68 ॥ 

ਬੀਰ ਬਵੈਜਹਿ ਕੌ ਕਹਾ ਧਾਰੋ ਤੁਮ ਮਾਨੂਖ ਦੇਹਿ । 

ਮਹਿ ਸੰਗ ਹੁਇ ਕਰ ਜੁਧ ਕਰਹੁ ਤੁਰਕ ਨਾਸ ਜਸੁ ਲੰਹੁ ॥ 69 ॥ 


੪ ਪੁੰਥ। ਸਤਿਗੁਰੂ #ਅ ਪੌਥੀ ਸੁਭਾ $ਅ ਪੰਥੀ ਠਉਰ “ ਪੋਥੀ ਸਮੁਖ “ਅ ਪੋਥੀ ਅਵਨੀ ਅ ਪੌਥੀ 
ਅਇਜ 


62 ਗੁਰਬਿਲਾਸ ਪਾਤਸ਼ਾਹੀ ੬ 


ਚੌਪਈ 
ਸ਼ੀ ਗੁਰ ਆਗਿਆ ਸਿਰ ਪੁਰ ਧਾਰੇ । ਬਦਨ ਕਰ ਸਭ ਦੋਵ ਪਧਾਰੋ । 
ਮਾਤਾ ਜਾਗ ਉਠੀ ਪੁਨ ਤਬ ਹੀ । ਜਾਵਤ ਦੇਵ ਪਿਖੇ ਤਿਨ ਸਭ ਹੀ । 
ਨਿਜ ਸੁਤ ਪਿਖਾ ਭੂਮ ਬੈਠਾਨਾ । ਭਰ ਤਬ ਅੰਕ ਪ੍ਰਯੋਕ ਪਰ ਆਨਾ । 
ਸੀ ਗੁਰ ਮਾਯਾ ਮਾਤ ਭੁਲਾਈ । ਮਮ ਸੁਤ ਲੋਵਨਿ ਤਸਕਰ! ਆਈ । 
ਮਮ ਜਾਗਤ ਦਿਖ ਗਏ ਪਲਾਏ । ਨਹਿ ਜਾਗਤਿ ਤੌ ਸੁਤ ਲੰ ਜਾਏ। , 
ਅਸ ਕਹਿ ਲੀਨੋ ਨਿਜ ਉਰ ਲਾਈ । ਜਾਗਤ ਰਹੀ ਨੀਦ ਨਹਿੰ ਪਾਈ । 
ਤਬ ਲਉ ਨਿਸਾ ਔਧੇਰ ਬਿਹਾਨਾ । ਕਸਪ ਸੁਤ ਨਿਕਇਓ ਬਲਵਾਨਾ । 
ਮਰੀਚ ਨਿਵਾਸ ਦੇਖ ਸਭ ਹਰਖੇ । ਕਿਰਨਾ ਮਨੋ ਨਿਸਾ ਬਹੁ ਕਰਖੇ 1 70 । 
ਦੋਹਰਾ 
ਮਾਤ ਗੈਗ ਸੀ ਗੁਰੂ ਕੌ ਕਹੀ ਬਾਤ ਸਮਝਾਇ । 
ਤਸਕਰ ਸੁਤ ਲੋਵਨਿ ਅਏ ਮੌਰੀ ਨੀ'ਦ ਬਿਹਾਇ ॥ 71 ॥ 
ਮਮ ਜਾਗਤ ਦਿਖ ਕੈ ਸੋਉਂ ਗਏ ਛਾਡ ਸੁਤ ਚੋਰ । 
ਇਹ ਤੇ ਅਬ ਪਿਆਨਾ ਕਰਹਿ ਸੁਨ ਬਿਨਤੀ ਪ੍ਰਭ ਮੌਰ ॥ 72 1 
ਚੰਪਈ 
ਸ਼ੀ ਗੁਰ ਮਨ ਮਹਿ ਕੀਨ ਬੀਚਾਰਾ । ਪ੍ਰਭ ਮਾਯਾ ਇਨ ਮਤ ਭ੍ਰਮ ਡਾਰਾ । 
ਗੁਰ ਅਰਜਨ ਤਬ ਮੌਨ ਰਹਾਏ । ਕਵਿ ਕੀ ਬਿਨਤ ਸੁਨੋ ਚਿਤ ਲਾਏ । 
ਸਤਿਗੁਰ ਕੌਤਕ ਕੀਨ ਅਪਾਰਾ । ਵਡਾਲੀ [ਮਾਂਝ[“ ਬਾਲ ਤਨ ਧਾਰਾਂ । 
ਕਛੁਕ ਕਹਉ ਗੁਰ ਕਿਰਪਾ ਪਾਈ । ਸਤਿਗੁਰ ਪਿਆਨ ਸ੍ਧਾਸਰ ਜਾਈ ॥ 
ਸੌ ਗਾਥ ਸੁਨੋ ਸਾਧ ਨਿਰਧਾਰਾ । ਭਏ ਤਿਆਰ ਗੁਰੂ ਨਿਰੋਕਾਰਾ । 
ਰਥ ਹੈ ਬਹਿਲਾਂ ਸਾਜ ਅੰਤਤਾ । ਚੜ ਸੁਖਪਾਲ ਚਲੋ ਭਗਵੌਤਾ । 
ਸੁਨਹਿਰੀ ਜੜਿਓ ਜੜਾਵਨਿ ਭਾਰੀ । ਤਿਹ ਰਥ ਚੜ ਤਬ ਮਾਤ ਸਿਧਾਰੀ । 
ਹਰਿ ਗੌਂਬਿੰਦ ਗੁਰ ਗੋਦੀ ਲੀਨੇ । ਦਾਨ ਅਪਾਰ ਦ੍ਰਿਜਨਾ ਕਉ ਦੀਨੇ ॥ 73 ॥ 
ਰ ਦਹਰਾ 
ਬਹਿਲਾਂ ਪਰ ਦਾਸੀ ਚੜੀ ਹੈ ਚੜ ਦਾਸ ਅਪਾਰ । 
ਬਾਜ ਬਜਾਵਤਿ ਤਬ ਚਲੇ ਗੁਰ ਅਰਜਨ ਕਰਤਾਰ ॥ 74 ॥ 
ਦੇਵਨਿ ਤਬ ਬਾਜੇ ਹਨੇ ਫੁਲਨਿ£ ਕੌ ਬਰਖਾਇ । 
ਮਨ ਮਹਿ ਆਨੌਦ ਪਾਵਹੀ ਜੋ ਜੋ ਮੁਖਹੁ ਅਲਾਇ ।। 75 ॥ 
ਵਡਾਲੀ ਮਹਿ ਸਤਿਗੁਰ ਰਹੇ ਤੀਨ ਬਰਸ ਸੁਖ ਪਾਇ ।। 
ਸੁਧਾ ਸਰੋਵਰ ਪੁਨ ਅਏ ਬਾਜੇ ਅਧਿਕ ਬਜਾਇ ।। 76 ।1 


੪% ਪੋਥੀ ਮਾਤ ਸਚੇਤ ਭਈ “£ਟ ਪੋਥੀ ਚੌਰਸ _5ਅ ਪੌਥੀ ਦਿਨਕਰ ਆਇ “% ਪੌਥੀ ਵਿਚੋ %ਅ ਪੌਥੀ 
ਬਿਪ੍ਰਨ 5ਅ ਤੋਂ ਏ ਪੌਥੀ ਪੁਰਾਤਨ 


ਅਧਿਆਇ ਦਰਜ! ਉਤ 


ਸਵੇਜਾ 

ਪੁਨ ਤਾਹਿ ਸਮੇ ਗੁਰ ਆਗਮ ਪੱਖ ਸੁਧਾਸਰ ਲੌਕ ਸਬੈ ਹਰਖਾਏ । 

ਆਗੇ ਹੀ ਆਇ ਮਿਲੈ ਗੁਰ ਕਉ ਸਭ ਪਾਇ ਖੁਸ਼ੀ ਤਬ ਦੇਤ ਬਧਾਏ । 

ਗੁਰ [ਬੰਦਨਿ]” ਕੈ ਪੁਰ ਮਾਹਿ ਧਸੇ ਤਬ ਕੌਨ ਕਵੀ ਉਪਮਾਂ ਪੁਰ ਗਾਏ । 

ਸੇਸ਼ ਸੁਰੇਸ ਮਹੇਸ ਜਲੇਸ ਨਹੀ' ਅਲਕੇਸ ਪੁਰੀ ਇਹ ਭਾਵੇ ॥ 77॥ 

ਆਨੰਦ ਧਾਰ ਕੀਏ ਹਰਖਾਰ ਚਲੇ ਦਰਬਾਰ ਗੁਰੂ ਸੁਖ ਧਾਰੀ । 

ਨਾਂਗੇ ਹੀ ਪਾਦ” ਪਿਆਨ ਕੀਓ ਤਬ ਲੀਨ ਕੜਾਹ ਅਰਦਾਸ ਅਪਾਰੀ । 

ਉਪਮਾ ਦਰਬਾਰ ਕੀ ਕੈਸੇ ਕਰਹਿ ਜਨ ਤਾਹ ਜਹਾਜ ਸੁਸਿੰਧ ਮਝਾਰੀ । 

ਪਿਖ ਦਰਬਾਰ ਸੀ ਗੁਰ ਅਰਜਨ ਬੰਦਨ ਕੀਨ ਹਰਿ ਅਚਰ ਡਾਰੀ । 78॥ 
ਸੋਰਠਾ 

ਪੁਨ ਅਰਦਾਸ ਕਰਾਇ, ਪ੍ਰਸ਼ਾਇ ਵਰਤਾਦਿ ਤਬ ਹੀ ਦਯੋ । 

ਗੁਰ ਅਰਜਨ ਸੁਖ ਪਾਇ, ਕੀਨ ਪਰਿਕਰਮਾ ਪ੍ਰੰਮ ਸਿਉ”। 79 0 

ਰ ਚੌਪਈ 

ਬਾਰ ਬਾਰ ਬਦਨ ਦਰਬਾਰ । ਗੁਰ ਅਰਜਨ ਕੀਨੀ ਹਰਖਾਰ । 

ਦੇਵਤ ਦਾਨ ਚਲੇ ਸਖ ਪਾਈ । ਬੜੀ ਪਰਿਕਰਮਾ ਅਤਿ ਹਰਖਾਈ । 

ਗੁਰ ਅਰਜਨ ਮਨ ਕੀਨ ਵਿਚਾਰ । ਰਾਖਨ ਮ੍ਰਿਜਾਦ ਗੁਰੂ” ਕਰਤਾਰਾ । 

ਪ੍ਰਿਥਮੇ ਪ੍ਰਿਥੀਏ ਗ੍ਰਿਹ ਚਲ ਜਯੋ । ਬੋਦਨ ਕਰ ਨਿਜ ਧਾਮ ਸਿਧਯੇ । 

ਅਸ ਵਿਚਾਰ ਪ੍ਰਿਥੀਏ ਗ੍ਰਿਹ ਆਏ । ਸਮਝ ਭਾਤ ਬਡ ਚਰਨ ਗਹਾਏ । 

ਭਗਤਿ ਸਿੰਘ ਤਬ ਹਾਥ ਜਰਾਨੇ । ਬਿਨਤੀ ਕਰੀ ਸੋਕ ਜੀਅ ਆਨੇ। 

ਹੈ ਗੁਰ! ਤਿਨ ਬਡ ਵੌਰ ਕਮਾਈ । ਵਿਸ ਦੇ ਪਨੀ ਕਪਟਿ ਧਰਿ ਦਾਈ । 

ਔਰ ਅਨਿਕ ਛਲੁ ਕੀਨ ਅਪਾਰਾ । ਗੁਰੁ ਅਰਜਨ ਕਿਉ” ਬੈਦਨ ਧਾਰਾ ।। 80 ॥ 
ਦੌਹਰ” 

ਮਨੀ ਸਿੰਘ ਐਸੇ ਕਹਾ ਸੁਨ ਸਾਧੂ ਨਿਰਧਾਰ । 

ਸਤ ਗੁਰੁ ਸਮ ਚਿਤ ਸਦਾ ਕਪਟਿ ਕਰਹਿ ਨਿਰਵਾਰ।। 81॥ 

ਹਿਰਦੇ ਔਰ ਮੁਖ ਗੁਰੂ ਕੇ ਏਕ ਬਾਤ ਸਦ ਹੋਇ । 

ਦੁਸਟਿ ਜੀਵ ਰਿਦਿ ਕਪਟ ਧਰਿ ਮੁਖ ਮੀਠਾ ਰਹਿ ਸੌਇ£॥ 82॥ 
ਸਵੇਯਾ 

ਸਾਂਤਿ ਰਿਦੇ ਗੁਰ ਅਰਜਨ ਜੀ ਤਬ ਕੀਨ ਪਰਣਾਮ ਰਿਦੇ ਹਰਖਾਏ । 

ਮਾਥਾ ਟਿਕਾਇ ਤਬੈ ਨਿਜ ਪੁਤਹਿ ਤਹਿ ਕ੍ਰਿਪਾ ਪ੍ਰਭੁ ਬਾਲਕ ਪਾਏ । 


£% ਮੋਥੀ ਵਿਚੋ" “ਦ ਪੋਥੀ ਪਾਇ $ਅ ਪੌਥੀ ਜਤ “ਅ ਤੋਂ ਏ ਪੋਥੀ ਮਰਯਾਂਦਾ ਗਰ $ਅ ਪੌਥੀ ਸੰਗਿ ਗੁਰ 
$% ਪੌਥੀ ਓਇ 


64 ਗੁਰਬਿਲਾਸ ਪਾਤਸ਼ਾਹੀ ੬ 


ਪ੍ਰਿਥੀਆ ਰਿਦ ਤਰਕੇ ਦੌਟੂਕ ਭਯੋ ਪਿਖ ਤਾਸ ਕੌ ਪੁਤ ਮਨੋਂ ਖੁਨਸਾਏ । 

ਚਿਰਜੀਵ ਰਹੇਂ ਮੁਖ ਬੈਨ ਕਹੇ ਮਟਕੀ ਵਿਸ ਕੀ ਮੁਖ ਘਿਤ ਸਹਾਏ ॥ 83 ॥ 
ਚੌਪਈ 

ਮਾਤ ਗੈਗ ਪੁਨ ਆਈ ਤਹਾਂ । ਕਰਮੌ' ਬੜੀ ਜਿਠਾਣੀ ਜਹਾਂ । 

ਆਇ ਮਾਤ ਤਬ ਚਰਨਨਿ ਲਾਗੀ । ਹਰਿਗੋਬਿੰਦ ਗੋਦੀ ਵਡਭਾਗ । 

ਹਰਿਗੋਬਿੰਦ ਕੌ ਮਾਥ ਟਿਕਾਯੌ । ਕਹਿਯੋ ਕ੍ਰਿਪਾ ਤੁਮਰੀ ਸੁਤ ਪਾਯੋ । 

ਮੱਖ ਸਉ ਕਰਮੋ' ਦਈ ਬਧਾਈ । ਮਨ ਮਹਿ ਤਪੀ ਬਹੁਤ ਦੂਖ ਪਾਈ । 

ਜਰ ਬਰ ਆਠ ਟ੍ਰਕ ਹਰੈ ਗਈ । ਬਹੁ ਪ੍ਰਕਾਰ ਮਨ ਚਿੰਤਾ ਲਈਂ । 

ਪ੍ਰਸਪਰ ਪੂਛੀ ਕੁਸਲ ਬਹੋਰੀ । ਦਈ ਅਸੀਸ ਜੀਵ ਸੁਤ ਤੌਰੀ । 

ਪ੍ਰਿਥੀਏ ਕੀ ਗੁਰ ਆਗਿਆ ਪਾਏ । ਮਹਾਂ ਦੇਵ ਗਿ੍‌ਹਿ ਤਬ ਹੀ ਆਏ । 

ਪੁਤ ਸਹਤਿ ਤਬ ਬੋਦਨ ਕੀਨੀ । ਗੁਰ ਅਰਜਨ ਜੀ ਹੋਇ ਅਧੀਨੀ ॥ 84 ॥ 
ਦੋਹਰਾ 

ਸਾਂਤ ਰਿਦੈ ਮਹਾਂਦੇਵ ਜੀ ਮਨ ਮਹਿ ਆਨੰਦ ਧਾਰ । 

ਦਈ ਬਧਾਈ ਹਰਖ ਸਉਂ ਵਾਰਿਓ ਦਰਬ ਅਪਾਰ ।। 82 ।। 

ਨਿਜ ਮੁਖ [ਸਿਉ ਐਸੇ ਕਹਾ ਜੀਵੈ ਤੁਮਰੇ ਤਾਤ । 

ਮਹਾਂਬਲੀ ਜੋਧਾ ਭਯੋ ਜਾਨ ਇਸੇ ਬਿਖਯਾਤ ॥ 86 ।। 
ਚੌਪਈ ਰ 

ਹਾਂ ਦੇਵ ਕੀ ਆਗਿਆ ਪਾਏ । ਗੁਰ ਅਰਜਨ ਜੀ ਨਿਜ ਗ੍ਰਿਹਿ ਆਏ । 

ਕੌਤਕ ਕੀਨੇ ਅਨਿਕ ਪ੍ਰਕਾਰਾ । ਸੌ ਮੋ ਪੈ ਨਹਿ ਜਾਂਤ ਉਚਾਰਾਂ । 

ਤੀਨ ਬਰਸ ਕਾ ਸੁਤ ਜਬ ਚੀਨੋ । ਮਾਤ ਗੈਗ ਅਸ ਉਦਮ ਕੀਨੋ । 

ਗੁਰ ਅਰਜਨ ਕੌ ਕਹਾ ਸੁਨਾਈ । ਬ੍ਰਹਮ ਭੋਜ ਕਰੀਏ ਸ੍ਖ ਪਾਈ । 

ਸਰੀ ਗੁਰ ਕਹਾ ਦੇਰ ਨਹੀਂ ਲਾਵੇ । ਭੇਜ ਦਰਬਾਂ ਬਹੁ ਵਸਤੁ ਮੰਗਾਵੋ । 

ਤਬੈ ਮਾਤ ਸਭ ਵਸਤ ਮੈਗਾਈ । ਦੀਏ ਕੜਾਹੇ ਅਨਿਕ ਚੜਾਈ । 

ਗੁਰ ਅਰਜਨ ਜੀ ਤਬੈ ਬੁਲਾਏ । ਪ੍ਰਿਥੀਆ ਕਰਮੰ” ਦਨੇ ਆਏ । 

ਮਹਾਂਦੇਵ ਜੀ ਆਪਹਿ ਆਯੋਂ । ਸੁਧ ਸਾਂਤ ਰਿਦ ਹਰਖ ਧਰਾਯ ॥ 87 ॥ 

ਦਹਰਾਂ 

ਭਾਂਤ ਭਾਂਤ ਪਕਵਾਨ ਸਭ ਭਏ ਤਯਾਰ ਜਬ ਆਇ । 

ਤਬ ਨਿਵਤੇ ਬ੍ਰਹਮਨ! ਸਗਲ ਮਨ ਮਹਿ ਆਨੋਦ ਪਾਇ । 88। 

ਤਬ ਦ੍ਜਿ ਸਗਲ ਬੁਲਾਇ ਕੈ ਪਗਤ ਬਹੁਤ ਬਹਾਇ ।। 

ਮਨ ਬਾਛਤ ਭੌਜਨ ਦੀਓ ਗਨਨਾਂ ਗਨੀ ਨ ਜਾਇ॥ 89 ॥ 


੩੪ ਪੌਥੀ ਵਿਹੁੰ` “ਅ ਪੌਥੀ ਮਾਇਅ' ਭਅ ਤੋਂ ਦ ਪੋਥੀ) ਬਿਪਰਨ 


ਅਧਿਆਇ ਦੂਜ! 65 
ਚੌਪਈ 

ਹੋਇ ਸਬ ਤ੍ਰਿਪਤ ਉਠੇ ਦਿਜਰਾਈ । ਭਾਂਤਿ ਭਾਂਤਿ ਕੀ ਦਛਨਾਂ ਪਾਈ । 

ਮੁਖ ਸਉ ਸਭ ਦਿਜ ਐੱਸ ਉਚਾਰਾ । ਚਿਰ ਜੀਵੈ ਸੁਤ ਬਲੀ ਤੁਮਾਰਾ । 

ਇਹ ਕਹਿ ਦਿਜ ਨਿਜ ਧਾਮ ਸਿਧਾਏ । ਤਿਨ ਬਚ ਸੁਨ ਪ੍ਰਿਥੀਏ ਦੁਖ ਪਾਏ । 

ਬਹੁ ਸੌਭਾ ਤਬ ਦਿਖ ਨ! ਸਕਾਨੇ । ਭੌਜਨ ਲੈ ਨਿਜ ਧਾਮ ਸਿਧਾਨੇ । 

ਭੌਜਨ ਕਰ ਮਹਾਂਦੇਵ ਸਿਧਾਯੋ । ਨਿਜ ਮਨ ਮਹਿ ਬਡ ਆਨੰਦ ਪਾਯੋ । 

ਨਗਰ ਲੌਗ ਬਹ ਆਵਹਿ ਧਾਈ । ਰਾਮਦਾਸ ਗੁਰ ਵੇਲ ਵਧਾਈ ॥ 90 ॥ 
ਦੌਹਰਾ 

ਬਹੁਤ ਨਫੀਰੀ ਤੁਤੀਆ ਬਾਜੇ ਬਜਤ ਅਪਾਰ । 

ਕਰਮੌ' ਸਨ ਚਿੰਤਾ ਕਰੀ ਚਲ ਨਿਜ ਪਤਿ ਨਿਕਟਾਰ ।। 91 ।। 

ਹੈ ਪਤਿ ਗੌਗਾ ਸੁਤ ਭਯੋਂ ਅਰ ਗਿਹ ਦਰਬ ਅਨੌਤ । 

ਤੁਮਹਿ ਬੰਨ ਝਨੇ ਭਏ ਕਿਆ ਕਰ ਹੈ ਭਗਵੈਤ ॥ 92 ॥ 
₹ ਪਈ 

ਪ੍ਰਿਥੀਏ ਕਹਾ ਚਿੰਤ ਨਹਿ ਕਰਉ” । ਸੀਤਲਾ ਬਡੀ ਹੋਇ ਚਿਤ ਧਰਉ । 

ਇਹ ਬਿਧ ਬਾਤ ਭਈ ਪ੍ਰਤਿ ਬਾਮਾ । ਅਬ ਸਨ ਗਾਥ” ਗੁਰੁ ਅਭਿਰਾਸਾ ।। 

ਹਰਿ ਗੋਬਿੰਦ ਕੇ ਤੋਤਲ5 ਬੰਨਾਂ । ਸਨ ਸਨ ਮਾਤ ਕਰੈ ਮਨ ਚੌਨਾਂ । 

ਕਿੰਕਨ ਨਪਰ ਸਬਦ ਅਪਾਰ । ਮੋਹਿਹੈ ਦੇਖ ਸਭੈ ਨਰਿ ਨਾਰ । 

ਨੇਤਿ ਨੇਤਿ ਜਿਹ ਬੇਦ ਉਚਾਰੈ । ਸੌ ਗੁਰ ਅਰਜਨ ਅਜਰ ਵਿਹਾਰ । 

ਮਾਤ ਰੰਗ ਸਭ ਕਾਜ ਤਿਆਗੇ । ਹਰਿ ਗੋਬਿੰਦ ਜਬ ਖੇਲਨ ਲਾਗੇ । 

ਬਾਲ ਚਰਿਤ£ ਬਹੁ ਭਾਂਤ ਅਪਾਰਾ । ਕੀਨੇ ਹਰਿਗੇਬਿਦ ਕਰਤਾਰਾ । 

ਸੇਸ ਸਹਸ ਮੁਖ ਪਾਇ ਨ ਪਾਰੋ । ਤੁਛ ਬੁਧ ਮਮ ਕੰਸ ਉਚਾਰੋ । 93 1 
ਦਕੇਰਾ 

ਪਾਂਚ ਬਰਸ ਕੇ ਜਬ ਭਏ ਹਰਿ ਗੋਬਿੰਦ ਬਲਵਾਨ 1” 

ਠੰਢੀ ਤਬ ਨਿਕਸਤ ਭਈ ਅਤਿ ਭਾਰੀ ਦੁਖ ਖਾਨ।! 94॥ 

ਤਬ ਗੁਰ ਅਰਜਨ ਦਿਜਨ ਕੌ ਲੀਨੋ ਤੁਰਤ ਬੁਲਾਇ । 

ਦੁਰਗਾ ਭੇਟ ਸਭ ਹੀ ਪੜਹੁ ਕਰ ਪੂਜਾ ਮਨਿ ਲਾਇ । 95 ॥ 
ਅੜਿਲ 

ਇਹੁ ਦਿਖ ਪ੍ਰਿਥੀਏ ਮਨ ਮਹਿ ਅਤਿ ਸੁਖ ਪਾਇਓ । 

ਅਬ ਜਾਨੋ ਇਹ ਬਾਲਕ ਠੰਢੀ ਖਾਇਓ । 


॥% ਗੌੰਥੀ ਤਿਨ ਦਛਨ “£ ਪੌਖੀ ਪਿਖ ਐ ਪੋਥੀ _ਬਜਹਿ “ਅ ਪੋਥ) ਕਥਾ 5੮ ਪੋਥੀ ਮੀਠੋ ਅ ਪੋਥੀ 
ਚਰਿਤ੍ਰ 'ਏ ਪੰਥੀ ਭਗਵਾਨ ਰ 


66 


ਗੁਰ ਬਿਲਾਸ ਪਾਤਸ਼ਾਹੀ ੬ 


ਜੈਸ ਕੋਉਂ ਨਰ ਕਰੈ ਤੈਸ ਕੌ ਪਾਵਈ । 
ਹੋ ਪਾਪੀ ਕੇ ਮਨ ਪਾਪ ਪਾਪ ਪਚ ਜਾਵਈ । 96 ।। 

ਚ ___ ਚੌਪਈ 
ਨਿਕਸੀ ਮਾਤਾ ਬਹੁਤ ਅਪਾਰਾ । ਨੈਨ ਢਾਂਪ ਨਹਿ ਨੈਨ ਨਿਹਾਰਾਂ । 
ਤੀਨ ਦਿਵਸ ਨਿਕਸੀ ਕੋ ਭਏ । ਬਹੁਤ ਖੇਦ ਬਾਲਕ ਤਨ ਲਏ । 
ਖੇਦ ਨਿਵਾਰ ਨਿਹਾਰ ਮੁਰਾਰਾ । ਕੌਤਕ ਕਰਹਿ ਸੁ ਨਰ ਅਨੁਸਾਰਾਂ ॥ 
ਨੰਢੀ ਕੇ ਦਾਣੈ ਸਮ ਮੋਤੀ । ਨੌਨਨਿ ਪਰ ਸੋਭਤਿ ਬਡ ਜੋਤੀ । 


_ ਨੈਨ ਮੰਦ ਕਛੁ ਦਿਸਟ' ਨ ਆਵੈ । ਮਾਤ ਗੌਗ ਮਨ ਮਹਿ ਡਰ ਪਾਵੇ । 


ਪਾਂਚ ਦਿਵਸ ਜਬ ਭਏ ਬਿਤੀਤ । ਠੰਢੀ ਮੁੜੀ ਮਹਾਂ ਸੁਖ ਗੀਤ । 
ਬ੍ਹਿਮਣ£? ਭੇਟਾ ਦੁਰਗਾ ਕੀ ਰਰਹਿੰ । ਨਿਤ ਨਵੀਨ ਹਵਨ ਕਉ ਕਰਹਿ । 
ਕੌਨਿਆ ਕੌ ਭੌਜਨ ਨਿਤ ਦੇਵੈ । ਭੁਖਨ ਬਸਨ ਦੇਹਿ ਸੁਖ ਲੇਵੈ ॥ 97 ॥ 
ਕੌਡਲੀਆ 
ਬਾਹਮਣ ਕੇ ਪ੍ਰਸਾਦਿ ਤੇ ਦੁਰਗਾ ਭਈ ਪ੍ਰਮੈਨ । 
ਸਪਤ ਦਿਵਸ ਬੀਤਤ ਭਏ ਠੰਢੀ ਕਹਿ ਧੰਨ ਧੌਨ ॥ 
ਨੌੰਢੀ ਕਹਿ ਧੰਨ ਧੰਨ ਹਰਿ ਗੋਬਿੰਦ ਨੈਨਾ ਉਘਾਰੇ । 
ਦਿਖ ਹਰਖੀ ਤਬ ਮਾਤਾ ਔਰ ਦਿਖ ਸਭ ਪਰਵਾਰੇ । 
ਸਰੀ ਗੁਰੂ ਅਰਜਨ ਦੇਵ ਸ੍ਰੀ ਮੁਖ ਸਬਦ ਉਚਾਰਯੋ । 
ਨਿਜ ਸੁਤ ਕੇ ਪ੍ਰਥਾਇ ਔਰ ਸਭ ਜਗ ਕਉਂ ਤਾਰਯੋ । 98 । 
ਦੌਹਰਾ 
ਇਕ ਸੌ ਤਿੰਨ ਪਰ ਸਬਦ ਹੈਂ ਗਉੜੀ ਰਾਗ ਮਝਾਰ । 
ਕੰਢੀ ਕਸਟ ਨ ਵਿਆਪਈ ਜੋ ਨਰ£ ਸਬਦ ਉਚਾਰ ॥ 99 ।। 
ਗਉੜੀ ਮਹਲਾ ੫” 
ਨੇਤ ਪ੍ਰਗਾਸੁ ਕੀਆ ਗੁਰ ਦੇਵ । ਭਰਮ ਗਏ ਪੂਰਨ ਭਈ ਸੋਵ ॥ ਰਹਾਉ । 


` ਸੀਤਲਾ ਤੇ ਰਖਿਆ ਬਿਹਾਰੀ । ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥ 100 । 


ਨਾਨਕ ਨਾਮੁ ਜਪੈ ਸੌ ਜੀਵੈ । ਸਾਧਸੈਗਿ ਹਰਿ ਆੰਮ੍ਰਿਤ ਪੀਵੈ ॥ 101 ॥ 
ਅਰਥ ।। ਸਵੇਯਾ । 
ਨੈਨ ਪ੍ਰਗਾਸ$ ਗੁਰਦੇਵ ਕੀਓ ਭ੍ਰਮ ਦੂਰ ਭਯੇ ਮਨ ਮਹਿ ਸੁੱਖ ਪਾਯੋ । 
ਪੂਰਨ ਸੇਵ ਭਈ ਹਮਰੀ ਅਬ ਸੀਤਲਾ ਰਛ ਕਰੀ ਬਿਰਦਾਯੋ । 
ਪਾਰਬ੍ਰਹਮ ਕਰੀ ਕਿਰਪਾ ਹਮਰੇ ਸੁਤ ਨਾਨਕ ਠਾਮ ਮਹਾਂ ਰਸੁ ਖਾਯੋ' । 
ਸਾਧ ਸੋਗ ਬੁਢੇ ਜੁੜ ਹੌਹੀ ਹਰੀ ਹਰਿ ਆੰਮ੍ਰਿਤ ਪਾਨ ਕੇ ਦੁਖ! ਗਵਾਯੋ ॥ 102 ॥ 


ਦੁ ਪੋਥੀ ਨਜ਼ਰ _ “ਅ ਪੋਥੀ ਦਿਜਜਨ _?ਅ ਪੌਥੀ ਨੋਤ੍ਰ “ਏ ਪੋਥੀ ਜਨ _$) ਗੁਰ ਗ੍ਰੰਥ ਸਹਿਬ, 
ਪੰਨਾ 200 ਐਅ ਪੋਥੀ ਪ੍ਰਕਾਸ਼ “ ਪੌਥੀ ਸਰਖ ਪਾਯੋਂ _$ਅ ਪੋਥੀ ਦ੍ਰਖੁ 


ਅਧਿਆਇ ਦਰਜਾ 967 


ਦੋਹਰਾ 
ਐਸ ਸਬਦ ਸ੍ਰੀ ਗੁਰ ਕਹਾ ਮਨ ਮਹਿ ਆਨੌਦ ਧਾਂਰ । 
ਪੂਜਨ ਕੀ ਤਿਆਰੀ ਕਰੀ ਸ੍ਰੀ ਦੁਰਗਾ” ਦਰਬਾਰ ।1 103 ॥ 
ਸਭ ਪਰਵਾਰ ਕੌ ਸੰਗ ਲੈ ਗੈਗ ਮਾਤ ਪਰਬੀਨ । 
ਕਰਮ ਕੌ ਨਿਜ ਸੋਗ ਲੈ ਚਲੀ ਹਰਖ ਚਿਤ ਲੀਨ ।। 10411 
ਚੌਪਈ 
ਗੁਰ ਅਰਜਨ ਪ੍ਰਿਥੀਆ ਸੈਗ ਲੀਨੋ । ਆਨੰਦ ਧਾਰ ਦਾਨ ਬਹੁ ਦੀਨੋ । 
ਬਾਜ ਬਸਾਵਤਿ ਚਲੋਂ ਅਪਾਰਾ । ਦੁਰਗਿਆਣੇ ਦੇਵੀ ਦਰਬਾਰਾ । 
ਪ੍ਰਿਥੀਆ ਕਰਸੌ ਜਾਤ ਸੈਗ ਕੌਸੇ । ਸੂੰਨਾ ਗ੍ਰਿਹ ਹੋਵਤ ਹੈ ਜੈਸੇ । 
ਇਹ ਬਿਧ ਸੋ ਜਾਵਤ ਮਨ ਮਾਰੇ । ਕਾਹੌ ਸਿਉ" ਨਹੀ” ਬੋਨ ਉਚਾਰੇ । 
ਦਰਗਿਆਣੇ ਦੁਰਗਾ ਕਾ ਭੌਨ । ਦੁਰਗਾ ਬਿਪ ਪੁਜਾਰੀ ਤੌਨ । 
ਬਾਜ ਬਜਾਵਤ ਗੁਰ ਤਹਿ ਗਏ । ਦੁਰਗਾ ਭਵਨ ਦੇਖ” ਬਿਗਸਏ । 
ਧੁਜਾ ਨਲੇਰਂ ਸਿਉ ਦਰਬ ਅਪਾਰਾ । ਭੋਟਾ ਧਰੀ ਦੇਵਿ ਦਰਬਾਰਾ । 
ਦੇਵੀ ਕੀ ਪਰਿਕ੍ਮਾ ਕੀਨੀ । ਦੇਹੁਰੇ ਕੀ ਅਤਿਸੈ ਛਬ ਚੀਨੀ ॥ 105 ॥ 
ਸਵਯਾ 
ਐਸੀ ਧੁਜਾ” ਤਹਾਂ ਸੋਭਤਿ ਟੈ ਸਿਵ ਕੇ ਰਿਪੁ ਕੀ ਧੁਜ ਕੇ ਦੇਖ ਲਜਾਵੈ । 
ਸਾਮਹੇ ਸ਼ੇਰ ਬਿਰਾਜਤ ਸੁੰਦਰ ਦੁਸਟਨਿ ਕੌ ਮਨੋ ਮੁਲ ਪੁਟਾਵੈ । 
ਦਾਹਨੇ ਮਾਤ ਕੇ ਲੰ'ਕਰਾਂ ਕਰਦਤ ਛਤ੍੍‌ ਸੁਵਰਨ ਕੌ ਸੀਸ ਝੁਲਾਵੋ । 
ਮਾਤ ਕੇ ਮੰਦਰ ਕੀ ਉਪਮਾ? ਤਬ ਕੌਨ ਕਵੀ ਮੁਖ ਆਖਿ ਸੁਨਾਵੈ । 106 ॥ 
ਦੌਹਰਾ ਰ 
ਬਾਰ ਬਾਰ ਬੋਦਨ ਕਰੀ ਦੀਨੋ ਦਾਨ ਅਪਾਰ । 
ਬਾਜ ਬਜਾਵਤਿ ਤਬ ਅਏਂ ਸੀ ਗੁਰੂ ਧਾਮ ਮਝਾਰ ॥ 107 ॥ 
ਸੋਰਠਾ 
ਤਬੇ ਕੜਾਹੀ ਕੀਨ ਕੌਜਕਾ ਲੀਨ ਬੁਲਾਇ ਬਹੁ । 
ਭੁਖਨ ਚੁੰਨੀਆਂ ਦੀਨ ਬਜੇ ਬਜੰਤ ਸੁ ਹਰਖ ਜਿਉ । 108 11 
ਦਹਰਾ 
ਆਨੋਦ ਸਉ” ਸੀ ਗੁਰ ਜੀ$ ਦੀਨੋ ਦਾਨ ਅਨੌਤ । 
ਨਾਈ ਬ੍ਹਮਣ ਭਿਖਕ ਸਭ ਲੀਨ ਦਰਬ ਬਿਅੰਤ । 109।। 
ਚੌਪਈ __ 
ਮਿਲ ਮਿਲ ਝੁੰਡ ਤਿਆ ਤਬ ਆਈ । ਗੌਗ ਮਾਤ ਕੌ ਦੇਨਿ ਵਧਾਈ । 
ਪਾਰਜਾਤ ਕੇ ਫਲ ਅਪਾਰੀ । ਡਾਰਹਿ ਦੇਵ ਸੁ ਅੰਜਲ ਧਾਰੀ । 


'ਅ ਤੇ ਏ ਪੋਥੀ ਸੀਤਲਾ _“ਅ ਧੌਥੀ ਪਿਕ __% ਪੋਥ] ਨਾਰੌਲ _“£ ਪੱਥੀ ਥ੍ਰਜਾ £ਅਧੌਥੀ ਮਹਿਮ' 
ਓਦੂ ਪੋਥੀ ਸਤਿਗ੍ਰੂ 


68 ਗੁਰ ਬਿਲ'ਸ ਪਾਤਸ਼'ਹੀ ੬ 


ਅਤਿਸੈ ਤਹਾਂ ਕਲਾਹਲ ਭਯੋ । ਕਵਿ ਮੁਖ ਏਕ ਜਾਇ ਕਸਾਂ ਕਹਿਓ । 
ਇਹ ਭਈ ਪੂਰ ਔਰ ਗਥ ਕਹਉ । ਸਿਦਕ ਦਾਨਾ! ਤੁਮਤੇ ਮੈ ਲਹਉ । 
ਬਜਤ ਸੁ ਬਾਜੇ ਬਹੁ ਸੁਨ ਪਾਈ । ਪ੍ਰਿਥੀਏ ਕੀ ਨਾਰੀ ਰਿਸ ਖਾਈ । 
ਖਾਂਨ ਪਾਂਨ ਸਭ ਹੀ ਭੁਲ ਗਯੋ । ਮਾਨੋ ਇਹ ਹੈ ਸੌਕ ਭਵ ਲਯੋ” । 
ਪ੍ਰਿਥੀ ਚੰਦ” ਕੌ ਕਹਾਂ ਸੁਨਾਈ । ਹੇ ਪਤਿ ਮੁਹਿ ਬਡ ਚਿੰਤਾ ਪਾਈ । 
ਪ੍ਰਿਥਮ ਕਹਾ ਤੁਮ ਇਨ ਸਤ ਨਾਹੀ । ਸਭ ਕਛੁ ਆਵੈ ਮਮ ਗ੍ਰਿਹ ਮਾਂਹੀ ॥ 110 ॥ 
ਦੋਹਰ” 
ਸੰਦਰ ਸੁਤ ਦੀਨਾ ਪ੍ਰਭ ਦਿਖ ਇਨਕੇ ਗ੍ਰਿਹ ਮਾਹਿ । 
ਮਿਥਯਾ ਬਚਨ ਸੋ ਤਮ ਭਏ ਫਿਰ ਦਾਈ ਹਤਿਆਇ ॥111॥ 
ਬਹੁਰ ਸਰਪ ਭੈ ਹੋਇਓ ਉਲਟਿ ਤਿਸੈ ਕੌ ਘਾਇ । 
ਨੰਢੀ ਅਬ ਨਿਕਸਤ ਭਈ ਸੋ ਭੀ ਗਈ ਬਿਹਾਇ ॥ 112 । 
ਰ ਚੌਪਈ 
ਹੇ ਪਤਿ ਅਬ ਕਿਆ ਜਤਨ ਕਰੀਜੈ । ਜਾਂਤੇ ਯਾਹਿ ਪੁਤ ਹਤਿ ਕੀਜੇ । 
ਇਹੀ ਸਲ£ ਹਮਰੇ ਮਨ ਮਾਂਹਿ । ਹੈਂ ਪਤਿ ਕੋਸੇ ਸਲ ਇਹੁ ਜਾਇ । 
ਪ੍ਰਿਥੀ ਦੈਦ ਯਉ ਬੋਂਲਿਓ ਬਾਮੀ ਕਿਉ” ਕਲਪਤਿ ਰਹੈ ਰ੍ਰੋ ਸਵਿਧਾਨੀ । 
ਹਰਿ ਗੋਬਿੰਦ ਕੋ ਬਿਖ ਦੇ ਮਾਰਉ । ਤੋਹਿ ਸਲ ਹਉ ਤੁਰਤ ਨਿਵਾਰਉ' । 
ਹਰਿ ਗੋਵਿੰਦ ਕਾ ਏਕ ਖਡਾਵਾ । ਬ੍ਰਹਮਨ ਜਾਤ ਗੁਰੂ ਮਨ ਭਾਵਾ । 
ਪ੍ਰਾਤ ਕਾਲ ਸਦ ਦਹੀ ਪਿਲਾਵੈ । ਗੋਦੀ ਲੈ ਹਿਤ ਧਾਰ ਖਿਲਾਵੈ । 
ਤਾਂਕੋ ਪ੍ਰਿਥੀਏ ਨਿਕਟਿ ਬਰ ਲਾਯੋ । ਬਹੁਤ ਦਰਬ ਦੈ ਕਰ ਅਪਨਾਯੋ । 
ਤਿਹ ਕੋ? ਕਹਾ ਮੌਰ ਬਚ ਮਾਨੋ । ਔਰ ਤੋਹਿ ਮੰ" ਦੇਉ ਖਜਾਨੋ ॥ 113 ।। 
___ ਦੌਹਰਾ 
ਹਰਿ ਗੋਬਿੰਦ ਬਿਖ ਦੀਜੀਏ ਪੀਸ ਦਹੀ ਵਿਚ! ਪਾਇ । 
ਭਾਵੀ ਵਸ ਦ੍ਰਜਿ ਮਾਨੀਓ ਲੌਭ ਲਹਿਰ ਡੁਬ ਜਾਇ । 114॥ 
ਪ੍ਰਾਤ ਸਮੇ ਵਿਹੁ ਪੀਸ ਕੈ ਆਛੇਂ ਦਹੀ ਸਵਾਰਿ । 
ਜਾਇ ਪਿਲਾਵਨ ਤਬ ਲਗੋ ਗੁਰ ਕੌ? ਗੋਦੀ ਧਾਰਿ । 115 ॥ 
ਚੌਪਈ 
ਹਰਿ ਗੋਬਿੰਦ ਤਬ ਨਾਕ ਐੱਠਾਯੋ । ਨਿਜ ਕਰ ਸਉਂ ਦਹੀ ਦੂਰ ਹਟਾਯੋ । 
ਹਰਿ ਗੋਬਿੰਦ ਕੇ ਹਾਥ ਗਹਾਏ । ਇਕ ਕਰ ਸਉ ਦਿਜ ਨਿਜ ਬਲ ਲਾਏ । 
ਦੁਤੀ ਹਾਥ ਸਉ ਲਗੋ ਪਿਲਾਵਨ । ਬਾਲ ਸੋਰ ਕੀਨਾ ਬਿਲਲਾਵਨਿ । 
ਉਚੀ ਸੁਰ ਸਿਉ ਕਰੀ ਪੁਕਾਰਾ । ਮਾਤਾ ਮਾਤਾ ਕਰਿ ਸੁ ਉਚਾਰਾ । 


॥ਅ ਪੋਥੀ ਕਿਮ “ਅ ਪੌਥ) ਵਿਚੇ £ਦ ਪੌਥੀ ਮਾਨੋ ਸ਼ੌਂਕ ਅਵਤਿਰਤ ਭਯੋ 5ਅ ਤੋਂ ਏ ਪੋਥ! ਪ੍ਰਿਥੀਏ 
6% ਮੌਥੀ ਬਧ “ਅ ਤੇ ਦ ਪੌਥੀ ਸਲ ਤਿਹ “ਅ ਪੌਥੀ ਤਿਸਹ ਏਦ ਪੋਥੀ ਗ਼ਹਿ $ਅ ਪੋਥੀ ਸ) ਗੁਰ 


ਅਧਿਆਇ ਦੂਜਾ 69 


ਉਪਰ ਤੇ ਉਚੀ ਸੁਰ ਭਈ । ਸੌ ਮਾਤਾ ਸਰਵਨੀ ਸੁ ਲਈ' । 
ਸਾਹਿਬਜਾਦਾ ਰੌਵਤਿ ਭਾਰੀ । ਸ੍ਰੀ ਗੁਰ ਸਿਉ ਅਸ ਬਾਤ ਉਚਾਰੀ । 
ਤਾਂਕੀ ਸੁਧ ਲੋਵਹ ਮਹਾਂਰਾਜ । ਤਬ ਸਿਖ ਪਠੇ ਗਰੀਬ ਨਿਵਾਜ਼ । 
ਲੈ ਆਗਿਆ ਗੁਰ ਕੀ ਸਿਖ ਧਾਏ । ਦ੍ਰਿਜ ਕੇ ਸਹਿਤ ਤਬੈ ਲੈ ਆਏ ॥ 116 ॥ 
ਦੋਹਰਾ 
ਸੀ ਗੁਰ ਪੁਛਿਓ ਬਿਪੂੂ ਕੋ ਕਿਉ" ਇਨ ਕਰੀ ਪੁਕਾਰ । 
ਦਿਜ ਕਹਾ ਦਹੀ ਪਿਲਾਉ ਮੈ ਇਨਹਿ ਰੁਦਨ ਬਡ ਧਾਰ£ ॥ 117 ॥ 
ਦੁਧ ਨਿਜ ਕਰ ਮਹਿ ਧਾਰਕੈ ਸ੍ਰੀ ਗੁਰੂ ਲਗੇ ਪਿਲਾਨ । 
ਹਰਿ ਗੋਬਿੰਦ ਜੀ ਨਹਿ ਪੀਓ ਨਿਜ ਕਰ ਕਰਿਓ ਹਟਾਂਨ ।। 118 ॥ 
ਚੰਪਈ 
ਏਕ ਸੁਆਨ! ਸੁੰਦਰ ਸਭ ਚੰਗਾ । ਰੂਪ ਦੇਖਿ ਤਿਹ ਲਜਤਿ ਅਨੰਗਾਂ । 
ਪਿਸਤਾ ਜਾਤ ਗੁਰੂ ਮਨ ਭਾਯੋਂ । ਪਲੰਘ ਨਿਕਟ ਸਦ ਰਹਿਤ ਸੁਹਾਯੋਂ । 
ਤਾਂਕੋ ਸ਼੍ਰੀ ਗੁਰ ਕਹਾ ਬੁਲਾਈ । ਖਾਵੇ ਦਧਿ'ਪਿਸਤੇ ਮਨ ਲਾਈ । ਰ 
ਸਰਮਾ ਕਹਿਓ ਮੋਹਿ ਜਿਉ ਦੇਵੋ । ਯਾ ਮਹਿ ਕਯਾ ਪ੍ਰਭ ਸੈਕਾ ਲੋਵੇਂ । 
ਸੀ ਗੁਰ ਕਹਾ ਸੈਕ ਇਹ ਧਰੇ । ਹਰਿ ਗੋਬਿੰਦ ਨਹਿ ਪੀਵਨ ਕਰੈ । 
ਸਰਮਾ ਕਹਿਓ ਹੋਇ ਵਿਸ ਤਾਂਤੇ । ਹਰਿ ਗੋਬਿੰਦ ਨਹਿ ਪੀਵਤੇ ਜਾਂਤੇ । 
ਮੈ ਜੋ ਪੀਵਉ ਅਬਗਤਿ ਜਾਵਉ । ਫਿਰ ਕਬ ਤੁਮਰੋ ਦਰਸਨ ਪਾਵਉ । 
ਤਮਹਿ ਚਰਨ ਤੇ ਹੋਇ ਬਿਛੌਰਾ । ਤਾਂਤੇ ਪੀਵਨਿ ਹੈ ਨਹੀ” ਮੰਰਾ ॥ 119 ॥ 
ਦੌਹਰਾ 
ਗੁਰੁ ਅਰਜਨ ਐਸੇ ਕਹਾ ਪੀਵਹੁ ਸੋਕ ਤਿਆਗ । 
ਤਮ ਜਾਵੇ ਹਮ ਲੌਕ“ ਕਉ ਤੁਮ ਸਮ ਕੋ ਵਡਿਭਾਗ ॥ 120 ॥ 
ਮਨੀ ਪਚਾਨਨਿ ਤਬ ਕਹਾ ਭਗਤਿ ਸਿੰਘ ਸਨ ਪ੍ਰੀਤ । 
ਸ੍ਰੀ ਗੁਰੁ ਕੇ ਕ੍ਰਕਰ ਬਿਖੌ ਕਰਾਮਾਤ ਇੰਹ ਰੀਤ ॥ 121 ॥ 
ਚੌਪਈ 
ਸੀ ਗੁਰ ਬਚਨ ਮਾਨ ਸੋ ਸੁਆਨ । ਦਧਿ ਪੀਓ? ਅਰੁ ਤੌਜੋ ਪ੍ਰਾਨ । 
ਨਭ ਤੇ ਯਾਨ ਸੁੰਦਰ ਸਿਤ ਆਯੋਂ । ਚੜ ਸਰਮਾਂ`ਬੋਕ੍ਰੰਠ ਸਿਧਾਯੇਂ । 
ਅਵਗਿਆ ਗੁਰ ਦਿਖ ਪ੍ਰਭੂ ਦੁਖ ਲਯੋ । ਸੂਲ ਉਪਾਇ ਮਾਰ ਦ੍ਰਿਜ ਦਯੋਂ । 
ਅਵਨੀ ਪਰਾ ਮ੍ਰਿਤਕ ਹੁਇ ਬ੍ਰਹਮਨ । ਬਿਸਮੇ ਭਏ ਦੇਖ ਸ੍ਰੀ ਗੁਰ ਮਨ । 
ਸਤ ਦ੍ਰਿਜਿ ਕੇ ਪਰਥਾਇ ਬਿਚਾਰਾ । ਸ੍ਰੀ ਮੁਖ ਸਉ ਤਦ ਸਬਦ ਉਚਾਂਰਾ । 
ਭੈਰੋ' ਰਾਗੁ ਸਬਦਿ ਗ੍ਰਿਹ ਜਾਨੋ" । ਜਿਸੈ ਸੁਨੰ ਵਿਖ ਦੂਰ ਪਰਾਨੋ । 


“ਅ ਪੋਥੀ ਕੇ ਕਾਨਨ ਪਈ “ਏ ਕੀਨੋ ਸੌਰ ਅਪਾਰ ”£ ਪੋਥੀ ਕੂਕਰ 9ਅ ਪੋਥ ਬੈਕ੍ਰੇਠੇ “ਅ ਪੋਥੀ ਖਾਯੋਂ 
ਓਏ ਪੌਥੀ ਫ਼ਤਿਗੁਰ 


70 __ ਗੁਰ ਬਿਲਾਸ ਪਾਤਸ਼ਾਹੀ ੬ 


ਭੇਰਉ ਮਹਲਾ ੫ 
ਲੇਪੁ ਨ ਲਾਗੋ ਤਿਲਕਾ ਮੂਲਿ । ਦੁਸਟੁ ਬਾਹਮਣ ਮੂਆ ਹੋਇ ਕੈ ਸੂਲ ॥ 1 ।1 
ਹਰਿਜਨ ਰਾਖ ਪਾਰਬ੍ਹਮਿ ਆਪ । ਪਾਪੀ ਮੂਆ ਗੁਰ ਪਰਤਾਪਿ ।। ਰਹਾਉ ॥ 
ਅਪਣਾ ਖਸਮ ਜਨਿ ਆਪਿ ਧਿਆਇਆ ॥ 
ਇਆਣਾ ਪਾਪੀ ਓਹੁ ਆਪਿ ਪਚਾਇਆ ॥ 2 ॥ 
ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ । 
ਨਿੰਦਕ ਕਾ ਮਾਥਾ ਈਹਾਂ ਉਹਾਂ ਕਾਲਾ ॥ 3 ॥ 
ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ । 
ਮਲੇਛੁ ਪਾਪੀ ਪਚਿਆ ਭਇਆ ਨਿਰਾਸੁ ॥ 4 ॥ 
ਚੌਪਈ 
ਯਾਹ ਸਬਦ ਕਾ ਅਰਥ ਉਚਾਰਉ । ਜਸ ਮੁਹਿ ਬੁਧਿ ਸਮਝ ਚਿਤ ਧਾਰਉ । 
ਮਨੀ ਸਿੰਘ ਕਹੈ ਭਗਤ ਸਿੰਘ ਸੁਨੋ । ਸੁਨ ਸੁਨ ਕਥਾ ਸਮਝ ਚਿਤ ਗੁਨੋ । 122 । 
ਦੋਹਰਾ 
ਲੋਪ ਲਾਗ ਸਾਕੋਂ ਨਹੀ” ਸੁਤ ਕੌ ਤਿਲ ਭਰ ਆਇ । 
ਦੁਸਟਿ ਬਿਪ੍ਰਂ ਮਾਰਿਓ ਪ੍ਰਭੂ ਤਾਂ ਤਨ ਸੂਲ ਉਪਾਇ । 123 ॥ 
ਹਰਿ ਜਨ ਰਾਖੇ ਪਾਰਬ੍ਰਹਮ ਪਾਪੀ ਮੂਓ ਸੋਤਾਪ । 
ਜੈਸਾ ਕੀਆ ਤੌਸਾ ਲਹਾ ਕੀਤਾ ਪਾਇਉ ਆਪ ॥ 124॥ 
ਛਪੇ 
ਆਪਣਾ ਖਸਮ ਧਿਆਇ ਦਾਸ ਮਨ ਆਨੰਦ ਪਾਵੈ । 
ਅਗਯਾਨੀ ਪਾਪੀ ਹੋਇ ਤਿਸੈ ਪ੍ਰਭ ਆਪ ਖਪਾਵੈ । 
ਮਾਤ ਪਿਤਾ ਸਮਾ ਪ੍ਰਭੂ ਦਾਸ ਆਪਣੇ ਰਖਵਾਲਾ । 
ਜਨ ਕਾ ਨਿੰਦਕ ਜੋਉ, ਮਾਥ“ ਦ੍ਹੂੰ ਲੌਕ ਸ੍‌ ਕਾਲਾ । 
ਜਨ ਕੀ ਸੁਣੀ ਅਰਦਾਸ ਗੁਰੂ ਨਾਨਕ ਪਰਮੰਸਰ । 
ਪਾਪੀ ਪਚੋ ਮਲੇਛ ਭਇਆ ਨਿਰਾਸ ਦਰਹੁ ਧੁਰ ॥ 125 ॥ 
ਚੌਪਈ 
ਐਸੇ ਸਬਦ ਗੁਰ ਜੀ ਕਹਾ । ਨਿਜ ਸੁਤ ਦਿਜ ਪਰਥਾਇ ਸੁ ਲਹਾ । 
ਸੁਆਨ ਦੇਹ ਗੁਰ ਤਬੈਂ ਦਬਾਈ । ਆਛੋਂ ਬਸਤ ਓਢ ਬਨਾਈ । 
ਇਹ ਭਈ ਪੁਰ ਔਰ ਸੁਨ ਬਾਤਾ । ਜੋ ਦਿਜ ਮੂਆ ਕੀਨ ਉਤਪਾਤਾ । 
ਅਵਨੀ ਪਰਾ ਮ੍ਰਿਤਕ ਦਿਜ”! ਪਾਂਪੀ । ਮਾਤ ਗੈਗ ਤਿਹ ਦੇਖ ਸੋਤਾਪੀ । 
ਤਬ ਮਾਤਾ ਮਨਿ ਦਯਾ ਬਸਾਈ । ਹਾਥ ਜੌਰ ਅਸਿ? ਬਿਨੌ ਅਲਾਈ । 
_ਇਹ ਦਿਜ ਦੀਜੈ ਹੈ ਪ੍ਰਭੁ ਪ੍ਰਾਨਾਂ । ਦਯਾ ਧਾਰਿ ਹੈ ਕਿਪਾ ਨਿਧਾਨਾਂ । 


4 
9੧) ਗੁਰੂ ਗ੍ਰੰਥ ਸਾਹਿਬ, ਪੰਨਾਂ 1137 'ਇ ਪੰਥ) ਬਹਮਨ 5% ਪੌਥੀ ਤੁਲ “ਅ ਤੋਂ ਏ ਪੌਥੀ ਮ੍ਰੰਹ %ਅ ਪੰਥੀ 
ਵਹ £ਅ ਪੋਥੀ ਇਮ ੍ 


“ਧਿਆਇ ਦੂਜਾ 71 


ਸਤਿਗਰ ਕਹਾ ਨ ਇਸੇ ਜਿਵਯੇ । ਵਡ ਪਾਪੀ ਇਹ ਅਵਗਤ ਜਯੇ । 

ਹਰਿ ਗੋਬਿੰਦ ਕਾਂ ਦੌਖੀ ਭਾਰੋਂ । ਜੀਵਣ ਲਾਇਕ ਨਹੀ” ਵਿਚਾਰੋ ।। 126 ॥ 
ਦੋਹਰਾ 

ਫਿਰ ਮਾਤਾ ਐਸੇ ਕਹਾ ਜਉ ਨ [ਜਿਵਾਵੇਂ|' ਯਾਹਿ । 

ਸਭੈ ਲੌਕ ਐਸੇ ਕਹੈਹਿ ਇਨਹਿ ਹਨਾ ਚਿਤ ਚਾਹਿ । 127 ॥ 

ਤਾਂਤੇ ਇਸੇ ਜਿਵਾਈ ਯੇ ਜਗ ਨਿੰਦਾ ਮਿਟ ਜਾਇ । 

ਗੌ ਢਦ੍ਰਿਜ ਕੀ ਰਖਿਆ ਕਰਨ ਤਮਰੋ ਬਿਰਦ ਸਦਾਇ ॥ 128 ॥ 
ਸਵੇਯਾ 

ਮਾਤ ਕਰੀ ਬਿਨਤੀ ਬਹੁ ਬਾਰ ਸੁ ਮਾਨ ਲਈ ਪ੍ਰਭੁ ਜੀ ਦੁਖ ਭੋਜਨ । 

ਸਤਿ ਨਾਮ ਕਾ ਮੌਤ ਪੜਿਓ”! ਜਲ ਮਧ ਸੌ ਪਾਇ ਦੀਓ ਤਿਸਕੇ ਮੁਖ ਰੌਜਨ । 

ਪਾਨ ਸਧਾਕਰ ਜੀਵ ਉਠਿਓ ਦਿਜ ਰਾਮ ਉਚਾਰਤਿ ਜੋ ਦੁਖ ਭੋਜਨ । 

ਐਸੋ ਕੁਕਰਮ ਕੀਓ ਕਿ ਦਿਜਾਧਮ ਪੂਛਤ ਭੋ ਸ੍ਰੀ ਗੁਰੂ ਅਰਿ ਰੋਜਨ ॥ 129 ॥ 
ਕੰਡਲੀਆ 

ਹਾਥ ਜੋਰ ਦਿਸ ਅਸ ਕਹਾ ਸੁਨੋ ਗਰੀਬ ਨਿਵਾਜ । 

ਹਮਰੇ ਵਸ ਕੁਛ ਹੈ ਨਹੀ” ਭਾਵੀ ਕੀਨੇ ਕਾਜ । 

ਭਾਵੀ ਕੀਨੇ ਕਾਜ ਪ੍ਰਿਥੀ ਚੋਦ” ਮੋਹਿ ਬੁਲਾਯੌ । 

ਦੀਨ ਦਰਬ ਕੌ ਲੋਭ ਮੌਹਿ ਤਿਨ ਚਿਤ” ਭਰਮਾਯੋ । 

ਇਹ ਬਿਧ ਸਿਖਯਾ ਦੀਨ ਹਲਾਹਲ ਦਧ ਮਹਿ ਦੀਜੈ । 

ਦੇਉ ਖਜਾਨੋ ਔਰ ਮਾਨ ਬਚ ਮੇਰੋਂ ਲੀਜੈ । 130 ॥ 

ਰ ਦੌਹਰਾ 

ਭਾਵੀ ਮੌਹਿ ਮਤਿ ਹਿਰ ਲਈ ਲੀਓ ਬਚਨ ਤਿਹ ਮਾਨ । 

ਲੋਭ ਲਹਿਰ ਡ੍ਬਯੋ ਪ੍ਰਭੂ ਦਈ ਬਿਖ ਦਧਿ ਮਹਿ ਠਾਨ ॥ 131 ॥ 
ਕੁੰਡਲੀਆ 

ਬਿਖ ਕਾਰਨ ਪ੍ਰਭ ਕਹਿ ਦੀਓ ਹੇ ਪ੍ਰਭੂ ਕ੍ਰਿਪਾਨ ਨਿਧਾਨ । 

ਛਿਮਾ ਭੁਲ ਹਮਰੀ ਕਰੋਂ [ਅਧਮਜੀਤ ਮੌਹਿਜਾਨ] ॥ 

ਸਰਨਾਗਤਿ ਮੁਹਿ ਜਾਨ ਸਰਨਿ ਕੀ ਲਾਜ ਸੁ ਰਾਂਖੋਂ । 

ਬਖਸੋ ਭਿਤ ਪਛਾਠ ਇਹੈ ਬਿਨਤੀ ਤੁਮ ਭਾਖ । 

ਸੀ ਗੁਰ ਮੁਖਹੁੰ ਉਚਾਰ ਅਵਗਿਆ ਜਿਨ ਕੀ ਕੀਨੀ । 

ਸੋਈ ਬਖਸੇ ਤੋਹਿ ਹੋਇ ਤਿਨ ਅਗ੍ਰ ਅਧੀਨੀ ॥ 132 ॥ 


/ਅ ਪੋਥੀ ਵਿਚੋ “ਅ ਪੋਥੀ ਪਠਿਓ £ ਪੋਥੀ ਪ੍ਰਿਥੀਏ _“ਅ ਪੌਥੀ ਮਨ 'ਅ ਤੇ ਏ ਪੌਂਬੀ ਗੋਰਲ ਕਉ 
6% ਪੋਥੀ ਕਰੂਣ ਅ ਤੋਂ ਏ ਪੌਥੀ ਵਿਚੋ 


ਪਰ ਗੁਰ ਬਿਲਾਸ ਪਾਤਸ਼ਾਹੀ ੬ 


ਦੁਹਰਾ 
ਸਰੀ ਗੁਰੂ ਕੌ ਬਚ ਮਾਨਕੌ ਹਰਿ ਗੋਬਿੰਦ ਪਗ ਲਾਗ । 
ਹਰਿ ਗੋਬਿੰਦ ਜੀ ਨਜ਼ਰ ਕਰ ਸੋਉ ਭਯੋਂ ਥਡਭਾਗ ॥ 133 । 
ਚੌਪਈ 
ਨਵਾਂ ਜਨਮ ਦਿਜਨੇ ਜਬ ਪਾਯੋ । ਸੀ ਗੁਰ ਫਿਰ ਤਿਹ ਬਚਨ ਅਲਾਯੋਂ । 
ਹੇ ਦਿਜ ਪ੍ਰਿਥੀਏ ਮੁਖ ਪਰ ਕਹੇ । ਜੋ ਤਿਨ ਕਹਾ ਸੁ ਸਭ ਹੀ ਲਹੇਂ । 
ਬ੍ਹਮਨ ਕਹਾ ਪ੍ਰਭੂ ਸਭ ਭਾਖਉ । ਤਿਸ ਕੇ ਮੁਖ ਪਰ ਛਪੀ ਨ ਰਾਖਉ । 
ਤਬ ਗਰ ਦਿਜ ਕਉ ਭੀਤਰ ਰਾਖਾ । ਕਿੰਕਰ ਬੌਲ ਬਚਨ ਤਿਹ ਭਾਖਾ । 
ਪ੍ਰਿਥੀ ਚੰਦ ਕੇ ਗ੍ਰਿਹ ਤੁਮ ਜਾਵੋ । ਆਦਰ ਸਉ ਤਿਹ ਮੁਹਿ ਢਿਗਾਂ ਲਯਾਵੇਂ । 
ਬਚਨ ਮਾਨ ਗੁਰ ਕੌ ਸਿਖ ਗਯੋ । ਆਦਰ ਸਉ ਤਿੰਹ ਲਯਾਂਵਤ ਭਯੋ । 
ਪ੍ਰਿਥੀ ਚੈਦ ਕੋ ਦੇਖ ਉਠੇ ਗੁਰੁ । ਬੈਦਨ ਕਰ ਬੌਠੇ ਆਸਨ ਪਰ । 
ਨਿਮਿ ਹੋਇ ਗੁਰ ਬਚਨ ਅਲਾਏ । ਬਡੇ ਭ੍ਰਾਤ ਪਿਤ ਸਮ ਜਗ ਗਾਏ ॥ 134 ॥ 
ਦਹਰਾਂ 
ਤਾਂਤੇ ਤਮ ਥੇ ਪਿਤਾ ਸਮ ਬੋਰ ਭਾਵ ਕਿਮ ਧਾਰ । 
ਬੈਰ ਤੋ ਹਮਰੇ ਸਾਥ ਥਾ ਕਿਆ ਬਾਲਕ ਤੁਮ ਟਾਰ।। 135 ॥ 
ਤਮੈ ਦਿਵਾਈ ਬੈਰ ਕਰ ਬਾਲਕ ਬਿਖ ਦਧਿ ਸਾਥ । 
ਸੁਤ ਪਰਮੇਸਰ ਰਾਖਿਓ ਕਿਆ ਆਇਓ ਤੁਮ ਹਾਥ । 136 ॥ 
ਸਵਯਾ 
ਸੁਤ ਰਾਖ ਲਿਯੋ ਗੁਰ ਨਾਨਕ ਜੀ ਤੁਮਰੇ ਮੁਖ ਕਾਲਖ ਦਾਗ ਲਗਾਯੋਂ । 
ਭੂਮ ਅਕਾਸ ਰਹੇ ਜਬ ਲੌ ਤਬ ਲੌ ਤੁਮਰੋ ਅਪਜਸ ਭ੍ਰ ਪਰ ਛਾਂਯੋ । 
ਪ੍ਰਿਥੀਏ ਤਬ ਨਾਹ ਕਰੀ ਮੁਖ ਸੋਉ ਉਪਲੰਭ ਝੂਠੇ ਤਮ ਮੋਹਿ ਅਲਾਯੋ । 
ਵਿਖਕੇ ਇਹ ਦੇਨ [ਦਿਵਾਵਨ|“ ਮਹਿ ਨਹਿ ਹੇਤ ਹਮਹਿ ਤਿਨ ਯਉ ਮੁਖ ਗਾਯੋ ।137॥ 
ਚੌਪਈ 
ਗੁਰ ਅਰਜਨ ਤਬ ਬਿਪ੍ਰ ਬਲਾਯੋ । ਪ੍ਰਿਥੀਏ ਕੇ ਸਨਮੁਖ ਬੋਠਾਯੋ । 
ਜੋਉ ਬਾਤ ਪ੍ਰਿਥੀਏ ਨੇ ਭਾਖੀ । ਪ੍ਰਿਥੀਏ ਮੁਖ ਪਰ ਸੌ ਦਿਜ ਆਖੀ । 
ਜਦਪਿ ਦਿਜ ਸਾਚੇ ਕਹਿ ਦੀਨੇ । ਤਦਪਿ ਨੈਨ ਨਿਮ੍‌ ਨਹਿ ਕੀਨੇ । 
ਪ੍ਰਿਥੀਏ ਮਨ ਮਹਿ ਅਤਿ ਰਿਸ ਖਾਈ । ਗਾਰੀ ਦਈ ਜੋਊ ਮਨ ਆਈ । 
ਕਾ ਭਯੋ ਦਿਜ ਤੇ ਝ੍ਰਠ ਕਹਾਇ । ਉਪਾਲੰਭ ਤੋਹਿ ਹਮ ਕੇ ਲਾਇ । 
ਇਹ ਸੁਨ ਹਮਰੋ ਮਨ੍ਹਆਂ ਤਾਯੋ । ਅਬ ਮੇਰੇ ਮਨ ਉਦਮ ਆਯੋ । 


੩੮ ਪੋਥੀ ਗੋਪ “ਅ ਪੌਥੀ) ਮੋ ਪਹਿ $ਅ ਪੋਬੀ ਟੀਕਾ _“ਦ ਪੋਥੀ ਵਿਚੋਂ 


ਅਧਿਆਇ ਦਰਜ ਰ 73 


ਐਸ ਜਤਨ ਅਬ ਰਿਦੈ ਬਥਿਚਾਰਉ ।' ਤੁਮਰੇ ਸਹਿਤ ਤੁਮਰੋ ਸੁਤ ਮਾਰਉ” । 
ਕਟਕ ਬਚਨ ਪ੍ਰਿਥੀਏ ਅਸ ਭਾਖੇ । ਸਰੀ ਗੁਰ ਕਛੁ ਮਨ ਮਹਿ ਨਹੀ” ਰਾਖ ॥ 138। 
ਦੰਹਰਾ 
ਕਿਹ ਕਾਜ਼ਨ ਦੁਖ ਕੌ ਸਹੋ ਸੀ ਗੁਰ ਐਸ ਅਲਾਇ । 
ਛੋਟੇ ਤੁਮ ਪ੍ਰਿਥੀਏ ਕਹਯੋ ਹਮ ਦੀਰਘ ਅਧਿਕਾਇ । 139 ॥ 
ਕੇਡਲ।ਆਂ 
ਹਮ ਕੌ ਤਜ ਕਰ ਪਿਤਾ ਨੇ ਦਈ ਗੁਰਾਈ ਤੋਹਿ । 
ਔਰ ਬਾਤ ਕੌਉਂ ਹੈ ਨਹੀ" ਇਹੈ ਈਰਖਾ ਮੰਹਿ । 
ਇਹੈ ਈਰਖਾ ਮੋਹਿ ਸੁਨੋ ਅਰਜਨ ਕਹੋ” ਸਾਚੀ । 
ਗੁਰੁ ਅਰਜਨ ਤਬ ਕਹਯੋ ਪਿਖ ਕੌ ਤਿਹ ਮਤਿ ਕਾਚੀ । 
ਔਰ ਸਭੀ ਕਿਛ ਹੋਇ ਏਹੁ ਤਮ ਹਾਥ ਨ ਆਵੋ । 
ਕਰੋ ਜਤਨ ਜਬ ਅਨਿਕ ਅੰਤ ਤੁਮ ਹੀ ਪਛਡਾਵੈ ।। 140 ॥ 
ਅਤੜਿਲ 
ਕਛੂ ਨਈ ਨਹੀ" ਭਈ ਬਾਤ ਇਹ ਚਲਤੀ ਆਈ । 
ਗੁਰ ਨਾਨਕ ਸੁਤ ਛਾਡ ਦਈ ਗੁਰੁ ਅੰਗਦ ਤਾਂਈ 1? 
ਜੋਉ ਕਰਹਿ ਗੁਰ ਸੇਵ ਸੋਉ ਬਰ ਨਿਸਚੇ ਪਾਵੈ । 
ਹੋ ਜੌ ਗੁਰ ਤੇ ਮੁਖ ਫਿਰੋ ਸੋਉ ਭੁਮ ਆਵੋ ਜਾਵੈ ।। 141॥ 
ਚੌਪਈ 
ਯਉਂ ਸੁਨ ਪ੍ਰਿਥੀਏ ਕਹਾ ਰਿਸਾਈ । ਕਾ ਭਯੋ ਜਉਂ ਤੁਮ ਲੀ ਗੁਰਿਆਈ । 
ਬਡ ਖੌਸ ਲੋਵਤ ਬਲ ਪਾਏ । ਤਬ ਤੁਮਰੋਂ ਕਛ੍ਹ ਨਹੀ” ਬਸਾਏ । 
ਸਖ ਕੀ ਨੀਂਦ ਨ ਸੋਵਨ ਦੇਵਹਿ` । ਜਬ ਬਲ ਪਰੋ ਤਬੌ ਖਸ ਲੇਵਹਿ` । 
ਤੁਮਰੇ ਸਹਤ ਸੁਤੇ ਕੋ ਘਾਵਉ'“ । ਤਉ ਪ੍ਰਿਥੀਆ ਨਿਜ ਨਾਮ ਸਦਾਵਉ” । 
ਸੀ ਗੁਰ ਕਹਾ ਲਾਲ ਦਿ੍‌ਗ ਕਰੋ । ਕਿਆ ਕਰਹੋਂ ਤੁਮ ਸੇ ਨਹੀ' ਮਰੋ" । 
ਪ੍ਰਿਥੀਏ ਕਹਾ ਦਿਲੀ” ਹਉ ਜਾਮਉ” । ਜਹਾਂਗੀਰ ਕੌ ਜਾਇ ਸੁਨਾਵਉ” । 
ਤਿਹ ਠਾਂ ਤੋ ਕਉ ਪਕਰ ਮੰਗਾਉ । ਸੁਤ ਦਾਰਾ ਸਣ ਖੋਦ ਦਿਵਾਂਉ । 
ਜਬੈ ਦੁਖਤ ਹ੍ਹੈ ਤੁਮਹਿ ਪੁਕਾਰੋ । ਲਾਲ ਔਖੀ" ਤਬ ਅਰਥ ਨਿਹਾਰੋ ॥ 142 
ਦੋਹਰਾ 
ਬਹੁਤ ਸਪਰਧਾ ਜਬ ਬਢੀ ਭਾਖਤ ਬਚਨ ਕਠੌਰ । 
ਪ੍ਰਿਧੀਆ ਤਬ ਨਿਜ ਗ੍ਰਿਹਿ ਗਾਇਓ ਕਰੀ ਚਿੰਤ ਬਹੁ ਘੋਰ ।। 143।। 


ਦ ਪੋਥੀ ਤੁਮਹਿ ਅਤ ਤੁਮਹਿ ਸਤ ਕਉ ਮਾਰਉ % ਪੋਥੀ ਸਤਿਗੁਰੂ “ਅ ਪੌਥੀ ਗੁਰ ਨਾਨਕ ਸਤਿ ਛੱੜਿ 
ਦਈ ਅੰਗਦ ਗੁਰਿਆਈ “ਅ ਪੋਥੀ ਤੁਮਹਿ ਅਰ ਤੁਮਰੇ ਸਤ ਘਾਵਉ “£ ਪੌਥੀ ਲਵਪੁਰ 


74 


ਗੁਰ ਬਿਲਾਸ ਪਾਤਸ਼ਾਹੀ ੬ 


ਯਾਹਿ ਧਯਾਇ” ਪੂਰਣ ਭਯੋ ਜੋ ਸੁਨ ਹੈ ਮਨ ਲਾਇ । 

ਸੀਤਲਾ ਅਰ ਵਿਖ ਖੌਦ ਜੋ ਤਾਕੇ ਨਿਕਟਿ ਨ ਜਾਇ ॥ 144॥ 

ਆਗੇ ਪ੍ਰਿਥੀਆ ਜਾਇ ਗੋ ਜਿਹ ਬਿਧ ਸੁਲਹੀ ਪਾਸ । 

ਦਿਲੀ ਜਾਇ ਮੁੜ ਗ੍ਰਿਹ ਰਚੇ ਸੌ ਗਥ ਕਰਉ” ਪ੍ਰਕਾਸ ॥ 145 ।। 

ਔਰ ਗਾਂਥ ਇਕ ਹੋਇਗੀ ਗੁਰ ਅਰਜਨ ਦਿਜ ਸੰਗ । 

ਹਰਿ ਗੋਬਿੰਦ ਤਬ ਟਾਰ ਹਰਿ ਪੁਰਨ ਪੜ ਪ੍ਰਸੰਗ ॥ 146 ॥ 

ਇਤਿ ਸ੍ਰੀ ਗੁਰ ਬਿਲਾਸ ਬਾਲ ਚਰਿਤ੍ਰ ਪ੍ਰਿਥੀਏ ਰੋਸ ਬਰੈਨਨ ਨਾਮ । 
ਦੁਤੀਆ ਧਯਾਇ ਸਮਾਪਤ ਮਸਤ ਸੁਭ ਮਸਤ ॥ ਬੋਲਹੁ ਜੀ ਵਾਹਿਗੁਰੂ ।। 


ਅਧਿਆਇ ਤੀਜਾ 


ਦੋਹਰਾਂ 
ਸ੍ਰੀ ਗੁਰੂ ਨਾਨਕ ਚਰਨ ਕਉ ਨਮੇਂ ਸੁ ਮਨ ਚਿਤ ਲਾਇ । 
ਬਾਨੀ ਕਉ ਆਗਿਆ ਕਰੇ ਮੌਰੀ ਕਰੈ ਸਹਾਇ ॥ 1 ॥ 
ਜਬ ਪ੍ਰਿਥੀਆ ਨਿਜ ਸਦਨ” ਸਧਾਰਯੋ । ਦਿਲੀ ਜਾਊ” ਇਹ ਮਨਿ ਧਾਰਿਯੌ । 
ਸੁਤ ਦਾਰਾ ਨਿਜ ਸੰਗ ਲੈ ਜਾਵਉ । ਅਬ ਹਉ ਇਹ ਠਾਹਰ ਨ ਬਸਾਵਉ । 
ਮਹਾਂਦੇਵ ਜਬ ਇਹ ਸੁਨ ਪਾਂਈ । ਪ੍ਰਿਥੀਆ ਚਲਿਓ ਨਗਰ ਤਜ ਭਾਈ । 
ਮਹਾਂਦੇਵ ਪ੍ਰਿਥੀਏ ਗ੍ਰਿਹ ਆਯੋ । ਬਡੇ ਭ੍ਰਾਂਤ ਕੇ ਪਗ ਸਿਰ ਨਿਆਯੋ । 
ਹਾਥ ਜੋਰ ਪਨ” ਬਿਨਤ ਉਚਾਰੀ.। ਤੁਮ ਕਹਿ ਓਰ ਸੁ ਕਰੀ ਤਿਆਰੀ । 
ਕਹੀ ਪ੍ਰਿਥੀਏ ਹਉ ਦਿਲੀ ਜਾਵਉ । ਤਹਿ ਅਰਜਨ ਕਉਂ ਪਕਰ ਮੰਗਾਵਉ ॥2॥ 
1 ਮਹਾਂਦੇਵੋਵਾਚ ।। 
ਹਮ ਛੋਟੇ ਹਹਿ” ਪੁਤ ਸਮਾਨ । ਤਮ ਹੋ ਬਡੇ ਪਿਤਾ ਸਮਾਨ । 
ਤਮਕੋ ਲਾਇਕ” ਨਹਿ ਅਸ ਬਾਤਾ । ਲਘੁ ਭਰਾਤਨਿ ਕੌ ਚਹਿ ਤੁਮ ਤ੍ਰਾਤਾ ॥ 3 ॥ 
ਦੌਹਰਾ 
ਗੁਰਿਆਈ ਜਾਂਕੌ ਦਈ ਹੋਇ ਪਿਤਾ ਕਿਰਪਾਲ । 
ਪਿਤਾ ਐਸ ਸਤ ਹੋਇ ਸੋ ਕੀਏ ਬਚਨ ਨਹਿ ਟਾਲ ।। 4-।। 
ਕੈਂਡਲੀਆ 
ਤਾਂਤੇ ਦੁਇ ਕਰ ਜੋਰ ਕੌ ਲਗੋ ਚਰਨ ਤਿਹਿ ਜਾਇ । 
ਨਾਂਤਰ ਜਗ ਹਾਂਸੀ ਕਰੇਂ ਅਪਜਸ? ਹੋਇ ਅਧਿਕਾਇ । 
ਅਪਜਸ ਹੁਐ ਅਧਿਕਾਇ ਮਾਨ ਬਚ ਮੇਰੇ ਭ੍ਰਾਤਾ । 
ਧਨ ਇਸਥਿਤ ਜਗੁ ਨਾਂਹਿ ਕਾਹਿ ਕੌ ਕਰ ਉਤਪਾਤਾ । 
ਸਤ ਦਾਰਾ ਧਨ ਗ੍ਰਿਹਿ ਕਛੁ ਤੁਮ ਸੰਗ ਨ ਜੌ ਹੈ/ 
ਮਾਨ ਮੌਰ ਬਚ ਆਜ ਬੈਰ ਤਜ ਜਗੂ ਜਸ ਲੈ ਹੈ ॥ 5 ॥ 


॥% ਪੰਥੀ ਭਵਨ “ਦ ਮੁੰਥੋ! ਤਿਨ “ਅ ਪੌਥੀ ਲਘੂ ਭਤਾ 544 ਪੁੰਥੀ ਸੌਭਤ 5ਅ ਪੰਥੀ ਨਿਰ' ਦਰ 


76 ਗੁਰ ਇਿਲ'ਸ ਪਾਤਸ਼ਾਹੀ & 


ਦੋਹਰਾ 
ਤਬ ਪ੍ਰਿਥੀਏ ਐਸੇ ਕਹਾ ਤਮ ਚਲੋਂ ਹਮਰੇ ਸਾਥ । 
ਗੁਰਿਆਇ ਤੁਝ ਹੌਇਗੀ ਜਹਾਂਗੀਰ” ਕੇ ਹਾਥ । 6 ।। 
ਮੌਹ ਕੈਸ ਤਮ ਦੇਹਗੇ ਸੌ ਬਿਧ ਕਹ ਸਮਝਾਇ । 
_ਪ੍ਰਿਥੀਏ ਕਹਾ ਐਸੇ ਕਹਉ ਪਾਤਿਸਾਹ ਨਿਕਟਾਇ ॥ 7 ॥ 
ਸਵਯਾ 
ਭਾਤ ਬਡੋ ਮਮ ਹਉ ਇਨ ਤੇ ਵਹ ਅਰਜਨ ਛੋਟੇ ਇਸੌ ਮਧ ਜਾਨੋ । 
ਅਰਜਨ ਨਾ ਹਮ ਹੋਹਿੰ ਗੁਰ ਮਹਾਂਦੇਵ ਜੌ ਮਧ ਇਸੌਂ ਗੁਰ ਠਾਨੋਂ । 
ਭੋਲਾ ਮਹੇਸ ਮਨੋ [ਅਲਕੇਸ਼[” ਧਰੇ ਸੂਭ ਦੇਸ ਸੁ ਤਹਿ ਬਖਾਨੋ । 
ਮਹਾਦੰਵ ਕਹਿਓ ਹਮ ਨਾਂਹੀ ਗੁਰ ਜਿਨ ਦੀਨੀ ਪਿਤਾ ਹਮ ਤਾਂਹਿ ਪ੍ਰਮਾਨੋ । 8 ।। 
ਰ ਸੋਰਠਾ 
ਸੁਨੋ ਭਰਾਤ ਇਕ ਬਾਤ ਤੋਹਿ ਸੁਨਾਉ'.ਨੀਤਿ? ਕੀ । 
ਤੁਮ ਚਿਤਵਤ ਉਤਪਾਤ ਘਰ ਫ੍ਰਟੇ ਦੁਖ ਹੋਤ ਹੈ ॥ 9 ॥ 
ਕਬਿਤ 
ਫ੍ਰ੍ਟ ਪ੍ਰਹਿਲਾਦ ਹਰਨਾਖ ਨਰਹਰਿ ਹਤਿਓ ਫ੍ ਟਕੇ ਬਭੀਖਨ ਲੁਟਾਇ ਲੰਕ ਦਈ ਹੈ । 
ਫੂਟ ਕਰ ਪੰਡ ਗਏ ਸਭੇ ਕੁਲਨਾਸ ਕਏ ਫ੍ਰਟੀ ਦੇਖੋ ਕੌਕਈ ਸੁ ਰਾਮ ਸੀਅ ਗਈ ਹੈ । 
ਫੂਟੇ ਰਾਜ ਪੁਤ੍ਰ ਜੋਈ ਬਡੌ ਦੁਖ ਪਾਵੈ ਸੋਈ ਅਰ ਹੈ ਅਨੇਕ ਗਾਥ ਜੋਉ ਪਾਛ਼ੋ 
ਭਈ ਹੈ 
ਮੋਲ ਕੀਏ ਹੌਤ ਸੁਖ ਫੁਟਨਿ ਤੇ ਮਹਾਂ ਦੁਖ ਤਾਤੇ ਮਲ ਕਰੋ ਪਾਛੇ ਭਈ ਬੀੜ 
ਗਈ ਹੈ ।। 10 
ਸਵੇਯਾ 
ਤਾਂਤੇ ਹਉ ਦਾਸ ਕਰਉ ਬਿਨਤੀ ਚਿਤ ਮਹਿ ਸਨ ਬਾਤ ਬੁਰੋ ਜਿਨ” ਮਾਨੋ । 
ਫਰਟ ਕੇ ਹਾਥ ਨ ਲਾਗਤ ਹੈ ਦਿਨ ਚਾਰ ਕੌ ਪਾਹੁਨ ਹੈ ਜਗ ਜਾਨੋ । 
ਬੈਰ ਕੌ ਤਿਆਗ ਬਸੋਂ ਸੁ ਨਿਕੇਤ ਮਾਂਹਿ ਨਾਮ ਜਪੋ ਜੋਉ ਸੋਗ ਸਿਧਾਨੋ । 
ਤੁਮਰੇ ਹਮ ਦੇਖਤ ਦੀਨੀ ਇਸੇ ਰਾਮਦਾਸ ਗੁਰੂ ਇਨ ਸੇਵਕ ਮਾਨੋ । 11॥ 
ਦੋਹਰਾ 
ਇਨ ਆਪਹੁ ਨਹਿ ਲਈ ਹੈ ਦਯਾ? ਧਾਰ ਗੁਰ ਦੀਨ । 
ਇਨ ਸੇਵਾ ਕੀਨੀ ਅਧਿਕ ਤਮ ਹਮ ਸੋਵ ਨ ਕੀਨ ॥ 12॥ 
ਰ ਰ ਕੁੰਡਲੀਆ 
ਤਬ ਪ੍ਰਿਥੀਏ ਐਸੇ ਕਹਾ ਤ੍ਰੰ ਨਹਿ ਜਾਨਤ ਬਾਤ । 
ਅਬ ਹਉ ਈਾਂ ਨਹਿ ਰਹਵਉ? ਜਾਊ” ਹੌਤ ਹੀ ਪ੍ਰਾਤ । 
'ਦ ਪੌਥੀ ਪਾਤਸਾਹਿ “ਅ ਪੋਥੀ ਵਿਚੋਂ” ਐਅ ਪੌਥੀ ਗਯਾਨ “ ਪੰਥੀ ਗਤ % ਪੌਥੀ ਗਯਾ ਓਅ ਤੋ ਏ ਪੌਥੀ 
ਰਿਰੋ 


ਅਧਿਆਇ ਤੀਜਾ 77 


ਜਾਂਉ ਹੋਇ ਜਬ ਪ੍ਰਾਤ ਸਾਥ ਤੁਮ ਚਲੋਂ ਹਮਾਰੇ । 
ਤਮ ਹੋ ਸੁਧ ਮਹੇਸ ਅਰਜਨ ਪੈ ਛਲ ਬਲ ਭਾਰੇ ! 
ਵਹ ਛਲ ਨਿਸ ਦਿਨ ਕਰਹਿ ਹਮ ਭਲ ਲਾਗ ਨਜੀਕੌ। 
ਤਾਂ ਤੇ ਚਲ ਮਮ ਸਾਥ ਦੇਉ ਜਿਹ ਤੁਮਕੋ ਟੀਕੋ॥ 13॥ 
ਦੋਹਰਾ 
ਖਸ ਗੁਰਿਆਈ ਲਹਿ ਹਮ ਤਿੰਹ ਠਾਂ ਨਿਜ ਬਲ ਲਾਇ : 
ਸਲਹੀ ਮੋਰੋ ਮੀਤ ਹੈ ਜੋ ਬਾਦਸਾਹ ਨਿਕਟਾਇ ॥ 14 ॥ 
ਰ ਚੌਪਈ 
| ਮਹਾਂਦੇਵੇਵਾਚ ।। 
ਕਿੰਹ ਬਿਧ ਲੈਵਹਿ ਖਸ ਗੁਰਿਆਈ । ਸੌ ਬਿਧ ਮੰਕਉ ਕਹੁ ਕਹਿ? ਸਮਝਾਈ । 
ਪ੍ਰਿਥੀਏ ਕਹਾ ਦਿਲੀ ਮਹਿ ਜਾਵਉ । ਤਿੰਹ ਅਰਜਨ ਕੌ ਪਕਰ ਮੌਗਾਵਊ । 
ਕੁਛ ਨਹਿ ਚਲੈ ਇਸੇ ਬਲ ਭਾਈ । ਇਹ ਬਿਧਿ ਲੇਵਹ੍ ਖੇਸ ਗੁਰਿਆਈ । 
ਮਹਾਂਦੇਵ ਤਬ ਐਸ ਉਚਾਰੀ । ਕਿਉ ਓੜਕ ਕੀ ਬਾਤ ਚਿਤਾਰੀ । 
ਵਿਸਕ ਹਮਾਰੀ ਇਹ ਸਿਉ” ਪਰੀ । ਇਹ ਕਾਰਨ ਚਿਤ ਮਾਹਿ ਇਹ ਧਰੀ । 
ਇਹ ਕਾਰਨ ਤੁਮ ਕੋ ਸੈਗ ਕਰਉ । ਇਸ ਸੋ ਖੌਸ ਤੁਮਹਿ ਗੁਰੂ ਕਰਹੁ । 
ਮਹਾਂਦੇਵ ਕਹ ਨਹਿ ਮਮ ਚਾਹ । ਤੋਰੇ ਹੀ ਰਿਦ ਮਹਿ" ਇਹ ਦਾਹ । 
ਹਮ ਕੌ ਨਹਿੰ ਅਸ! ਬਾਤ ਸੁਖਾਵੈ । ਕਰੋ ਸੋਇ ਜੋ ਤੁਮਹਿ ਸੁਹਾਵੈ। 15 ॥ 
ਦਹਰਾ 
ਐਸ ਬਚਨ ਪ੍ਰਿਥੀਏ ਸਨੇ ਬਹੁਤ ਕੀਓ” ਮਨ ਰੋਸ । 
ਮਹਾਂਦੇਵ ਕਉ ਅੱਸ ਕਹਾ? ਕਹਾਂ ਗਈ ਤੁਮ ਹੌਸ । 16 ॥ 
ਅਰਜਨ ਕਾ ਪਖੀ ਭਯੋ ਹਮ ਜਾਨੀ ਇਹੁ ਬਾਤ । 
ਤਾਂਹਿ ਪਖ ਮਨ ਮਹਿ ਧਰੋ ਹਮੈ' ਕਹੋ ਉਤਪਾਤ ॥ 17॥ 
ਚੌਪਈ 
ਗਰੂ ਅਰਜਨ ਸੋਗ ਪਖ ਹਮਾਰੈ । ਤਿੰਹ ਆਗਿਆ ਸਦ ਮਨ ਮਹਿ ਧਾਰੈ । 
ਗੁਰੂ ਰਾਮਦਾਸ ਦੀਨੀ ਗੁਰਿਆਈ । ਸੌਂ ਹਮ ਤੇ ਨਹੀਂ ਜਾਤ ਮਿਟਾਈ । 
ਪਿਤਾ ਔਸ ਸਤ ਜੌ ਜਗ ਮਾਹੀ । ਪਿਤਾ ਬਚਨ ਸੌ ਫੌਰੇ ਨਾਹੀ । 
ਜੋ ਨਰ ਨਭ ਕੌ ਬਾਨ ਚਲਾਵੈ । ਉਲਟਿ ਬਾਨ ਤਿੰਹ ਭਾਲ? ਲਗਾਵੋ । 
ਭੁਧਰ ਕੌ ਜੋ ਮਾਰੈ ਭਾਲਾ । ਨਗ ਨਹਿੰ ਫੁਟੈ ਤੁਟੇ ਸਰਜਾਲਾ। __ 
ਅਨਲ ਜਾਨ ਕੌ ਨਿਜ ਕਰ ਧਰੇ ! ਗਹੈ ਸਰਪ ਸੌ ਅਵਿਗਤਿ ਮਰੇ । 
ਇਹ ਬਿਧ ਤੌਰ ਮਨੋਰਥ ਆਹੀ । ਗੁਰੂ ਕੇ ਬਚਨ ਸੁ ਅਟਲ ਰਹਾਂਹੀ । 
ਇਹੁ ਦਿ੍‌ਸਟਾਤ ਮਹਾਂਦੇਵ ਸੁਨਾਏ । ਪ੍ਰਿਥੀ ਚੋਦਾ ਕੇ ਮਨ ਨਹਿ ਭਾਏ ॥ 18 ॥ 
£ਅ ਪੰਥੀ ਚਲਹੁ £ਅ ਪੌਥ ਵਿਚੋ “ਅ ਪੋਥੀ ਯਹਿ “ਅਤੇ ਦਏ ਪੋਥੀ ਰਿਦ “%ਅ ਪੌਥੀ ਰਿਸ ਕਹਿਓ 
6% ਪੰਥੀ ਮਾਥ “ਅ ਪੌਥੀ ਪ੍ਰਿਥੀਏ 


78 ਰ ਗੁਰ ਬਿਲਾਸ ਪਾਤਸ਼ਂਹੀ ੬ 


ਦੋਹਰਾ 
ਪ੍ਰਿਥੀ ਚੋਦ ਤਬ ਯਉਂ ਕਹਿਓ ਮਸਤਾਨਾ ਤ੍ਰੰ ਆਹਿ । 
ਸੋ ਬਾਤੈ ਹਮ ਕੌ ਕਹਿਓ ਜਿੰਹ ਸਨਿ ਲਾਗੇ ਦਾਹਿ॥ 19॥ 

। ਮਹਾਂਦੇਵੋਵਾਚ ।। ਦੋਹਰਾ ॥ 

ਦਾਰਾ ਸੁਤ ਮਿਲ ਘਰ ਰਹੋ ਮਾਨੋ ਬਚਨ ਹਮਾਰ । 
ਗੁਰ ਅਰਜਨ ਚਰਨੀ ਲਗੋ ਤੁਮ ਜਸ ਹੋਇ ਸੋਸਾਰ।20॥ . 

ਚੌਪਈ 
ਜੌ ਨਹਿ ਮਾਨਉਂ ਕਹਾ ਹਮਾਰਾ । ਤਾਂਤੇ ਦੁਖ ਪਾਵੋ ਸੋਸਾਰਾ” । 
ਮਹਾਂਦੇਵ ਜਬ ਐਸੇ ਕਹਿਓਂ । ਪ੍ਰਿਥੀਏ ਰੋਸ ਬਡੋ ਤਬ ਗਹਿਓ । 
ਕਹਿਓ ਜਾਹੁ ਤੁਮ ਇਹ ਮਤ ਭਾਯੋ । ਮਹਾਂਦੇਵ ਨਿਜ ਭਵਨ ਸਿਧਾਂਯੋ । 
ਜੋ ਸਿਆਨਨਿ ਕੀ ਬਾਤ ਨਾ ਮਾਨੈ । ਸੋ ਦੁਖ ਪਾਵੈ ਬੀਚ ਜਹਾਨੈ । 
ਮਹਾਂਦੇਵ ਵੀ ਬਾਤ ਨ ਮਾਂਨੀ । ਹੋਗੀ” ਗ੍ਰਾਮ ਚਲਿਓ ਰਿਸ ਠਾਨੀ' । 
ਸੁਤ ਦਾਰਾ ਸਭ ਹੀ ਸੰਗ ਲੀਨੇ । ਅਤਿ ਰਿਸ ਸਾਥ ਪਿਆਨਾ ਕੀਨੇ ।। 21 ॥ 

। ਭਗਤ ਸਿੰਘੋਵਾਚ ॥ ਦੋਹਰਾ ॥ 

ਹੇਰੀ£ ਕਿਉ ਪ੍ਰਿਥੀਆ ਚਲਿਓ ਦਿਲੀ ਕਹਿਤਾ ਜਾਨ । 
ਮਨੀ ਸਿੰਘ ਜੀ ਤਬ ਕਹਾ, ਸੁਲਹੀ ਤਹਾਂ ਪਠਾਂਨ !! 22 ॥ 
ਸੁਲਹੀ ਕਿਉ” ਤਿਹ ਠਾਂ ਆਯੋ ਜਹਾਂਗੀਰ ਪਠ ਤਾਂਹਿ । 
ਮਾਝੇ ਟਕੇ ਪਹੁੰਚਾਨ ਹਿਤ ਭੇਜਿਯੋ ਸੁ ਇਹੁ ਠਾਇ ॥ 231 

ਚੌਪਈ 
ਪਾਤਸਾਹ ਕੀ ਆਗਿਆ ਪਾਇ । ਹੋਰੀ ਛਾਵਨੀ ਲਈ ਬਨਾਇ । 
ਤਿਸੀ ਪਾਸ ਪ੍ਰਿਥੀਆ ਚਲ ਗਯੋਂ । ਅਤਿਸੈ ਦੁਖਤ ਚਿਤ ਮਹਿ ਭਯੋ । 
ਪ੍ਰਿਥੀਆ ਆਵਤ ਜਬੈ ਨਿਹਾਰਾ । ਸੁਲਹੀ ਉਠ ਬਡ ਆਦਰ ਧਾਰਾ । 
ਸੁਲਹੀ ਪੂਛਿਓ ਤਬੈ ਬਨਾਏ । ਕਿਹ ਕਾਰਨ ਆਏ ਇਹ ਠਾਂਏ । 
ਪ੍ਰਿਥੀਏ ਕਹਾ ਬਾਤ ਤੁਮ ਜਾਨੋਂ । ਗੁਰਿਆਈ ਅਰਜਨ ਕਉ ਮਾਨੋ । 
ਮੌੰਕਉ ਕਾਢ ਧਾਮ ਤੇ ਦੀਨੇ । ਤਖਤ ਗੁਰਿਆਈ ਤਿਸ ਨੇ ਲੀਨੌ । 
ਕਰੀ ਅਨੀਤ ਪਿਤਾ ਇਹੁ ਭਾਰੀ । ਬਡ ਸੁਤ ਹੌਤੇ ਲਘੁ ਗੁਰ ਧਾਰੀ । 
ਇਹੁ ਕਾਰਨ ਤੁਮਰੇ ਪਹਿ ਆਯੋ । ਨਿਜ! ਦੁਖ ਸਭ ਹਮ ਤਮਹਿ ਸੁਨਾਯੋ ॥ 24। 

ਰ ਦੋਹਰਾ 

ਸੁਲਹੀ ਤਬ ਐਸੇ ਕਹਾ ਤੁਮ” ਇਹਾਂ ਰਹੋ ਸੁਖਪਾਇ । 
ਹਮ ਚਲਹਹਿੰ ਦਿਲੀ ਜਬੈ ਕਰਾਵਹਿੰ ਤਹਿ ਨਿਆਇ ।। 25 । 


ਅ ਪੋਥੀ ਪਾਵਹਿਗੋ ਭਾਰਾ £ਅ ਪੋਥੀ ਹੋਹਰੀ 3ਅ ਪੌਥੀ ਜਹਾਂਗੀਰ “ਦਏ ਪੌਬੀ ਕਿਤ %ਅ ਪੁੰਥੀ ਨਗਰ 
_$ਅ ਪੋਥੀ ਅਪਨੋ ਦਅ ਪੋਥੀ ਵਿਚੋਂ” 


ਅਧਿਆਇ ਤੀਜਾ 79 


ਬਾਦਸ਼ਾਹ ਮੌਕੋ ਦੀਓ ਇਹੁ ਹੇਹਰ ਇਕ ਗ੍ਰਾਮ । 
ਸੋ ਤੁਮ ਲੌ ਸੁਖ ਸਿਉ ਬਸੌ ਕਰ ਪੁਰਣ ਨਿਜ ਕਾਮ । 26 ॥ 
ਚੌਪਈ 
ਮੌਹਿ ਤੇ ਅਧਕ ਦਰਬ ਤੁਮ ਪਾਵੇ । ਮੌਦਰ ਅਰ ਤਲਾਵ ਬਨਾਵੋ ! 
ਜੌਸੇ ਗੁਰ ਅਰਜਨ ਨੇ ਰਚਿਓ । ਤੌਸੇ ਤੁਮਹਿ ਜਾਇ ਤਹਿੰ ਸਚਿਓ ।। 
ਤਬ ਸੁਲਹੀ ਤੇ ਪਟਾ ਲਿਖਾਯੋ । ਪ੍ਰਿਥੀਏ ਹੇਹਰ ਗ੍ਰਾਮ ਸੁ ਪਾਯੋ । 
ਔਰ ਦਰਬ ਸੁਲਹੀ ਤੇ ਲੀਨੋ । ਤਲਾਬ ਮੌਦਰ ਕਾ ਉਦਮ ਕੀਨੋ । 
ਦੀਨੇ ਆਵੇ ਬਹੁਤ ਚੜਾਈ । ਥੋਰੇ ਦਿਨੈ ਤਲਾਬ ਬਨਾਈ । 
ਮਦਰ ਬੀਚ ਤਲਾਬ ਬਨਾਯੋਂ । ਸੁਲਹੀ ਅੰ ਪ੍ਰਿਥੀਏ ਮਨ ਭਾਲੋ । 
ਪ੍ਰਿਥੀਏ ਕੀ ਸੰਗਤਿ ਤਹਿਂ ਜਾਵੈ । ਗੁਰ ਅਰਜਨ ਸਿਖ ਤਿਸ ਨ ਦਿਖਾਵੈ । 
ਦੇਸ ਦੇਸ ਕੀ ਸੈਗਤਿ ਆਈ । ਸੁਧਾ ਸਰੋਵਰ ਨਾਇ ਸਿਧਾਈ । 
ਤਹਿੰ ਕੇ ਕੋਊ ਨਾਮ ਨਹੀ ਲੋਵਹਿ" । ਗੁਰੁ ਦਰਸਨ ਕਰ ਸਭ ਫਲ ਲੋਵਹਿੰ । 
ਸ੍ਰੀ ਅਮ੍ਰਿਤਸਰ ਜਹਿ ਗੁਰ ਕੌ ਘਰ । ਰਿਧ ਸਿਧ ਸਭ ਰਹੈ ਤਿਸ ਦਰ ॥ 27॥ 
ਦੋਹਰਾ 
ਗੁਰੂ ਨਾਨਕ ਕੀ ਕ੍ਰਿਪਾ ਤੇ ਸੈਗਤਿ ਆਇ ਅਪਾਰ । 
ਪ੍ਰਿਥੀਆ ਦਿਖ ਮੰਨ ਮਹਿ ਖਿਝ” ਨਿਜ ਸਰਮ ਦਾਦ ਬਿਚਾਰ । 28 ॥ 
ਕੰਡਲੀਆਂ ਰ 
ਐਸ ਬਾਤ ਇਹ ਠਾਂ ਭਈ ਸੁਨ ਗੁਰ ਅਰਜਨ ਬਾਤ । 
ਸੀ ਗੁਰ” ਇਹੈ ਬਿਚਾਰਿਓ ਹਮਫੇ ਪਿਤ ਕੋ ਤਾਤ । 
ਹਮਰ ਹੈ ਬਡ ਭਾਂਤ ਤਾਹਿਕੋ ਬੋਲ ਪਠਯੈ । 
ਕਰੇ ਗੁਰਾਈ ਰਾਰ ਸੋਇ ਅਬ ਤਿਸਕੋਂ ਦਯੈ । 
ਤੁਰਕਨ? ਪੰ ਚਲ ਜਾਨਾ ਭਲੀ ਨ ਬਾਤ ਹੈ । 
ਹਮਰੇ ਪਿਤ ਕੌ ਪੂਤ ਬਡੋ ਇਹੁ ਭਾਤ ਹੈ । 29 । 
ਦਹਰਾ 
ਦਯਾ ਸਿੰਧ! ਸੀ ਸਤਿਗੁਰ ਬੁਲਾਯੋ ਤਬ ਗੁਰਦਾਸ । 
ਪ੍ਰਿਥੀਏ ਪਹਿ ਤਾਕੌ ਪਠਯੋ ਲਯਾਵੇ ਕਰ ਅਰਦਾਸ ॥ 30 ॥ 
ਸੀ ਗੁਰੂ ਕੇ ਬਚ ਮਾਨ ਕੈ ਭਾਈ ਕੀਨਾ ਪਿਆਨ । 
ਹੋਰੀ ਪ੍ਰਿਥੀਏ ਪੰ ਗਯੋ ਕੀਨੇ ਬਚਨ ਸਮਾਨ ।। 31 ॥ 
ਕੌਡਲੀਆ 
ਗੁਰ ਅਰਜਨ ਜੌ ਬਚ ਕਹੇ ਸਭੇ ਕਹੇ ਨਿਰਧਾਂਰ । 
ਪ੍ਰਿਥੀਏ ਕੌਪ ਬਢਾਇਕੈ ਦੀਨੀ ਬਹੁ ਤਬ ਗਾਰ । 
ਏ ਪੋਥੀ ਪਾਤਸਾਹ “ਅ ਧੌਥੀ ਮਯਾ $£?ਪੋਥ) ਕ੍ਰਿਝੰ $ਅ ਪੋਥੀ ਸਤਿਗੁਰ %ਅ ਤੇ ਏ ਪੋਥੀ ਮਲੌਫਨ 
$% ਪੋਥੀ ਕ੍ਰਿਪਾਨਿਧਾਨ “ਏ ਪੰਥੀ ਸਤਿਗੁਰ੍ਹ $ਮ ਪੌਥੀ ਕੀਓ 


80 ਗੁਰ ਬਿਲਾਸ ਪਾਤਸ਼ਹੀ ੬ 


ਦੀਨੀ ਬਹੁਤੀ ਗਾਰ ਭਾਈ ਕੌ ਐਜ ਅਲਾਯੋ । 
ਪਾਛੇ ਮਾਨੀ ਨਾਂਹਿ ਅਬੋ ਡਰ ਮਾਨ ਪਠਾਯੋ ।। 
ਇਹ ਬਿਧ ਮੈ ਨਹਿ ਲੇਉ” ਕਪਟਿ-ਕਰ ਬਾਤ ਬਨਾਈ । 
ਦਿਲੀ ਪਕਰ ਮੰਗਾਇ ਤਬੌ ਲੋਵਹੁ ਗੁਰਿਆਈ ॥ 32 ॥ 
ਬਹੁ ਬਿਨਤੀ ਭਾਈ ਕਰੀ ਪ੍ਰਿਥੀਏ ਮਾਨੀ ਨਾਹਿ । 
ਜਹਾਂਗੀਰ ਕੀ ਸਭਾ ਮਹਿ ਨਿਆਇ ਹੌਇਗੋ ਤਾਂਹਿ । 
ਨਿਆਇ ਹੋਇਗੋ ਤਹਾਂ ਤਬੋ ਜਾਨੌਗਾ ਸੋਈ । 
ਭਾਈ ਮਨੈ ਬਿਚਾਰ ਦੁਸਟਿ ਮਤ ਇਨ ਹੈ ਗੋਈ । 
ਪ੍ਰਭ ਮਾਇਆ ਭਰਮਾਇ ਕਹਾ ਨਹੀ” ਮਾਨ ਹਮਾਰਾ । 
`` ਸ੍ਰੰਦਰ ਦਿਖ ਤਿਹ ਵੇਸ ਸੁ ਮੁਖ ਸਉ ਬਚਨ ਉਚਾਰਾ ॥ 33 ॥ 
ਰ ਅੜਿਲ 
ਤਿਸਹੀ ਕੇ ਪਰਥਾਇ ਛਤੀਸਵੀ” ਵਾਰ ਉਚਾਰੀ । 
ਭਯੋ ਕਾਲੈ ਮੂੰਹ ਮੀਣਾ ਇਸ ਬਿਧ ਬਚਨ ਸੁਧਾਰੀ । 
ਕੈਕੀ ਬੋਲੇ ਬੈਨ ਅਸਨ ਅਹਿ ਸੰਦਰ ਵੇਸਾਂ । 
ਹੋ ਬਿਨ ਗੁਣ ਗੁਰੁ ਸਦਾਇੰਦੇ ਕੌਣ ਕਰੇ ਅਦੇਸ ॥ 34 ॥ 
ਚੌਪਈ 
ਐਸੇ ਬਚਨ ਅਨੇਕ ਪ੍ਰਕਾਰਾ । ਸਾਰੀ ਵਾਰ ਕਹੀ ਨਿਰਧਾਰਾਂ । 
ਪੁਨ ਭਾਈ ਜੀ ਗੁਰਾਂ ਪਹਿ ਆਯੋ । ਨਹਿ ਮਾਨੀ ਹਮ ਰਹਿਓ ਮਨਾਂਯੋ । 
ਗੁਰ ਅਰਜਨ ਤਬ ਕਹਾ ਸੁਨਾਈ । ਨੀਚ ਅਗਰ ਨਿਵਨਉਂ ਦੁਖਦਾਈ । 
ਸੀ ਗੁਰ ਨਾਨਕ ਕਰਹਿ ਸੁ ਹੋਈ । ਔਰ ਬਾਤ ਨਹਿ ਹੋਵੈ ਕੋਈ । 
ਅਸ ਕਹਿ ਸ੍ਰੀ ਗੁਰ ਮੋਨ£ ਰਹਾਏ । ਉਹਾਂ ਪ੍ਰਿਥੀਆ ਅਤਿ ਦੂਖ ਪਾਏ । 
ਨੀ'ਦ ਪਰੈ ਨਹਿ ਦਿਨ ਅਰੁ ਰਾਤੀ । ਦਾਵਾਨਲ!$ ਇਵ ਸੁ ਲਗੇ ਛਾਤੀ । 
ਤਬ ਲੋ ਹੁਕਮ ਸਾਹਿ ਕਾ ਆਯੋ । ਸੁਲਹੀ ਦਿਲੀ ਓਰ ਸਿਧਾਯੋ । 
ਸਲਹੀ ਕੇ ਸੈਗ ਪ੍ਰਿਥੀਆ ਭਯੋ । ਦੁਇ ਬਰਸ ਹੇਰੀ ਰਹਿ ਗਯੋ ॥ 35 ।। 
ਦੌਹਰਾ 
ਦਿਲੀ ਜਾਇ ਪ੍ਰਾਪਤ ਭਯੋ ਸੁਲਹੀ ਖਾਨ ਪਠਾਨ । 
ਅਸਵ ਫੀਲ ਬਹੁ ਨਜਰ ਦੈ ਮਿਲਿਓ ਤਬ ਸੁਲਤਾਨ । 36 ॥ 
ਚੌਪਈ 
ਸਲਹੀ ਮਾਝੇ ਟਕੇ ਸੁ ਤਾਰੇ । ਜਹਾਂਗੀਰ ਕੌ ਆਨੰਦ ਧਾਰੇ । 
ਬਹੁਰੋ ਪ੍ਰਿਥੀਆ ਦੀਓ ਮਿਲਾਈ । ਨਜਰ ਇਨੌ ਉਨ ਭੋਟਿ ਦਿਵਾਈ । 


॥ਅ ਪੌਥੀ ਪਾਤਸਾਹ _“ਅ ਪੇਥੀ ਭੌਜ _“ਅ ਧੁਂਥੀ ਸਤਿਗੁਰ _“ਦ ਪੋਥੀ ਗਸਟ “ਅ ਪੰਥੀ ਦ'ਵ ਅਨਿਲ 


ਅਧਿਆਇ ਤੀਜ 81 


ਤਾਂ ਪਰ ਪ੍ਰਿਥੀਏ ਅਰਜ ਕਰਾਈ । ਜਹਾਂਗੀਰ ਯਉ ਬਾਤ ਚਲਾਈ । 
ਸਤਿਗੁਰ ਕੇ ਗਿਹ ਰਾਰ ਅਸ ਪਰੀ । ਔਰ ਤੁਛ ਨਰ ਤਬ ਕਿਆ ਕਰੀ । 
ਗੁਰੁ ਨਾਨਕ ਗ੍ਰਿਹ ਕੇ ਹਮ ਦਾਸ । ਉਨਕਾ ਨਿਆਉ” ਸ੍ਰੀ ਗੁਰ ਪਾਸ | 
ਗੁਰੁ ਰਾਮਦਾਸ ਦੀਨੀ ਗੁਰਆਈ । ਸੋ ਹਮ ਤੇ ਨਹੀ" ਜਾਤ ਮਿਟਾਈ” । 
ਜੇ ਗੁਰਿਆਈ ਤੁਮਕੋ ਹੌਤੀ । ਜੀਵਤ ਦੇਵਤ ਸੀ ਗੁਰੂ ਜੌਤੀ । 
ਅਬ ਤਿਨ ਕੇ ਤੁਮ ਲਾਗੇਂ ਪਾਈ” । ਜਹਾਂਗੀਰ ਅਸ ਬੈਨ ਸੁਨਾਈ ॥ 37 ॥ 
ਦੌਹਰਾ 
ਬਾਦਸਾਹ ਕੇ ਬਚਨ ਸੁਣ ਪ੍ਰਿਥੀਆ ਤਪਿਓ ਬਹੌਰ ! 
ਮੁਖ ਸਿਉਂ ਤਬ ਐਸੋ ਕਹਾ ਨਹਿ ਜਾਵਉ ਤਿਹ ਠੱਰ ॥ 38 ॥ 
ਅਤਿ ਰਿਸਾਇ ਬੌਲਯੋਂ ਤਬੇ ਜਹਾਂਗੀਰ ਪਤਿਸਾਹ । 
ਸੀ ਗੁਰ ਦਈ ਸੁ ਤਿਨ ਲਈ ਕਿਉ” ਤੋਰੇ ਉਰ ਢਾਹ ॥ 39 ॥ 
ਚੰਪਈ 
ਪਿਤ ਕੀ ਸੇਵਨ ਹਿਤ ਸਿਉ” ਕਈ । ਅਬ ਕਿਉ ਚਿੰਤਾ ਚਿਤ ਮਹਿ ਲਈ । 
ਐਸ ਬਚਨ ਕਹਿ ਪ੍ਰਿਥੀਏ ਨਾਲ਼ । ਪਾਤਿਸ਼ਾਹ ਲਾਗੇ ਕਹਿ ਖਿਆਲ । 
ਜਹਾਂਗੀਰ ਕੇ ਬੰਨ ਸੁਨਾਈ । ਪ੍ਰਿਥੀਏ ਮਨ ਮਹਿ ਚਿੰਤਾ ਪਾਈ । 
ਇਹ ਨਾਂ ਪੇਸ਼ ਨਾ ਹਮਰਾ ਗਯੋ । ਨੈਨਨ ਤਰ ਧਰ ਖੌਦਤਿ ਭਯੋ । 
ਪ੍ਰਿਥੀਆ ਨਿਜ ਡੋਰੇ ਅਬ ਆਯੋ । ਪਾਤਿਸਾਹ ਤਬ ਤਹਾਂ? ਭੁਲਾਯੋ । 
ਡਰ ਤੇ ਅਰਜੀ! ਨ ਕਿਨਹੂੰ ਕੀਨੇ । ਦਿਨ ਪਚਾਸ ਯਊਉਂ ਥਿਤੇ ਅਧੀਨੇ । 
ਪ੍ਰਿਥੀ ਚੋਦ ਮਨ ਸੋਸਾ ਲੀਨੋ । ਕਬੀ ਸ਼ਾਹ ਮੁਹੇ ਯਾਦ ਨ ਕੀਨੋ ! 
ਮੁਸਾਹਿਬ ਦੌਇ ਸ਼ਾਹ ਕੇ ਭਾਰੀ । ਨਿਜ ਬ੍ਰਤਾਂਤਾਂ ਤਿਨ ਨਿਕਟਿ ਉਚਾਰੀ ॥ 40 ॥ 
ਸੋਰਠਾਂ ਰ 
ਇਕ ਅਬਦੁਲ ਖਾਨ ਦੂਤੀ ਅਹਿੰਮਦ ਖਾਨ ਹੈ । 
ਰਿਸ਼ਵਤ ਤਿਨੌ ਬਖਾਂਨ ਹਜਾਰ ਤੀਨ ਪ੍ਰਿਥੀਏ ਕਹੀ । 41 ।। 
ਕਥਿਤ 
ਰਿਸ਼ਵਤਿ ਪਾਈ ਖਾਨ, ਚਿਤ ਹਰਖਾਈ ਨਿਜ, 
ਮੁਖ ਤੇ ਅਲਾਈ ਕਛੁ, ਚਿੰਤਾ ਨਹੀ” ਪਾਯੋ ਹੈ । 
ਸੁਲਹੀ ਕੌ ਸਾਥ ਲੀਨਾ ਖਾਨ ਢੰਹੁ ਪਿਯਾਨਾ ਕੀਨਾ 
ਜਾਇ ਨਿਕਟਿ ਸ਼ਾਹ ਮੁਖ ਬੰਦਗੀ ਅਲਾਜਯੋ ਹੈ ।। 
ਸਭਾ ਬੀਚ ਬੈਠ ਕਰ ਤੀਨੋ ਨੇ ਸਲਾਹ ਕਰ 
ਪ੍ਰਿਥੀ ਚੋਦ [ਚੋਦ]” ਸਮ ਸ਼ਾਹ ਕੌ ਸੁਨਾਯੋ ਹੈ । 


'ਅ ਪੌਥੀ ਜ'ਇ ਦਿਵ'ਏ) _“ਦ ਪੌਥੀ ਅਬ ਤਿਨ ਕ ਤਮ ਪਰੋ ਸਰਨਾਈ _ “ਦ ਪੰਥੀ ਰਿਦ “ਦ ਪੋਥੀ 
ਤਿਸੈ _ ਪੌਥੀ ਬਿਨ _“ਅ ਪੋਥੀ ਬਿਰਥ! 'ਅ ਪੰਥੀ ਵਿਚੋ 


62 


ਗੁਰ ਬਿਲ'ਸ ਪਾਤਸ਼ਾਹੀ ੬ 


ਗੁਰ ਨਾਨਕ ਕੀ ਅੰਸ ਪ੍ਰਸੋਸ ਜਗ ਮਾਂਹਿ ਭਈ 
ਰਾਮਦਾਸ ਸੁਤ ਇਹਾਂ ਪ੍ਰਿਥੀਆ ਬੈਠਾਯੋ ਰੈ ।। 42 ।1 
ਬਾਦਸ਼ਾਹ ਜਾਨੀ ਇਹੁ ਬਾਤ ਝਲ ਸਾਂਨੀ ਕਹੀਂ 
ਕਛ ਇਨ ਪਾਯੋ ਬਾਤ ਪਖ ਕੀ ਸੁਠਾਈ ਹੈ । 
ਮਾਨ ਤਿਨੈ ਕੀਨੋ ਪ੍ਰੀ ਚੈਦ” ਕੋ ਬੁਲਾਇ ਲੀਨੇ 
ਦੀਓ ਬਡ ਮਾਨ ਮੁਖ ਐਸੇ ਫੁਰਮਾਈ ਹੈ । 
ਦਿਲੀ ਹੂੰ ਤੇ ਚਲ ਹਮ ਜਾਂਹਿਗੇ ਲਾਹੌਰ ਜਬ 
ਦਹ ਕਾਾਤਨ ਕੀ ਬਾਤ ਸੁਨ ਨਿਆਵ ਪਾਈ ਹੈ । 
ਅਬ ਉਹਾਂ ਨਹਿ ਜਾਵੋ ਗ੍ਰਾਮ ਹਮ ਤੋਂ ਏਕ ਪਾਤ 
ਤੁਮ ਰਚੋ ਘਰ ਤਹਾਂ ਜੋਉ. ਤੇਰੇ ਮਨ ਆਈ ਹੈ ॥ 43 ।। 
ਦੌਹਰਾਂ 
ਗਰਾਮ ਪਟਾ ਲਿਖ ਸ਼ਾਹ ਨੇ ਦੀਨੋ [ਪ੍ਰਿਥੀਏ|” ਹਾਥ । 
ਮੁਖ ਕਹਿਓ ਜਾਹਿੰ ਲਾਹੌਰ ਜਬ ਤਬ ਚਲੀਓ ਮਮ ਸਾਥ । 44 ਮ॥ 
ਗ੍ਰਾਮ ਪਟਾ ਤਬ ਪਾਇਕੈ ਪ੍ਰਿਥੀਏ ਪਿਆਨਾ ਕੀਨ । 
ਮਾਲਵੇ ਮਧ ਗ੍ਰਾਮ ਲੈ ਸ੍ਰੰਦਰ ਗ੍ਰਿਹ ਰਚ ਲੀਨ ॥ 25 ॥ 
ਸਰਠਾ 
ਕੋਠਾ ਤਹਾਂ ਬਨਾਇ ਖ੍ਰਿਥੀਏ ਬੈਦਨ ਕੀਨ ਜਿਹ । 
ਤਿਨ ਕੀ ਸੰਗਿਆ ਪਾਇ ਕੌਠੇ ਸੋਢੀ! ਭਾਖੀਏ ॥ 46 । 
ਚੌਪਈ 
ਸਤ ਤੀਅ ਪ੍ਰਿਥੀਏ ਤਹਾਂ ਬਸਾਏ । ਸੰਗਤ ਤਿਹ ਠਾਂ ਪੂਜ ਚੜਾਏ । 
ਮਸ ਗਾਥ ਪ੍ਰਿਥੀਏ ਕੀ ਭਾਖੀ । ਸੁਨ ਅਬ ਗੁਰ ਅਰਜਨ ਕੀ ਸਾਖੀ । 
ਸ੍ਰੀ ਗੁਰ ਸੁੰਦਰ ਗਾਥ ਸਨਾਉ” । ਤਾਂਤੇ ਗੁਰ ਸਿਖ ਸਰਬ ਰਿਝਾਉ” । 
ਏਕ ਸਮੋ' ਗੁਰ ਅਰਜਨ ਦੇਵ । ਪ੍ਰਾਤ ਸਮੇ” ਉਠ ਅਲਖ ਅਭੇਵ ! 
ਸਧਾ ਸਰੋਵਰ ਨਾਵਣੇ ਚਲੈ । ਸਾਥ ਸਿਖ ਤੁਮ ਦਲ ਜਿਹ ਦਲੋਂ । 
ਪ੍ਰਿਥਮ ਕੂਪ ਗੁਰ ਕਰ ਇੰਸਨਾਨਾ । ਅਮੀ$ ਸਰੋਵਰ ਮੰਜਨ ਠਾਂਨਾਂ । 
ਸ੍ਰੀ ਦਰਬਾਰ ਦਰਸ ਪੁਨ ਗਏ । ਬੋਦਨਾ ਕਰੀ ਪਰਿਕਰਮਾ ਕਏ । 
ਬਹੁਰ ਪਰਿਕ੍ਰਮਾ ਬਡੀ ਸਿਧਾਰੇ । ਉਤਰ ਦਿਸ਼ਾ ਦ੍ਰਿਜ ਏਕ ਨਿਹਾਰੇ !। 47 ।। 
ਦੋਹਰਾ 
ਬਿਪੁ ਤਹਾਂ ਪੂਜਾ ਕਰੇ ਸੁਧਾ ਸਰੌਵਰ ਨਹਾਇ । 
ਆਗੇ ਸਾਲਗਰਾਮ ਹੈ ਮਨ ਘਰ ਕਾਜ ਸਮਾਇ ॥ 48 ॥ 


ਦੀ 
ਪਰ ਪੋਥੀ ਪਥੀਏ 'ਅ ਪੰਥੀ ਵਿਚੋ _£ ਪੌਥੀ ਕੋਠਾ ਗੁਰ੍ਹ _ “ਅ ਪੌਂਥੀ ਭਟ 'ਅਪੌਥੀ ਬਹੁ 


ਪ੍ੌਥੀ ਅਗਿਓਂ 


ਅਧਿਆਇ ਤੀਜ' 83 


ਪਾਸ [ਤਿਸਹਿ] ਸਤਿਗੁਰ ਗਏ ਤਿਸੈ ਨ ਬੋਧਨ ਧਾਰ । 
ਐਸ ਭਾਂਤਿ ਦਿਖ ਬਿਪ੍ਰ ਨੇ ਕੀਨੋ ਕ੍ਰੰਧ ਅਪਾਰ । 49 ॥ 
- ਚੌਪਈ 
ਅੰਤਰਜਾਮੀ ਗੁਰ ਲਗ ਪਾਏ । ਕਰ ਪਰਿਕ੍ਰਮਾ ਤਿਸ ਪਹਿ ਆਏ । 
ਸੀ ਮੁਖ ਸਿਉਂ ਗੁਰ ਬਚਨ ਪ੍ਰਕਾਸਾ । ਕਿਆ ਮਨ ਆਈ ਬਿਪ੍ਰ ਸੁਪਾਸਾ । 
ਰਿਸ ਧਰ ਬਿਪ੍ਰ ਕਹਿ ਛਤ੍ੀ ਹੌ ਕਰ । ਸੀਸ ਨਿਵਾਯੋ ਨਾਂ ਢ੍ਰਿਜ ਪਗ ਪਰ । 
ਗੁਰਿਆਈ ਕਾ ਮਾਨ ਤੁਮਾਰੇ । ਦ੍ਰਿਜ ਅੰ ਠਾਕਰ ਮਾਨ ਨ ਧਾਰੇਂ । 
ਸੀ ਗੁਰ ਕਹਾ ਬਿਪ੍ਰ ਸੁਨ ਲੀਜੈ । ਪਾਛੇ ਉਪਾਲੰਭ ਮਮ ਦੀਜੈ । 
ਤਹਿ ਮਨ ਥਾ ਘਰ ਕਾਜ ਸਮਾਏ । ਇਹੁ ਕਾਰਨ ਨਹਿ ਮਮ ਸਿਰ ਨਯਾਇ । 
ਬਿਪ੍ਰ ਪਰਥਾਇ ਸਬਦਿ ਗੁਰ ਕਹਾ । ਰਾਮਕਲੀ ਦਸ ਸਤ ਸੌ ਲਹਾਂ । 
ਸੌ ਅਬ ਕਹੋ ਸੈਤ ਸੁਨ ਲੀਜੈ । ਭੂਲ ਦਾਸ ਕੀ ਬਖਸ਼ ਕਰੀਜੈ ।। 50 ॥ 
ਰਾਮਕਲੀ ਮਹਲਾ ਪਾ 
ਮੁਖ ਤੇ ਪੜਤਾ ਟੀਕਾ ਸਹਿਤ । ਹਿਰਦੈ ਰਾਮੁ ਨਹੀ ਪੂਰਨ ਰਹਤ । 
ਉਪਦੇਸੁ ਕਰੇ ਕਰਿ ਲੌਕ ਦਿ੍‌੍‌ੜਾਵੈ । ਅਪਨਾ ਕਹਿਆ ਆਪਿ ਨ ਕਮਾਵੈ । 1 ॥ 
ਪੰਡਿਤ ਬੇਦ ਬੀਚਰ ਪੰਡਿਤ । ਮਨ ਕਾ ਕ੍ਰੋਧ ਨਿਵਾਰਿ ਪੰਡਿਤ । 1 ॥ ਰਹਾਉ ॥ 
ਆਗੈ ਰਾਖਿਓ ਸਾਲਗਿਰਾਮ । ਮਨੁ ਕੀਨੋ ਦਹ ਦਿਸ ਬਿਸ੍ਰਾਮੁ । 
ਤਿਲਕ ਚਰਾਵੈ ਪਾਈ ਪਾਇ । ਲੌਕ ਪਚਾਰਾ ਅੰਧੁ ਕਮਾਇ ।2॥ 
ਖਟ ਕਰਮਾ ਅਰੁ ਆਸਣੁ ਧੋਤੀ । ਭਾਗਠਿ ਗ੍ਰਿਹਿ ਪੜੋ ਨਿਤ ਪੰਥੀ । 
ਮਾਲਾ ਫੇਰੇ ਮੰਗੈ ਬਿਭੂਤ । ਇਹ ਬਿਧਿ ਕੋਇ ਨ ਤਰਿਓ ਮੀਤ । 3 ॥ 
ਸੋ ਪੰਡਿਤ ਗੁਰ ਸਬਦ ਕਮਾਇ । ਤ੍ਰੋ ਗੁਣ ਕੀ ਓਸੁ ਉਤਰੀ ਮਾਇ । 
ਚਤਰ ਬੋਦ ਪੂਰਨ ਹਰਿ ਨਾਇ । ਨਾਨਕ ਤਿਸਕੀ ਸਰਣੀ ਪਾਇ ॥ 4 ॥ 17 | 
ਰ ਅਰਥ ।| ਸਵੌਯਾ | 

ਮੁਖ ਤੇ ਟੀਕਾ ਸਹਿਤ ਉਚਾਰਤ ਰਾਮ ਰਿਦੇ ਨਹੀ” ਪੂਰਨ ਰਹਿਤ । 
ਉਪਦੋਸ ਕਰੇ ਕਰਿ ਲੌਕ ਸੁਨਾਵੈ" ਕਛੁ ਨ ਕਮਾਵੈ ਆਪਨ ਕਹਿਤ । 
ਪੰਡਿਤ ਬੇਦ ਬੀਚਾਰ ਸਦਾ ਤਮ ਕੌਧ ਨਿਵਾਰ ਕਹਾਂ ਓਰ ਦਹਿਤ । 
ਅਗੂਜ? ਸਾਲਗਰਾਮ ਧਰਿਓ ਤਮ ਮਨ ਢ੍ਰਿਜ ਤਰ ਦਸੋ ਦਿਸ ਬਹਿਤ ।। 511੧ 

ਦੋਹਰਾ 

ਤਿਲਕ ਚੜਾਇ ਪਾਈ ਪਰੇ ਜਗ ਲੌਗਨ ਦਿਖਰਾਇ । 
ਅੰਧ ਧੁੰਧ ਮਹਿ ਪਰ ਰਹੈ ਆਸਣ ਤਿਲਕ ਬਨਾਇ । 52 ॥ 


ਚ ਮੋਥ] ਵਿਚੋ “£ ਪੋਥੀ ਸਤਿਗੁਰ “ਸ ਗੁਰ ਗ੍ਰੰਥ ਸਾਹਿਬ ਪੰਨਾ 887 “ਅ ਪੋਥੀ ਰੀਝਾਵੈ 5ਅ ਪੰਥ) 
ਅਗੈ 


84 ਗੁਰ ਬਿਲ'ਸ ਪਾਤਸ਼'ਹੀ ੬ 


ਭਾਗਠ ਗ੍ਰਿਹ ਪੌਥੀ ਪੜੋ ਮਾਲਾ ਫੇਹੋਂ ਨੀਤ । 

ਚਿਤ ਮਹਿ ਮਾਯਾ ਚਾਹ” ਹੈ ਇਹ ਬਿਧ ਤਰੀਓ ਨ ਮੀਤ । 53 ॥ 
ਚੌਪਈ 

ਸੌ ਪੰਡਿਤਾਂ ਜੋ ਗੁਰ ਬਚ ਮਾਨੈ । ਮਾਯਾ ਕੈ ਤੇ ਗੁਣ ਤਜਿ ਠਾਨੈ । 

ਚਤਰ ਬੇਦ ਰਿਦ ਨਾਮ ਬਸਾਏ । ਨਾਨਕ ਤਿਸ ਹਮ ਲਾਗੇ. ਪਾਇ । 

ਤੁਮ ਪਾਹਨ” ਕੀ ਪੁਰਜਾ ਕਰੋ । ਕਿਆ ਏਹ ਹਾਥ ਤੁਮਾਰੇ ਧਰੋ । 

ਝਠਾ ਠਾਕੁਰ ਹਮ ਨਹੀ ਮਾਨੈ । ਸਤਿ ਠਾਕਰ ਚੇਤਨ ਨਿਜ ਮਾਨੈ । 

ਬੋਲਾ? ਬਿਪ੍ਰ ਕਹੋ ਸਮਝਾਈ । ਤਮਰਾ ਠਾਕੁਰ ਨਦਰਿ ਨ ਆਈ । 

ਭਾਖਾ ਬਾਣੀ ਤ੍ਰਮ ਹੈ ਕਰੀ । ਨਹਿ ਕਾਹੂੰ ਪ੍ਰਮਾਣ ਸੋ ਧਰੀ । 

ਸੈਸਕਿਤ ਬਾਣੀ ਹਮਰੀ ਜਾਨੋ ! ਬੇਦ ਪ੍ਰਮਾਣ ਤਾਹਿ ਬਹੁ ਠਾਨੋਂ । 

ਸਰੀ ਗੁਰ ਅਰਜਨ ਮੁਖਹੁ ਉਚਾਰਾ । ਹਮਰਾਂ ਠਾਕੁਰ ਸਭ ਤੇ ਭਾਰਾ ।। 54 :। 

ਰ ਦੋਹਰਾ 

ਜਲ ਥਲ ਸਭ ਘਟਿ ਛਾਇਯੋ ਸਭ ਕੀ ਲੋਤਾ ਸਾਰ । 

ਆਸਣ ਜਾਂਹਿ ਬੈਕੰਠ ਹੈ ਘੰਟਾ ਬਜਤ ਅਪਾਰ ॥ 55 ॥ 

ਬਾਣੀ ਤਮਰੀ ਸੋਸਕ੍ਰਿਤ? ਭਾਖਾ ਕਹੋ ਬਨਾਇ । 

ਭਾਖਾ ਮਾਹਿ ਜਬ ਹੀ ਕਹੋ ਤਬੈ ਸਮਝ ਕੋ ਪਾਇ ।। 56 ॥ 

ਰ ਚੌਪਈ 

ਭਾਖਾ ਬਿਨ ਸਹੈਸਕ੍ਰਿਤ ਨ ਜਾਨ । ਤਾਂਤੇ ਭਾਖਾ ਹੀ ਪਰਵਾਨ । 

ਇਹ ਬਿਧ ਚਰਚਾ ਕਰੀ ਅਪਾਰਾ । ਤਬ ਬ੍ਰਹਮਨ!£ ਕਾ ਮਿਟਾ ਹੈਕਾਰਾ । 

ਸੀ ਗੁਰ ਬਚ ਸੁਨ ਕੌਮਲ ਭਯੋ । ਤਜ ਨਿਜ ਮਾਨ ਚਰਨ ਲਪਟਯੋ ! 

ਹੇ ਗੁਰ ਮੁਝਕੋ [ਸਿਖ]” ਕਰੀਜੈ । ਭੂਲ ਛਿਮਾਪਨ ਹਮਰੀ ਕੀਜੈ । 

ਗੁਰ ਅਰਜਨ ਢ੍ਰਿਜ ਕੋ ਸਿਖ ਕੀਨੇ । ਸਿਖੀ ਦਾਨ ਤਾਂਹਿ ਤਬ ਦੀਨੋ । 

ਦਰਿ ਕੀ ਗਾਂਥ ਸੈਪੂਰਨ ਭਈ । ਆਗੈ ਸੁਨਹੁ ਔਰ ਗਥ ਨਈ । 

ਹਰਿ ਗੋਬਿੰਦ ਚੜਿਓ ਤਨ ਤਾਪ । ਹੋਵਤ ਭਯੋ ਦੇਹ ਸੈਤਾਪ ।। 

ਜਉ ਬੂਝੇ ਕਿਮ ਪੀੜਾ ਪਾਈ । ਮਾਨੁਖ ਦੇਹ ਸਵਾਂਗ ਧਰ ਆਈ 1॥੧ 57 ॥ 
ਦੌਹਰਾ 

ਸਭੈ ਜਤਨ ਕੌ ਤਿਆਗ ਕੌ ਗੁਰ ਅਰਜਨ ਕਰ ਧਯਾਨ । 

ਏਕ ਆਸਰਾ ਪ੍ਰਭ ਲਵੋ ਵਾਹਿਗੁਰੂ ਸੁਖ ਖਾਨ ॥ 58 ॥ 
ਦਹਰਾ 

ਮੌਤ੍ਨ ਮਹਿ ਮਹਾਂਮਤ੍ ਜੌ ਗੁਰੂ ਨਾਨਕ ਜੀ ਕੀਨ । 

ਸਤਿਨਾਮ ਸਤਿਵਾਰ ਪੜ ਗੁਰ ਗੁਰ ਜਨ ਸੁਖ ਲੀਨ । 59 ॥ 


“ਅ ਪੰਥੀ ਇਛ “ਅ ਪੋਥੀ ਬ੍ਰਾਹਮਨ “ਦ ਪੋਥੀ) ਪਾਥਰ “ਅ ਪੋਥੀ ਭਾਖਹ੍ਰਿ, “ਦ ਪੋਥੀ ਸਹਸਕ੍ਰਿਤ $ਦ੍ਰਜ 
7ਅ ਪੋਥੀ ਵਿਚੋ” ਰ 


ਅਧਿਅ।ਦ ਤੀਜਾ 85 


€੧ 


& ਦੋਂ 
ਗੁਰੁ ਅਰਜਨ ਜਲ ਦੀਨ ਤਾਪ” ਤਬ ਦੂਰ ਪਰਾਯੋਂ । 
ਹਰਿ ਗੋਬਿੰਦ ਪ੍ਰਸੈਨ ਦੇਖ ਗੁਰ ਔਸ ਅਲਾਯੋ । 
ਏਕ ਤਾਪ ਕੀ ਕਹਾਂ ਤੀਨ ਇਹ ਤਾਪ ਨਿਵਾਰੇ । 
ਸਤਿਨਾਮ ਕਾ ਮੌਤ ਸਦਾ ਜੌ ਰਿਦ ਮਹਿ? ਧਾਰੇ 1 60 ॥ 

ਚੌਪਈ 
ਹਰ ਗੋਬਿੰਦ ਕਾ ਤਾਪ ਉਤਾਰਯੋ । ਗੁਰੁ ਅਰਜਨ ਇਹ ਸ਼ਬਦ ਉਚਾਰਯੋ । 
ਸੋਰਠਿ ਮਹਿ ਉਣਵੈਜਵਾ ਜਾਨਉ” । ਸ੍ਰੀ ਮੁਖ ਤੇ ਜੋਂ ਗੁਰੁ" ਬਖਾਨਉ” । 

ਸੋਰਠਿ ਮਹਲਾ ੫“ 

ਮੌਰਾ ਸਤਿਗੁਰੁ ਰਖਵਾਲਾ ਹੋਆ । 
ਧਾਰਿ ਕ੍ਰਿਪਾ ਪ੍ਰਭੂ ਹਾਥ ਦੇ ਰਾਖਿਆ ਹਰਿ ਗੋਬਿੰਦੁ ਨਵਾਂ ਨਿਰੋਆ ।। ! ਰਹਾਉ ।। 
ਤਾਪ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ । 
ਸਾਧ ਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੌ ਬਲਿ ਜਾਂਈ ।॥ 1 ॥ 
ਹਲਤੁ ਪਲਤ ਪ੍ਰਭ ਦੋਵੈ ਸਵਾਰੇ ਹਮਰਾ ਗੁਣ ਅਵਗੁਣ ਨ ਬੀਚਾਰਿਆ । 
ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ।। 2 59. 

ਰਥ 
ਮੋਰਾ ਸਤਿਗੁਰ ਰਾਖਾ ਹੌਯੋ । ਕ੍ਰਿਪਾ ਧਾਰ ਗੁਰ ਸਭ ਦੁਖ ਖੌਯੋ । 
ਹਰਿ ਗੋਬਿੰਦ ਭਯੋ ਨਵਾਂ ਨਿਰੋਯਾ । ਗਯਾ ਤਾਪ ਤਨ ਕਾ ਦੁਖ ਖੋਯਾਂ । 
ਪ੍ਰਭ ਕ੍ਰਿਪਾ! ਕਰ ਚਿੰਤ ਮਿਟਾਈ । ਅਪਨੇ ਜਨ ਕੀ ਲਾਜ ਰਖਾਈ । 
ਸਾਧ ਸੈਗਤਿ ਤੇ ਸਭ ਫਲ ਪਾਏ । ਸਤਿਗੁਰ ਕੈ ਹਉ ਬਲਿ ਬਲਿ ਜਾਏ । 
ਹਲਤ ਪਲਤ ਪ੍ਰਭ ਦੋਵੈ" ਸਵਾਰੇ । ਗੁਣ ਅਵਗੁਣ ਨਹਿ ਕੋਇ ਬਿਚਾਰੋਂ । 
ਅਟਲ ਬਚਨ ਨਾਨਕ ਗੁਰ ਕਰਿਆ । ਸਫਲ ਕਰ ਅਪਨਾ ਮੁਹਿ ਸਿਰ ਧਰਿਆ 16111 

ਦਹਰਾ 

ਸੀ ਮੁਖ ਸਬਦਿ ਉਚ'ਰਿਓ ਏਹ ਸੋਰਠਿ ਕੇ ਮਾਹਿ । 
ਤਾਪ ਨਿਕਟਿ ਨਹਿ ਆਵਈ ਜੌ ਇਸ ਸਬਦ ਸੁਨਾਹਿ ॥ 62 ॥ 
ਔਰ ਸਬਦ ਬਹੁਤੇ ਕਹੇ ਗੁਰੂ ਗ੍ਰੰਥ ਕੇ ਬੀਚਿ । 
ਤਾਪ ਹਰਨ ਸੁਖ ਕੇ ਕਰਨ ਪੜਹਿ ਉਚ-ਅਰ ਨੀਚ ।( 63 ॥ 

ਚੌਪਈ 
ਪੁਨਿ ਪ੍ਰਭ ਜਗ! ਅਰੇਭ ਸ਼ੁ ਕੀਨੋਂ । ਚਾਰ ਬਰਨ ਕੌ ਨਿਵਤਾ ਦੀਨੇ । 
ਭਾਂਤਿ ਭਾਂਤਿ ਪਕਾਵਨ ਪਕਾਏ । ਜੋ ਹਮ ਤੇ ਨਹੀ' ਜਾਤ ਗਿਨਾਏ” । 


ਮਅ ਪੌਥੀ ਰੌਗੁ “ਦ ਧੌਂਥੀ ਮਧ % ਪੋਥੀ ਸਾਹਿਬੂ _“ ਗੁਰੂ ਗ੍ਰੰਥ ਸਾਹਿਬ ਪੰਨ' 620 £ਅ ਪੋਥੀ ਗਯ 
$% ਪੋਥੀ ਯਗਯ “ਦ ਮੌਥੀ ਬ2 'ਏ 


86 


ਗੁਰ ਬਿਲਾਸ ਪਾਤਸ਼ਾਹੀ ੬ 


ਚਾਰ ਬਰਨ ਨਾਰੀ ਨਰ ਆਵਹਿ । ਸਾਧ ਅਤੀਤਹਿੰ ਗਨਤ ਨ ਪਾਵਹਿ । 
ਮਨ ਬਾਂਛਿਤ ਭੌਜਨ ਸਭ ਲੇਵਹਿ । ਵਧੇ ਗਰ ਵੇਲ ਖੁਸ਼ੀ ਸਭ ਸੇਵਹਿੰ । 
ਇਹ ਬਿਧਿ ਜਗ ਪੂਰੋ ਗੁਰੂ ਕੀਨਉ । ਦੀਨਨਾਂ ਦਾਨ ਬਹੁਤ ਹੀ ਦੀਨਉ । 
ਪੁਨ ਗੁਰ ਅਰਜਨ ਸੁਤ ਸੰਗ ਧਾਰਾ । ਲੈ ਪ੍ਰਸਾਦਿ ਆਏ ਗੁਰਦੁਆਰਾ । 
ਹਾਥ ਜੌਰ ਅਰਦਾਸ ਕਰਾਈ । ਹਰਿ ਗੋਬਿੰਦ ਲੈ ਮਾਥ ਟਿਕਾਈ । 
ਕਰ ਪ੍ਰਕਰਮਾਂ ਮਹਲੀ” ਆਏ । ਭਾਂਤ ਭਾਂਤ ਕੇ ਮੈਗਲ ਗਾਏ ॥ 64 ॥ 
ਦੋਹਰਾ 
ਭਾਂਤ ਭਾਂਤ ਬਾਜੇ ਬਜੇ ਆਨੰਦ ਭਯੋ ਅਪਾਰ । 
ਦੀਨ ਦਾਨ ਬਹੁ ਪਾਵਹੀ` ਸਤਿਗੁਰ ਕੇ ਦਰਬਾਰ ॥ 65 ।। 
ਏਹੁ ਕਥਾ? ਪੂਰਨ ਭਈ ਸੁਨੋ ਗਾਥ ਅਬ ਹੌਰ । 
ਹਰਿਗੋਬਿਦ ਜੀ ਜਿਮ ਪੜੋਂ ਬਢੇ ਪੈ ਦਿਨ ਥੌਰ ॥ 66 ॥ 
ਸੌਰਠਾ 
ਗੁਰ ਅਰਜਨ ਅਵਤਾਰ ਮਨ ਮਹਿ ਐੱਸ ਵਿਚਾਰਿਓ । 
ਹਰਿਗੋਬਿੰਦ ਚਟਸਾਲ ਪੜਨ ਹੱਤ ਕਹਿ ਸੌਪੀਏ ॥ 67 ॥ 
ਸਵੈਯਾ 
ਏਹੁ ਵਿਚਾਰਾ ਸ੍ਰੀ ਗੁਰੂ ਅਰਜਨ ਆਵਤ ਭਏ ਮਹਾਂਦੇਵ ਕੇ ਧਾਮਾ । 
ਬੋਦਨ ਕੌ” ਮੁਖ ਏਹ ਕਹਯੋ ਬਡ ਭਾਤ ਪਿਤਾ ਸਮ ਪੂਰਨ ਕਾਮਾਂ । 
ਹਰਿਗੋਬਿਦ ਦਾਸ ਪਛਾਨ ਪ੍ਰਭੂ ਚਟਸਾਲ ਬਹਾਈਏ ਆਪਨ ਸਾਮਾਂ । 
ਮਹਾਂਦੇਵ ਕਹਿਓ ਜਿੰਹ ਦੀਨੋ" ਏ ਬਾਲਕ ਆਗੇ ਤੇ5 ਸੌਪ ਬੁਢਾ ਜਿਹ ਨਾਮਾ ।68॥ ਰ 
ਕੁੰਡਲੀਆ 
ਮਹਾਂਦੇਵ ਜੌ ਬਚ ਕਹੇ ਗੁਰ ਅਰਜਨ ਮਨ ਭਾਇ । 
ਸਭ ਕ੍ਰੰਟਬ ਸੁਖ ਪਾਇਓ ਲੀਨੇ ਸਿਖ ਬੁਲਾਇ ॥ 
ਲੀਨੇ ਸਿਖ ਬੁਲਾਇ ਪਾਂਚ ਗੁਰ ਅਰਜਨ ਤਬ ਹੀ । 
ਬੁਢੇ£ ਪਹਿ ਪਠ ਦਯੋ ਕਹਾ ਲਿਆਵੋ ਤਿੰਹ ਅਬ ਹੀ । 
ਹਮਰੀ ਬੇਦਨ ਧਾਂਰ ਜੌਰ ਕਰ ਇਹਾਂ ਲਿਆਫ਼ੋ । 
ਮਨ ਬਾਂਛ਼ਤ ਫਲ ਹੋਇ ਤੁਮਹਿ ਜਗ ਮਹਿ ਜਸ ਪਾਵੋ ॥ 69। 
ਦੋਹਰਾ 
ਸੀ ਗੁਰ ਕੇ ਬਚ ਮਾਨ ਕੌ ਸਿਖ ਤਬ [ਗਯੋ]” ਧਾਇ । 
ਆਦਰ ਸਿਉ ਲਿਆਵਤ ਭਏ ਸਾਹਿਬ ਬਢੇ ਜਾਇ ॥ 70 ।॥ 


'ਦ ਪੋਥੀ ਗ੍ਰੀਥਨ _ #ਅ ਪੰਥੀ ਗਾਥਾ _ #ਅ ਪੌਥੀ ਮਨਿ ਧਾਰਿ 9ਅਪੋਥੀ ਹਰਿ €ਦ ਪੌਥੀ ਤਿਸਹਿ 
6% ਪੌਥੀ ਬਾਬੇ “ਟਏ ਪੋਥੀ ਵਿਚੋ” 


ਅਧਿਆਇ ਤੀਜ! 


ਸਾਹਿਬ ਬੁਢਾ ਜਬ ਆਏ ਗੁਰ ਅਰਜਨ ਨਿਕਟਾਰ । 
ਤਾਂਹਿ ਪੇਖ ਸ੍ਰੀ ਗੁਰਾਂ ਉਠੇ ਕਰ ਆਦਰ ਅਧਿਕਾਰ ॥ 71 ॥ 
੍ ਚੌਪਈ 

ਕੁਸ਼ਲ ਆਨੰਦ ਕਹਿ ਸਤਿਗੁਰ ਬੋਲੇ । ਕਰ ਅਨੁਰਾਗ ਸਭ ਬਚਨ ਅਮੌਲੇ । 
ਪਰਉਪਕਾਰੀ ਤੁਮ ਜਗ ਆਏ । ਪਰ ਕਾਰਜ ਹਿਤ ਦੇਹ ਧਰਾਏ ।। 
ਪੁਨ ਸ੍ਰੀ ਗੁਰ ਮਨ ਐਸੇ ਆਯੋ । ਮੁਹਰਾ! ਪਾਂਚ ਪ੍ਰਸਾਦਿ ਮੈਗਾਯੋ । 
ਸਾਹਿਬ ਬਢੇ ਆਗੇ ਰਾਖਯੋੌ । ਸੀ ਮੁਖ ਸਿਉ ਤਬ ਅਸ ਬਚ ਭਾਖਯੋ । 
ਪ੍ਰਸਾਦਿ ਵਰਤਾਇ ਅਬੋਂ ਪ੍ਰਭੂ ਲੀਜੌ । ਹਰਿ ਗੋਬਿੰਦ ਕੌ ਬਿਦਯਾ ਦੀਜੈ । 
ਪਟੀ ਪਰ ਪੈਤੀ ਲਿਖ ਦਯੌ । ਅਜੈ ਕਾਜ ਇਹ ਪੁਰਨ ਕਯੈ । 
ਸਾਹਿਬ ਬੂਢੇ ਬਚਨ ਉਚਾਰਾ । ਹਮ ਹਹਿ ਜਾਟ ਘਾਸ ਰਖਵਾਰਾ । 
ਹਉ ਕਿਆ ਜਾਨਉ ਕੌਸ ਪੜਾਵੈ । ਹਮਕੌ ਪੜਨਾ ਕਛੂ ਨ ਆਵੈ ॥ 72॥ 

ਦੋਹਰਾ 
ਯਾ ਮਹਿ ਸੋਸ ਨ ਕਛੁ ਕਰੋ ਤੁਮ ਜਾਨਉ” ਸਭ ਸਾਰ । 
ਸੁਭ ਦਿਨ ਆਜ ਬਿਹਾਤ ਹੈ ਭਲੋ ਮਹੂਰਤ ਧਾਰ ।। 73 ॥ 

ਕਂਡਲੀਆ 
ਤਹਿ ਅਵਸਰ ਬਚ ਮਾਨ ਗੁਰੂ ਬੁਢਾ ਹੋਇ ਕ੍ਰਿਪਾਲ । 
ਪ੍ਰਸਾਦਿ ਵਰਤਾਇ ਦੀਨੇ ਤਬੈ ਪਟ“ ਲਿਖ ਤਤਕਾਲ । 
ਪਟੀ ਲਿਖ ਤਤਕਾਲ ਗੁਰ ਸੁਤ ਕੇ ਕਰ ਦੀਨੀ । 
ਹਰਿ ਗੰਬਿਦ ਲਿਖ ਲਈ ਤਬੈ ਸੌ ਅਖਰ ਚੀਨੀ ।। 
ਕਛੁਕ ਦਿਵਸ ਮਹਿ ਪੜੀ ਸਭੈ ਬਿਦਿਆ ਤਬ ਭਾਰੀ । 
ਤਿਹ ਅਵਸਰ ਬੁਧਿ ਬਾਲ ਪੌਖ ਮਨ ਬਿਸਮੈ' ਧਾਰੀ ।॥ 74॥ 

ਚੌਪਈ 
ਚੌਸਠ ਬਿਦਿਆ ਸਭ ਪੜ ਲਈ । ਯਾ ਮਹਿ ਬਹੁਤ ਅਵਧ ਨਹੀ ਭਈ । 
ਬੁਢੇ ਕਹਤ ਸੁ ਲਾਗਤ ਦੇਰ । ਗੁਰੂ ਸੁਤ ਸਮਝ ਸੁ ਪ੍ਰਛਤ ਫੇਰ । 
ਯਾਂ ਮੈ ਸੋਸਾ ਮਤ ਕੌ ਕੀਜੈ$ । ਗੁਰੁ ਸਮਰਥ ਸਮਝ ਚਿਤ ਲੀਜੈ । 
ਵਿਦਿਆ ਸਭ ਇਨ ਉਤਪਤ ਕਰੀ । ਕੌਨ! ਸਿਖਾਵੈ ਇਨ ਕੋ ਨਰੀ। 
ਪੜ ਵਿਦਿਆ ਗੁਰ ਭਏ ਪ੍ਰਸਨ । ਬੁਢੇ ਕੌ ਭਾਖਯੋ ਧੰਨ ਧੰਨ । 
ਸ਼ਸਤਸਾਸ਼ਤ ਕੀ ਵਿਦਿਆ ਪਾਈ । ਹਰਿ ਗੋਬਿੰਦ ਮਨ ਅਤਿ ਹਰਖਾਈ । 
ਸਾਹਿਬ ਬੁਢੇ ਕੇ ਪਗ ਲਾਗੇ । ਗਰ ਦੀਖਿਆ ਦੀਨੀ ਹਿਤ ਪਾਗੇ । 
ਭਗਤਿ ਦਾਨ ਤਿਨ ਮਾਂਗ ਸੁ ਲੀਨਉਂ । ਨਿਜ ਸਰੂਪ ਆਤਮ ਰਸ ਚੀਨਉ । 


87 


ਸਤਿਗੁਰ “ਅ ਪੰਥੀ ਰੁਪੈ “ਦ ਪੋਥੀ ਗਯਾਤ! #ਅ ਪੌਥੀ ਪਟੀਆਂ 'ਅ ਪੌਥੀ ਕੋਊ ਐਅ ਪੋਥੀ ਕਉਨ ਏ ਮੁੰਥੀ) 


ਭਵਨ 


88 ਗ੍ਰਰ ਬਿਲਾਸ ਪਤਸ਼ਾਹੀ ੬ 


ਦਾਨ ਮਾਨ ਸਤਕਾਰ ਸੁ ਕਰਿਯੋ । ਬਹੁ ਧਨ [ਧਾਨ]' ਤਾਸ ਗ੍ਰਿਹ ਭਰਿਯੋ । 
ਪੁਨ ਦੀਨਨ ਦੀਓ ਦਾਨ ਅਪਾਰਾ । ਗੁਰੁ ਅਰਜਨ ਸੁਖ ਮਨ ਮਹਿ” ਧਾਰਾ । 75 । 
ਦੋਹਰਾ 
ਹਰਿ ਗੋਬਿੰਦ ਕੇ ਪੜ੍ਹਨ ਕੀ ਕਥਾ ਕਹੀ ਸੁਖ਼ ਸਾਰ£ । ` 
ਸਭ ਵਿਦਯਾ ਕੌ ਫਲ ਲਹੈ ਪਢੇ ਸੁਨੇ ਹਿਤਧਾਰ । 76 ॥ 
ਇਹ ਧਿਆਉ ਪੂਰਨ ਭਯੋਂ ਸੁੰਦਰ ਕਥਾ ਪ੍ਰਸੰਗ । 
ਨਿਤ ਨੇਮ ਸਿਉ ਜੋ ਪੜੋਂ ਹੋਤ ਸੁਧ ਜਿਮ ਗੈਗ ॥ 77॥ 
ਪੋਥੀਆਂ ਲੈਵਨ ਜਾਂਹਿਗੇ ਸ੍ਰੀ ਗੁਰੂ ਗੋਇੰਦਵਾਲ । 
ਜਗ ਤਾਰਨ ਹਿਤ ਗੱਥ ਕੀ ਰਚ ਹਹਿਂ ਬੀੜ ਬਿਸਾਲ ॥ 78 ॥ 
ਇਤਿ ਸਰੀ ਗੁਰ ਬਿਲਾਸ ਬਿਦਿਆ ਸਾਖੀ ਤਪ ਉਤਾਰ ਬਿਦਿਆ ਪੜਨ 
_ ਬਰਨੰਨ ਨਾਮ ਤ੍ਰਿਤੀਯੋ ਧਿਆਇ ਸਮਾਪਤ ਮਸਤ ਸੁਭ ਮਸਤ ॥ ਵਾਹਿਗੁਰੁ 11 


“ਤ ਪ੍ਰੰਥੀ ਵਿਚੇ “ਦ ਪੌਥ]ਕਾਰ 


ਅਧਿਆਇ ਚੌਥਾ 


ਖਲਕ, 


ਦਹਰਾ 
ਸ੍ਰੀ ਗੁਰ ਕ੍ਰਿਪਾ ਸੁ' ਪਾਇ ਕੈ ਬਰਨਉ ਕਥਾ ਅਪਾਰ । 
ਜਹਾਂ ਭੁਲ ਹਮਤੇ ਪਰੀ ਲੀਜੈ ਤਾਂਹਿ ਸੁਧਾਰ ।। 1 ॥ 
ਏਕ ਸਮੋ ਮਨ ਮਹਿ ਕਰਯੋ ਗੁਰ ਅਰਜਨ ਵਿਚਾਰ । 
ਬਿਪ ਗਾਥ ਚਿਤਵਨ ਕਰੀ ਭਾਖਾ ਕਹੀ ਉਚਾਰ ॥ 2 ॥ 
ਚੌਪਈ 
ਗੁਰੂ ਅਰਜਨ ਮਨ ਐਸੈ ਧਾਰਯੋ । ਕਰਉ ਜਤਨ ਜਿਹ ਜਗ ਨਿਸਤਾਰਯੋਂ । 
ਬਾਨੀ ਗੁਰੂ ਗੁਰੂ ਹੈ ਬਾਨੀ । ਬੇਦਨ ਮਥ ਜਨ ਬੁਧਿ ਮਧਾਣੀ । 
ਚਹੁ ਖਟ ਨੌ ਕਾ ਸਾਰ ਨਿਕਾਰਾ । ਗੁਰ ਨਾਨਕ ਬਾਣੀ ਵਿਸਥਾਰਾਂ । 
ਦਸ ਮਹਲਾਂ ਤਕ ਰੂਪ ਹਮਾਰੇ ! ਆਗੇ ਪਰਜਾ ਗ੍ਰਿਹ ਨਿਸਤਾਰੇ । 
ਤਾਂਤੇ ਸਭ ਬਾਣੀ ਇਕਠਯੈ । ਪੁਜਨੀਯ [ਸਰੀ ਗੁਰੂ ਗ੍ਰੰਥ ਬਨਯੋ 1 
ਤਬ ਲੱ ਏਕ ਸਿਖ ਤਹਿੰ ਆਯੋ । ਗੁਰੂ ਅਰਜਨ ਕੌ ਸੀਸ ਨਿਵਾਯੋ ।। 
ਹਾਥ ਜੌਰ ਪੁਨ ਪ੍ਰਸਨਾਂ ਉਚਾਰਾ । ਹਮ ਪ੍ਰਭ ਸਬਦ ਪੜਹਿ ਹਿਤ ਧਾਰਾ । 
ਭਾਈ। ਕੀ ਬਾਣੀ ਹਿਤ ਲਾਏ ! ਹਮ ਪੜਹਿੰ ਸਿਖ ਏਹ ਸਨਾਏ ॥ 3॥ 
ਦੋਹਰਾ 
ਬਾਣੀ ਕਚੀ ਗੁਰੂ ਬਿਨ ਨਾਹ ਪੜਉ ਚਿਤ ਲਾਇ । 
ਕ੍ਰਿਪਾ ਧਾਰ ਮੁਹਿ ਹੇ ਪ੍ਰਭੂ ਗੁਰਬਾਣੀ ਸਮਝਾਇ ॥ 4 ।। 
ਸੀ ਗੁਰ ਨਿਕਟ ਬੁਲਾਇਯੋ ਤਬ ਭਾਈ ਗੁਰਦਾਸ । 
ਸੀ ਮੁਖ ਸਿਉ' ਸਭ ਹੀ ਕਹੀ ਤਾਂਹਿ ਸਿਖ ਅਰਦਾਸ ॥ 2 ॥ 
ਕਥਿਤ 
ਸੀ ਗੁਰ ਕਿਰਪਾ ਪਾਇ ਸਿਖ ਸੁਧਿ ਕਾਇ, 
ਸੀ ਗੁਰੂ ਬਾਣੀ ਸਿਖ ਅਬ ਤੇ ਪਛਾਨ ਹੈ । 
ਆਗੇ ਕਲ ਬਲ ਪਾਵੈ ਸੁਧਬੁਧਿਨਾ ਰਹਾਵੋ, 
ਨਿਜ ਗੁਰਬਾਣੀ ਸਿਖ ਕੈਸੇ ਕੈਸੁ ਜਾਨ ਹੈ । 


ਰੀ 
1% ਪ੍ਰਥੀ ਕਓ £ਅ ਪੋਥੀ ਵਿਚੇਂ' $ਦ ਪੋਥੀ ਬਿਨੌ “ਅ ਪੌਥੀ ਸਤਿਗੁਰ 


90 ਗੁਰ ਬਿਲਾਸ ਪਾਤਸ਼ਾਹ) ੬ 


ਤਾਂਤੇ ਗੁਰਬਾਣੀ ਸਭ ਕੀਜੀਯੈ ਇਕੱਤ੍ਰਾਂ 
ਅੰਬ ਸੋਧ ਗੁਰੁਬਾਣੀ ਤਾਕੇ ਗ੍ਰੰਥ ਇਕ ਠਾਨ ਹੈ । 
ਪੁਜਨੀਯ ਜਗ ਹੋਇ ਗੁਰੂ ਸਮ ਗ੍ਰੰਥ ਜੋਇ, 
ਪੂਜ ਕਰਹਿੰ ਸਿਖ ਮੁਕਤਿ ਰੂਪ ਸੁ ਜਹਾਨ ਹੈ । 6 ॥ 
ਕੰ ਡਲੀਆ 
ਤੀਰ ਬਿਪਾਸਾ? ਕੇ ਨਗਰ ਗੋਵਿੰਦਵਾਲ? ਸੁ ਨਾਮ । 
ਗੁਰੂ ਅਮਰਦਾਸ ਕੇ ਪੁਤ੍੍‌ ਤਹਿ ਮੰਹਨ ਮੌਹਰੀ ਨਾਮ ॥ 
ਮੰਹਨ ਮੌਹਰੀ ਨਾਮ ਸੁ ਮੌਹਨਿ ਬਸੈ ਚੁਬਾਰੇ । 
ਚਾਰ ਗੁਰੂ ਜੌ ਆਦਿ ਪੰਥੀਆਂ ਤਿਹ ਨਿਕਟਾਰੇ । 
ਕਉ ਜਤਨ ਕਰ ਸੋਇ ਪੌਥੀਆਂ ਲਿਆਇ ਹੈ । 
ਕਹਿਓ ਭਾਈ ਗੁਰਦਾਸ ਹਮਹਿ£ ਪ੍ਰਭ ਜਾਇ ਹੈ ॥ 7 ॥ 
ਚੰਪਈ 
ਆਪਹੁੰ ਭਾਈ ਕਹਿ ਹਉ ਜਾਵਉ” । ਜਾਇ ਪੌਥੀਆਂ ਸੌੋਇ5 ਲਿਆਵਉ” । 
ਤਾਂ ਕਉ ਮਾਨ ਨਿਵਾਰਨ ਕਾਜਾ । ਬੋਲੈ ਨਹੀ ਗਰੀਬ ਨਿਵਾਜਾ । 
ਭਾਏ] ਗੋਇੰਦਵਾਲ ਸੁ ਗਯੋ । ਪ੍ਰਿਥਮ ਬਾਵਲੀ ਮਜਨ! ' ਕਯੋ । 
ਪੁਨ ਮੰਹਨ ਚੌਬਾਰੇ ਜਾਈ । ਕਰ ਰਹਿਓ ਜਤਨ ਨ ਦਈ ਦਿਖਾਈ । 
ਸਾਰੀ ਨਿਸ ਦਰ ਠਾਂਢਾ ਰਹਾ । ਉਚ ਪੁਕਾਰਤ ਦਰਸਨ ਲਹਾ । 
ਅਨਿਕ ਜਤਨ ਕਰ ਭਾਈ ਹਾਰਿਓ । ਮੁਹਰੀ ਜੀ ਯਉਂ ਬਚਨ ਉਚਾਰਿਓ । 
ਇਹ ਤਉ ਮਸਤ ਅਲਮਸਤ ਰਹਾਹੀ । ਇਸ ਪਰ ਜੋਰ ਨ ਕਛੁ ਚਲਾਹੀ । 
ਬਚਨ ਸੁਨਤ ਭਾਈ ਮੁੜ ਆਇਆ । ਗੁਰ ਅਰਜਨ ਪਗ ਸੀਸ-ਨਿਵਾਯਾ ॥ 8 ॥ 
ਦੋਹਰਾ 
ਤਿਹ ਠਾ ਕਾ ਬਿਰਤੌਤ ਸਭ ਭਾਈ ਕੀਨ” ਉਚਾਰ । 
ਇਹ ਸੁਨ ਬੁਢੇ ਜੀ ਕਹਾ ਹਉ ਲਯਾਵੋ' ਤਤਕਾਰ ॥ 9 ।। 
ਕਰ ਬਦਨ ਸ੍ਰੀ ਗੁਰੂ ਕੌ ਬੁਢੇ ਕਿਯਾ ਪਿਆਨ । 
ਪ੍ਰਿਥਮ ਸੁ ਪੁਰੀ ਨਿਹਾਰ ਕੈ ਬਾਵਲੀ ਕੀਓ ਸਨਾਨ ॥ 10 ॥ 
ਚੌਪਈ 
ਬੁਢਾ ਜੀ ਮਨ ਹਰਖਤ ਭਯੋ । ਪੁਨ ਮੌਹਨ ਚੌਬਾਰੇ ਗਯੋ । 
ਬੁਢੋ$? ਕੀਨੇ ਜਤਨ ਅਪਾਰਾ । ਮੌਹਨ ਦੀਨੋ ਨਹੀ“ ਦੀਦਾਰਾ । 
ਬੁਢੇ ਜੀ ਮਨ ਕਰੀ ਸਲਾਹ । ਚੂਥੀ ਪੁਟ ਕਰ ਕੀਨੋ ਰਾਹ । 
ਬੀਚ ਚੌਬਾਰੇ ਬੁਢਾ ਗਯੋ । ਮੋਹਨ ਜੀ ਕੋ ਦੇਖਤ ਭਯੋ । 


'ਅ ਤੋਂ ਦ ਪੌਥੀ ਏਕਠੀ “ਅ ਪੌੜੀ ਬਯਾਸਾ $ਅ ਪੁਥੀ ਗੌ ਇਦਵਾਲ “ਅ ਪੋਬ) ਹਮਹੁ` $ਅ ਪੋਥੀ ਸਭੋ 
ਪੋਥੀ ਸਨਾਨ 'ਅ ਪੌਥ) ਕੀਓ $ਦ ਪੋਥੀ ਸਤਿਗੁਰ %ਟ ਪੋਥੀ ਬਾਬ 


` ਅਧਿਆਇ ਚੌਥ! 91 
ਪਦਮਾਸਨ ਦਿਖ ਲਗੀ ਸਮਾਧ । ਕਾਸਟ ਸਮ ਤਨ ਅਗਮ ਅਗਾਧ ।' 
ਰਹਿਓ ਹਲਾਇ ਪਗਹਿੰ ਪਰ ਰਹਯੋ । ਬੁਢੇ ਜੀ ਮਨ ਬਿਸਮਹਿ ਲਹਿਯੋ । 
ਚੂਥੀਂ ਪੁਟੀ ਜਬ ਸੁਨ ਪਾਈ । ਮੌਹਰੀ ਜੀ ਤਬ ਆਏ ਧਾਈ । 
ਆਇ [ਸੁ[' ਬਚਨ ਬੁਢੇ ਕੌ ਕਹੈ / ਇਹ ਅਲਮਸਤ ਮਸਤ ਹੀ ਰਹੈ ॥ 11 ॥ 
ਰ ਦੰਹਰਾ 
ਮੰਹਰੀ ਮੌਹਨ ਕਉਂ ਤਬੈ ਬੁਢੇ ਬੈਦਨ ਕੀਨ। _ 
ਸੁਧਾ ਸਰੋਵਰ ਆਇਓ ਨਿਜ ਮਨ ਬਿਸਮਹਿ ਲੀਨ । 12। 
ਜਸ ਲਵੁ ਕੁਸ਼ ਕੇ ਰਾਮ ਜੀ ਭ੍ਰਾਂਤਨ ਮਾਨ ਨਿਵਾਰ । 
ਤੌਸੇ ਸਭ ਕਾ ਮਾਨ ਹਰ ਸਤਿਗੁਰ ਗਰਬ ਪ੍ਰਹਾਰ ।। 13 ॥ 
ਕੁੰਡਲੀਆ 
ਗੁਰ ਅਰਜਨ ਕੇ ਚਰਨ ਲਗ ਬੁਢੇ ਕੀਨ ਬਖਾਨ । 
ਆਵਹਿ ਕੌਸੇ ਪੌਥੀਆਂ ਖੁਲੇ ਨ ਤਿਨਕਾ ਧਿਆਨ । 
ਖੁਲੇ ਨ ਤਿਨ ਕਾ ਧਿਆਨ ਜਤਨ ਹਮ ਕਰੇ ਅਨੇਂਕਾ । 
ਯਉ ਸੁਨਿ ਬੁਢੇ ਬੰਨੁ ਸ੍ਰੀ ਗੁਰੁ ਧਾਰ ਬਿਬੇਕਾ । 
ਨਿਜ ਮਨ ਕੀਨ ਬਿਚਾਰ ਆਪ ਚਲ ਜਾਈਏ । 
ਸ੍ਰੀ ਸਤਿ ਗੁਰ ਕੇ” ਪ੍ਰਤਾਪ ਪੌਥੀਆਂ ਪਾਈਏ ।। 14 ॥ 
ਸਵੇਯਾ 
ਅਸ ਵਿਚਾਰ ਸੁਧਾਰ ਮਹੂਰਤ ਆਪ ਚਲੋ ਸੁਖ ਸਿੰਧ ਮੁਰਾਰੀ । 
ਪਹੁੰਚ ਬਿਪਾਸ ਮਹਿ ਮਜਨ ਠਾਂਨ ਕੈ ਬਾਵਲੀ ਨਾਇ ਬਿੰਨਤ ਉਚਾਰੀ । 
ਗੁਰ ਨਾਨਕ ਮੋੜ ਪੜਓ ਜਪੁਜੀ ਅਤਿ ਨਿਮਰ ਜ੍ਰੈ ਗਰਿ ਔਚਰ ਡਾਰੀ । 
ਗੁਰ ਨਾਨਕ ਅੰਗਦ ਅਮਰ ਗੁਰੂ ਰਾਮਦਾਸ ਜੀ [ਅਬ]! ਪੂਰਹੂ ਇਛ ਹਮਾਰੀ ॥15 ।। 
ਦਹਰਾ 
_ਕਰਿ ਗੁਰੁ ਕੌ ਧਯਾਨ ਤਬ ਏਕ ਮਹੂਰਤ ਕੀਨ । 
ਅਮਰ ਗੁਰੂ ਦਰਸ਼ਨ ਦੀਓ ਗੁਰੂ ਸੁਖ ਤਬ ਲੀਨ ॥ 16 ॥ 
ਗੁਰੂ ਅਮਰਦਾਸ ਔਸ ਕਹਾ ਮੰਹਨ ਉਪਮ” ਉਚਾਰ । 
ਸਉ ਆਇ ਚਰਨੀ ਲਗੈ ਪੂਰੇ ਇਛ ਤੁਮਾਰ ॥ 17 ॥ 
ਕੰਡਲ)ਆ 
ਅਮਰ ਗੁਰੂ ਅਸ ਭਾਖ ਕੇ ਭਏ ਸੁ ਅੰਤਰ ਧਯਾਨ । 
ਗੁਰੁ ਅਰਜਨ ਮਨ ਸੁਖ ਲਯੋ ਸ੍ਰੀ ਗੁਰੂ 'ਬੈਦਨ ਠਾਨ । 


ਵਣ 
ਅ ਪੰਥੀ ਵਿਚੋ” ਐ ਪੋਥੀ ਗੁਰ੍ਹ ਨਾਨਕ “ਅ ਪੌਥੀ ਵਿਚੋ € ਪੋਥੀ ਸਿਫਤ 


92 ਗੁਰ ਬਿਲਾਸ ਪਾਤਸ਼ਾਹੀ ੬ 


ਸੀ ਗੁਰੁ ਬੋਦਨ ਠਾਨ ਮੌਹਨ ਕੇ ਚਲੋਂ ਚੁਬਾਰੇ । 
ਜਾਇ ਤਹਾਂ ਨਿਕਟਾਰ ਗਲੀ ਮਧ ਭੂਮ' ਬੈਠਾਰੇ ।। 
ਕੌਤਕ ਕਹਾਂ ਨਿਹਾਰ ਸਿਖ ਬਹੁ ਬਸਤ ਲਿਆਏ । 
ਗਲੀਚੇ ਦਰੀ ਅਪਾਰ ਸ੍ਰੀ ਗੁਰ ਸਭੈ ਹਟਾਏ ॥ 18 ॥ 
ਸਰਠਾ 
ਤੁੰਥਰ! ਹਾਥ ਸੁਧਾਰ ਗੁਰ ਅਰਜਨ ਮੁਖ ਕਮਲ ਸਿਉ । 
ਕੀਨੇ ਸਬਦ ਉਚਾਰ ਮੌਹਨ ਕੀ ਉਪਮਾ ਲੀਯੋ ।। 19 ॥ 
ਗਉੜੀ ਮਹਲਾ ੫” 
ਮੰਹਨ ਤੇਰੇ ਉਚੇ ਮੰਦਰ ਮਹਲ ਅਪਾਰਾਂ । 
ਮੌਹਨ ਤੇਰੇ ਸੋਹਨਿ ਦੁਆਰ ਜੀਉ ਸੌਤ ਧਰਮਸਾਲਾ । 
ਧਰਮਸਾਲ ਅਪਾਰ ਢੋਆਰ ਠਾਕਰ ਸਦਾ ਕੀਰਤਨ ਗਾਵਹੇਂ । 
ਜਹ ਸਾਧ ਸਤ ਇਕਤ੍‌ ਹੋਵਹਿ ਤਹਾ ਤੁਝਹਿ ਧਿਆਵਹੇ । 
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕਿ੍‌ਪਾਰ । 
ਬਿਨਵੇਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖ ਸਾਰ॥ 1 ॥ 
ਅਰਥ ॥ ਕਬਿਤ ।। 
ਮੋਹਨ ਤੇਰੇ ਉਚੇ ਗ੍ਰਿਹ ਸੁਕ ਸਮ ਛਬ ਲੋਹਿ, 
ਮੌਹਨ ਤੇਰੇ ਦੁਆਰ [ਧਰਮਸ਼ਾਲਾ| ਸਾਧ ਸੰਗਿ ਕੀ । 
ਧਰਮਸ਼ਾਲਾ ਮਾਂਹਿ ਸੁ ਗੋਪਾਲ ਜਸ ਗਾਂਹਿ ਸਦਾ, 
ਉਪਮਾ ਸੁ ਰਰੋ” ਤੇਰੇ ਜਸ ਮੰਗਿ ਕੀ । 
ਦਇਆ ਮਯਾ ਧਾਰ ਹਰਿ ਦੀਨਨ ਨਿਹਾਲ ਕਰ, 
ਬਿਲਵੈਤਿ ਨਾਨਕ ਸੁ ਮੋਹ ਕਟ ਫੈਂਧਿ ਕੀ। 
ਦਰਸ਼ਨ ਕੀ ਇਛ ਮੌਰੀ ਉਪਮਾ ਅਪਾਰ ਤੇਰੀ, 
ਦੇਖਕੇ ਚੁਬਾਰਾ ਛਬ ਲਾਜਤ ਅਨੰਗ ਕੀ । 20 ।। 
ਸਵੇਯਾ ਰ 
ਸੁਨ ਕੇ ਗੁਰ ਵਾਕ ਸੁ ਮੌਹਨ ਜੀ ਤਬ ਖੌਲ ਬਾਰੀ ਕਛੁ ਬੈਨ ਉਚਾਰੋ । 
ਪਾਟਕ ਪਾਇ ਦੀਓ ਅਪਨੇ ਗ੍ਰਿਹ ਕ੍ਰਾਤ ਨਿਕਾਸ ਬਡੋਂ ਸੁਖ ਧਾਰੇ । 
ਆਪ ਗੁਰੂ ਬਨ ਹੋਯ ਨਿਲਜ ਬਡੇ ਤੁਮ ਢੀਠ ਕੋਉ ਜੁ ਨਿਹਾਰੇ । 
ਪੰਥੀਆਂ ਲੋਵਨ ਅਏ ਇਹਾਂ ਤੁਮ ਬੀਥਨ” ਮਹਿ ਬੈਠੇ ਡਿੰਭ ਪਸਾਰੇ 1! 21 ॥ 
ਦੋਹਰਾ 
ਕਛੁਕ ਬੈਨ ਮੌਹਨ£ ਕਹੇ ਨਿੰਦ ਉਸਤਤੀ ਬਯਾਜ । 
ਸੌ ਸੁਨ ਮਨ ਸੁਖ ਪਾਇਕੈ ਪੁਨ ਬੋਲੇ ਹਰਿ ਰਾਜ ।। 22 ॥ 
ਅ ਪੌਥੀ ਭੇ“ਇ” 'ਅ ਤੋਂ ਏ ਪੋਥੀ ਰਬਾਬ _9ਸ ਗੁਰ੍ਹ ਗ੍ਰੰਥ ਸਾਹਿਬ ਪੰਨਾ 248 “ਅ ਪੋਥੀ ਵਿਚੋ ਅ 
ਪੌਥੀ ਗਲੀਅਨ ੯ਅ ਤੇ ਦ ਬਾਬੋ 


ਅਧਿਆਇ ਚੌਥਾ 


ਸਖਦ 
ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ । 
ਮੌਹਨ ਤੁਰ ਮਾਨਹਿ ਏਕੁ ਜੀ ਅਵਰ ਸਬ ਰਾਲੀ ॥ 
ਮਾਨਹਿ ਤੇ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ । 
ਤੁਧ ਬਚਨਿ ਗੁਰਕੌ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥ 
ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ । 
ਬਿਨਵੌਤਿ ਨਾਨਕ ਪੰਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ।। 12 ॥ 
ਅਰਥ ਕਥਿਤ 
ਮੰਹਨ ਬਚਨ ਤੇਰੇ ਸੁਨ ਮਨ ਭਾਏ ਮੇਰੇ, 
ਚਾਲ ਹੈ ਨਿਰਾਲੀ ਤੇਰੀ ਸਦਾ ਏਕ ਮਾਨ ਹੋ। 
ਅਵਰ ਤੁਮ ਮੌਹ ਚੂਰਾ ਠਾਕੁਰ ਅਲਖ ਪੂਜਾ, 
ਨਿਜਹਿ ਕਲ ਧਾਰੀ ਸਦਾ ਤਿਸਹੀ ਕੌ ਜਾਨਹੋ । 
ਮੋਹਨ ਗੁਰ ਬੈਨ ਲੀਆ ਆਦਿ ਪੁਰਖ ਵਸ ਕੀਆ, 
ਅਮਰ ਗੁਰ ਜਾਇ ਈਹਾਂ ਮੌਹਨ ਗਿਆਨਿ ਹੋ । 
ਮੋਹਨ “ਅਬ” ਸਰਨਿ ਤੇਰੀ ਪੈਜ ਰਾਖੋ ਲਾਜ ਮੇਰੀ, 
ਬਿਨਵਤ£ ਨਾਨਕ ਸੁ ਲਾਗੇ ਜੋਗ ਧਿਆਨ ਹੋ ।। 23 ॥ 
ਦੋਹਰਾ 
ਗੁਰ ਅਰਜਨ ਕੇ ਬੈਨ ਸੁਨ ਮੌਹਨ ਭਯੋ ਕ੍ਰਿਪਾਲਾਂ । 
ਮਨ ਮਹਿ ਏਹ ਵਿਚਾਰਿਓ ਕਰਉਂ ਕਾਜ ਤਤਕਾਲ ॥ 24।। 
ਅੜਿਲ 
ਸਮਤਾ” ਬਚਨ ਸਨਾਇ ਮਨੋ ਸੁਖ ਪਾਇਯੋ । 
ਗੁਰ ਬਿਖਮਤਾ ਨਾਹਿ ਸ ਸ਼ਾਂਤਿ ਰਹਾਇਯੋ । 
ਤਾਂਤੇ ਦੇਰ ਤਿਆਗ ਪੌਥੀਆਂ ਦੀਜੀਯੋ । 
ਹੋ ਨਿਜ ਮਨ ਮਹਿ ਸੁਖ ਪਾਇ ਬਡੇ ਜਸੁ ਲੀਜੀਯ । 25 ॥ 
ਦਹਰਾ 
ਗੁਰ ਅਰਜਨ ਰ੍ਪ ਨਿਹਾਰ ਕੌ ਮੌਹਨ ਮਨ ਸੁਖ ਪਾਇ । 
ਚਾਰੇ“ ਗੁਰ ਕੀ ਜੋਤਿ ਜੋ ਇਸ” ਮਹਿ ਰਹੀ ਸਮਾਇ ।। 26 ॥ 
ਮੰਹਨ ਜੀ ਤਬ ਹੀ ਉਠੇ ਹਾਥ ਪੌਥੀਆਂ ਧਾਰ । 
ਤੀਜੀ ਪਉੜੀ ਤਬ ਕਹੀ ਮੰਹਨ ਜਸ ਬਿਸਥਾਰ ॥ 27 । 
|| ਸਬਦ ॥ 
ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ । 
ਮੌਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ । 


੪੦੧ ਪ੍ਰੌਥੀ ਵਿਚੋ “ਏ ਪੋਥੀ ਬਿਠੰਚੁਰੇ 9ਅ ਪੌਥੀ ਨਿਹਾਲ “ਦ ਪੌਥੀ ਸਹਿਤ $% ਪੌਥੀ ਇਨ 


93 


94 


ਗੁਰ ਬਿਲ'ਸ ਪਾਤਸ਼'ਹੀ ੬ 


ਜਮਕਾਲੁ ਤਿਨ ਕਉ ਲਗੈ ਨਾਹੀ ਜੋਇ ਇਕ ਮਨਿ ਧਿਆਵਹੇਂ । 
ਮਨ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇਂ ॥ 
ਮਲ ਮੁਤ ਮੂੜ ਜਿ ਮੁਗਧ ਹੌਤੇ ਸਿ ਦੇਖਿ ਦਰਸੁ ਸੁਗਿਆਨਾਂ । 
ਬਿਨਵੈਤਿ ਨਾਨਕ ਰਾਜੁ ਨਿਹਚਲ ਪੂਰਨ ਪੁਰਖ ਭਗਵਾਨਾ ।। 3 ॥ 
ਅਰਥ ਕਬਿਤ 
ਮੌੰਹਨ ਸਤਸੌਗਿ ਬੀਚ ਦਰਸ ਧਿਆਨ ਅਮੀ ਸੀਚ, 
ਜ ਜਪੈ ਤੋਹਿ ਅੰਤਕ ਬਿਲਾਇ ਹੈ । 
ਜਮ ਕਾਲ ਲਗੈ ਨਾਹੀ ਜੋਊ ਇਕ ਮਨ ਧਯਾਹੀ', 
ਮਨ ਬਚ ਅਰਾਧੇ ਤਮ ਸਭੀ ਫਲ ਪਾਏ ਹੈ । 
ਮਲ ਮੂਤ ਮੜ ਮੁਗਧ ਜੋਉ ਦਰਸ ਕੈ ਗਿਆਨ ਹੋਉ, 
ਰਾਂਜ ਤਧ ਨਿਹਚਲ ਗੁਰ ਨਾਨਕ ਅਲਾਇ ਹੈ । 
ਮੌਹਨ ਤਮ ਪੂਰਨ ਪੁਰਖ ਭਗਵਾਨ ਸਮ ਦੀਜੋ ਦਰਸ, 
ਮੋਹਨ [ਮੋਹ] ਤੇਰੋ ਜਸ ਸਦਾ ਗਾਇ ਹੈ ॥ 28 ॥ 
ਦੋਹਰਾ 
ਮਮ ਬਿਨਤੀ” ਸੁਨੀਜਯੇ ਪ੍ਰਭੂ ਨਿਜ ਸੁਰਤਨ ਕੇ ਮਾਂਹਿ । 
ਜਗ ਜਸ ਤਮਰੋ ਹੋਇ ਗੋ ਹਮਕੋ ਦਰਸ ਦਿਖਾਹਿ । 29 । 
ਸਵੇਯਾ 
ਇਮ ਵਾਕ ਸੁਨੇ ਗੁਰੂ ਅਰਜਨ ਕੇ ਤਬ ਮੌਹਨ ਜੀ ਮਨ ਆਨੰਦ ਪਾਯੋ । 
ਪੌਥੀਆਂ ਹਾਥ ਲੈ ਆਯੋ ਤਬੈ ਜਸ” ਬੀਨ ਸੁਨੋ ਚਲ ਬਾਂਸਕ ਆਯੋ । 
ਦੀਨੀ ਸੁ ਪੌਥੀਆਂ ਹਾਥ ਗੁਰੂ ਗੁਰ ਕੇ ਚਰਨਾਬੁਜ? ਸੀਸ ਨਿਵਾਯੋਂ । 
ਸ੍ਰੀ ਗੁਰ ਸੀਸ ਉਠਾਇ ਕਹਯੋ ਅਸ ਮੌਹਨ ਜੀ ਤੁਮ ਨਾਹੀ ਸੁਹਾਯੋ । 30 ॥ 
ਦੋਹਰਾ 
ਮੌਹਨ ਤਬ ਬਿਨਤੀ ਕਰੀ ਕਯੋ ਨ ਚਰਨ ਲਗ ਦੇਹ । 
ਸੀ ਗੁਰੁ ਕਹ ਪਿਤ ਗੁਰ ਸੁਤ ਦੋਊ ਤੁਮਹਿ ਜਸ ਗੋਹ ॥ 31 ।। 
ਚੌਪਈ 
ਹਮਕੋ ਸੀਸ ਨਿਵਾਵਨ ਜੌਗ । ਚਰਨ ਪਰਨ ਤੁਮ ਕਉ ਸੌ ਅਜੋਗ । 
ਮੌ' ਗੁਰ ਗੁਰਕੇ ਸਤ ਤਮ ਦੋਉ । ਤੁਮਰੇ ਦਰਸ਼ਨ ਤੇ ਸੁਖ ਹੋਉ । 
ਗੁਰੂ ਅਰਜਨ ਕੌ ਬੈਨ ਸੁਨਾਏ । ਮੰਹਨ ਮਨ ਮਹਿ ਆਨੰਦ ਪਾਏ । 
ਮੌਹਨ ਜੀ ਯਉਂ ਬਚਨ ਉਚਾਰੇ । ਸੁਨ ਗੁਰ” ਅਰਜਨ ਰੂਪ ਮੁਰਾਰੇ । 


_ਹਮਤੇ ਭੁਲ ਭਈ ਹੈ ਭਾਰੀ । ਹਮਰੇ ਪਰ ਪਿਤ ਕੋਪਯੋ ਭਾਰੀ । 


ਸੋ ਸਬ ਬਾਤ ਅਬੈ ਸੁਨ ਲੀਜੈ । ਭੂਲ ਛਿਮਾਪਨ ਹਮਰੀ ਕੀਜੋ । 


ਅ ਪੌਥੀ ਵਿਚੋਂ" £ਦ ਪੋਥੀ ਹਮਰ) ਬਿਨੈ “ਅ ਪੋਥੀ ਜਿਮ “ਅ ਖੌਥੀ ਚਰਨਨ ਪੋਰਿ ?ਅ ਪੌਥੀ ਸੀ 


ਸ'ਥਿ 


%ਅਧਿਅ'ਇ ਚੋਥਾ 


95 


ਰਾਮਦਾਸ ਤਮ ਪਿਤਾ ਸੁਹਾਏ । ਹਮ ਪਿਤ ਕੀ ਬਹੁ ਸੇਵ ਕਰਾਏ । 
ਸੇਵਾ ਵਸ ਤਬ ਸ੍ਰੀ ਗੁਰ ਭਏ । ਅੰਤ ਸਮਾ ਨਿਜ ਪਿਖ ਬਿਗਸਏ ॥ 32 ॥ 


ਦੋਹਰਾ 


_ਗੁਰਿਆਇ ਦੇਵਨ ਲਗੇ ਰਾਮਦਾਸ ਕੌ ਆਪਿ । 


ਮੌਹਿ ਬੋਲ ਪਠਿਯੋ ਪਿਤਾ ਨਹੀ ਗਯੋ ਕਰਦਾਪ ॥ 33 ।। 
ਮੁਝੇ ਭਾਤ ਮੋਹਰੀ ਗਯੋ ਰਾਮਦਾਸ ਪਗ ਲਾਗ । 


ਗੁਰ ਅਮਰਦਾਸ ਰਿਧ ਸਿਧ ਦੈ ਕਹਿਓ ਪੁਤ੍ਰ ਬਡਭਾਗ ॥ 34 ॥ 


ਸਵੇਯਾ 


ਗੁਰ ਅਮਰ ਪ੍ਰਤਖ ਹੁਤੇ ਤੁਮਰੇ ਪਿਤ ਮਸਤਕ [ਤਿਨਹਿ ਖੁਦ |! ਤਿਲਕ ਲਗਾਏ । 
ਪੰਜ ਟਕੇ ਨਰੇਲ ਧਰਿਓ ਤਿਹਿੰ ਆਗੈ ਅਉ ਅਮਰ ਗੁਰੁ ਤਿਹਿ ਸੀਸ ਨਿਵਾਏ । 
ਪੰਜ ਭੂਤਕ ਦੇਹਿ ਤਿਆਗ ਤਬੈ ਨਿਜ ਰ੍ਰਪ ਪਰਮ ਪਦ ਮਾਂਹਿ ਸਮਾਏ । 

ਸਤ ਸੋਰਹਿ ਸੈ ਇਕਤੀਸਵੇ ਭਾਦਰੋ' ਪਖ ਰਾਕਾ ਸੁ ਸਮਾਏ ॥ 35 ॥ 


ਭੁਜਗ ਛਦ 


ਭਯੋ ਤਾਸ ਪਾਛੈ ਗੁਰ ਰਾਮਦਾਸੈ । ਚੜ੍ਹ ਪੂਜ ਭਾਰੀ ਪੁਜੈ ਸੋਤਂ ਆਸੇ । 

ਤਿਸੇ ਦੇਖ ਚਿੰਤਾ ਬਢੀ ਜੀਅ ਮੋਰੇ । ਪਿਤਾ ਕੈ ਚੁਬਾਰੇ ਬਿਨਾਂ ਬੈਨ ਟੌਰੇ ॥ 36 ॥ 
ਕਰੋ ਰਛ ਮੋਰੀ ਪਰਿਯੋ ਤੌਹ ਸਾਮੈ । ਸੁਭ ਦੇਸ ਕੀਨੇ ਖਿਮਾ ਤਾਤ ਕਾਮੇ । 

ਐਸ ਬੈਨ ਮੌਰੇ” ਸਨੇ ਭੀ ਦਿਆਲਾ । ਚੁਬਾਰੇ ਐਸ ਬੈਨ ਭਾਖੇਂ ਕ੍ਰਿਪਾਲਾ । 

ਭਯੋ ਹਉ' ਪ੍ਰਸੈਨ ਸੁਨੋ ਪ੍ਰਤ ਮੇਰੇ । ਰਖੋ ਪਾਸ ਪੋਥੀ! ਕਟੇ ਪਾਪ ਤੇਰੇਂ । 

ਜਬੈ ਲੈਨ ਆਵੈ" ਸ ਪੌਥਯੇ ਤੁਮਾਰੇ । ਸੁਤੇ ਰਾਮਦਾਸ ਸੁਪਾਪ ਨਿਵਾਰੇ ॥ 37 ॥ 


ਦਹਰਾ 

ਪਿਤਾ ਮੌਹਿ ਆਗਿਆ ਕਰੀ ਦੇਇ ਪੌਥੀਆਂ ਤਾਹਿੰ । 

ਬਹੜ ਚਰਨ ਤਾਕੇ ਪਰੋ ਸੌ ਤੁਮ ਰਛ ਕਰਾਂਹਿ ॥ 38 ॥ 

ਪੋਥੀਆਂ ਸਾਂਭਤ ਮੈ" ਰਹਿਓ ਸਮਾਂ ਪਹ੍ਹੰਚਿਓ ਆਇ । 

ਚਰਨ ਪਰਨ ਮਮ ਦੀਜੀਏ ਪਰਾਂ” ਭੂਲ ਬਖਸ਼ਾਇ ।। 39 ॥ 
ਸੋਰਠਾ 

ਸੀ ਮੁਖ ਯਉ ਫੁਰਮਾਇ ਜੋ ਭਾਵੇ ਸੋਇ ਕਰ । 

ਮੋਹਨ ਚਰਨ ਗਹਾਇ ਗੁਰੁ ਅਰਜਨ ਤਬ ਵਰ ਦੀਓ ॥ 40॥ 
ਦੋਹਰਾ 

ਚੌਥੀ ਪੌੜੀ ਤਬ ਕਹੀ ਸੀ ਗੁਰੁ ਅਰਜਨ ਦੇਵ । 

ਅਬਨਾਸ਼ੀ ਮੌਹਨ ਸਜਸ ਬਰਨਨ ਕੀਨ ਅਭੋਵ ॥ 41 ॥ 


12 ਮੌਥੀ ਮਮ _“ਅ ਤੋਂ ਏ ਧੌਥੀ ਵਿਚੋਂ _“ਅ ਪੌਥੀ ਸਰਬ _ “ਦ ਪੋਥੀ ਹਮਰੇ 
ਹੂ੍‌ 


6੪ ਗ਼ਰੌਥੀਲੇ 


5੭ ਤੋਂ ਏ ਪੌਥ) ਰਾਖਹੁ 


96 ਗੁਰ ਬਿਲਾਸ ਪਾਤਸ਼ਾਹੀ ੬ 


ਸ਼ਬਦਾ 
ਮੰਹਨ ਤੂੰ ਸੁਫਲ ਫਲਿਆ ਸਣੁ ਪਰਵਾਰੇ । 
ਮੰਹਨ ਪੁਤ ਮੀਤ ਭਾਈ ਕਰ ਟੌਬ ਸਭਿ ਤਾਰੇਂ । 
ਤਾਰਿਆ ਜਹਾਨ ਲਹਿਆ ਅਭਿਮਾਨ ਜਿਨੀ ਦਰਸਨ ਪਾਇਆ ।1 
ਜਿਨੀ ਤੁਧਨੋ ਧੰਨ ਕਹਿਆ ਤਿਨ ਜਮੁ ਨੇੜਿ ਨ ਆਇਆ । 
ਬਅੰਤ ਗੁਣ ਤੇਰੇ ਕਥੇ ਨ ਜਾਂਹੀ ਸਤਿਗੁਰ ਪੁਰਖ ਮੁਰਾਰੇ । 
ਬਿਨਵੇਤਿ ਨਾਨਕ ਟੋਕ ਰਾਖੀ ਜਿਤੁ ਲਗਿ ਤਰਿਆ ਸੋਸਾਰੇ । 42 ॥ 


ਅਰਥ ।। ਅਨੌਗ ਸੇਖਰ ਛੰਦ ।। 
ਮੰਹਨ ਤੂੰ ਫਲਯੋ ਸੁਫਲ ਸਭ ਪਰਵਾਰ ਸਣਿ, 
ਕੁਟੰਬ ਭਾਈ ਮੀਤ ਤਾਰ ਤਾਰਿਓ ਜਹਾਨ ਕੌ । 
ਗੁਰਦਾਸ ਬੁਢੇ ਮਾਨ ਹਰਿ ਨਿਜ ਮਾਨ ਦੂਰ ਕਰ, 
ਜਿਨੀ ਦਰਸ ਪਾਯੋ ਤਹਿ ਦੁਖ ਨਨਿਦਾਨ ਕੌ । 
ਜੋਉ ਧੈਨ ਕਹੈ ਤੌਹਿ' ਅੰਤਕ ਤਿਆਗ ਉਹ , 
ਬਿਅੰਤ ਗੁਣ ਤੇਰੇ ਕਥੇ ਕੌਣ ਧਰ ਧਿਆਨ ਕੌ। 
ਪੁਰਖ ਮੁਰਾਰੀ ਤੌਹਿ ਲਜ ਰਾਖੀ ਟੋਕ ਮੋਹਿ, 
ਬਿਨਵੇਤ ਨਾਨਕ ਜਿਤ ਲਗ ਨਰ ਗਿਆਨ ਕੋ ।। 43॥ 
ਦੋਹਰਾ 
ਚੌਥੀ ਪੰੜੀ ਤਾਂਹਿ ਵਰ ਗੁਰੁ ਅਰਜਨ ਤਬ ਦੀਨ । 
ਮੌਹਨ ਸੁਨ ਗਦ ਗਦਾ! ਭਯੋ ਨਿਜ ਮਨਿ ਆਨੰਦ ਲੀਨ ॥ 43 ॥ 
ਗੌੜੀ ਰਾਗ ਛੱਦ ਦੂਸਰਾ ਸ੍ਰੀ ਮੁਖ“ ਕੀਨ ਬਖਾਨ । 
ਮੌਹਨ ਸੁਨ ਮੁਨ ਕਰ ਗਯੋ ਤਬੈ ਤਜੀ ਸੁਭ ਜਿਆਨ ।। 44॥ 
ਕਰ ਨਿਜ ਮੌਹਨ ਜੋਰ ਕੈ ਐਸੇ ਕੀਓ ਉਚਾਰ । 
ਦਾਸ ਜਾਨ ਬਿਨਤੀ ਸੁਨੋ" ਤੁਮ ਗੁਰ ਰੂਪ ਮੁਰਾਰ ॥ 45 ॥ 
ਸਵੇਯਾ 
ਦੇਹਿ ਨਿਦੇਸ ਪ੍ਰਭੂ ਹਮਕੋ ਤੁਮ ਸਾਥ ਚਲੇ ਕਛੁ ਸੰਵ ਕਮਾਵਉ । 
ਸੇਵਕ ਔਰ ਕਢੇ ਜਸ ਕਾਰ ਸੁ ਕਾਰ ਕਢੋ ਨਿਜ ਸੀਸ ਧਰਾਵਊ । 
ਮੰਹਿੰ ਨਿਹਾਲ ਦਿਆਲ ਕਰ ਚਰਨਾਬੁਜ!" ਨਿਕਟਿ ਸਦਾ ਸੁਖ ਪਾਵਉ । 
ਗਦ ਗਦ ਹੋਇ ਰੌਮਾਂਚ ਖਰੇ ਕਹੇ ਹੈ ਪ੍ਰਭ ਜੀ ਤੁਮ ਸੋਗ ਸਿਧਾਵਉ ।। 46 





“ਸੋ? ਗੁਰੂ ਗ੍ਰੰਥ ਸਾਹਿਬ, ਪੰਨਾ 248 £ਐ ਪੌਥੀ ਸਿਉ ੪ਅ ਪੌਥੀ ਪ੍ਰਸੰਨ “£ ਪੋਥੀ ਸਤਿਗੁਰ੍ਹ 
ਕਰਹ “ਅ ਤੋਂ ਦ ਪੋਥੀ ਚਰਨ ਕਮਲ 


ਅਧਿਆਇ ਚੌਥ 
ਚਪਈ 
ਮੰਹਨ ਕੌ ਇਮ ਬੰਨ ਸੁਨਾਈ । ਗੁਰ ਅਰਜਨ ਮਨ ਆਨੰਦ ਪਾਈ । 
ਸ੍ਰੀ ਮੁਖ ਅਸ ਨਿਦੇਸ ਤਿਹ ਕੀਨੀ । ਮੋਹਨ ਜੀ ਤੁਮ ਸਭ ਗੁਣ ਭੀਨੀ । 
ਬੀਚ ਚੁਬਾਰੇ ਧਰੋ ਸਮਾਧ । ਪੁਰਨ ਪੁਰਖ ਪ੍ਰਭੂ ਆਰਾਧ । ਰ 
ਗੁਰ ਨਾਨਕ ਕਾ ਮੰਤ੍ਰ ਉਚਾਰੋ । ਆਪ ਤਰੋ ਸਗਲੈ” ਕੁਲ ਤਾਰੋ । 
ਮੰਹਨ ਅਸ ਗੁਰ ਆਇਸ ਪਾਏ । ਪਰਿਕਰਮਾ ਕਰ ਚਰਨ ਗਹਾਏ । 
ਬਦਨ ਕਰ ਤਬ ਗਯੋ ਚੁਬਾਰੇ । ਲਗੀ ਸਮਾਧ ਅਖੰਡ ਅਪਾਰੇ । 
ਸ੍ਰ ਗੁਰੂ ਨਾਨਕ ਮੰਤ੍ਰ ਕਮਾਵੈ । ਰਿਦੇ ਮਧ ਹਰਿ ਸਿਉ” ਰੁਚ ਲਾਵੈ । 
ਮੰਹਨ ਗਾਥ ਕਹੀ ਸੁਖ ਸਾਰੇ । ਮੋਹਰੀ ਕਥਾ ਸੁਨਹੁ ਰੇ ਪਿਆਰੇ ।। 47 ॥ 
ਦੌਹਰਾ 
ਸ੍ਰੀ ਗੁਰ ਮਨ ਸੁਖ ਪਾਇਕੈ ਲੈ ਪੁਸਤਕ ਹਐਂ ਤਿਆਰ । 
ਮੰਹਰੀ ਜੀ ਆਏ ਤਬੈ ਬਡ ਆਨੰਦ ਚਿਤ! ਧਾਰ 1 48॥ 
ਸੋਰਠਾ 
ਕੇਰੀ ਪਰਿਕਰਮਾ ਆਇ ਮੌਹਰੀ ਜੀ ਗੁਰ ਚਰਨ ਗਹਿ 
ਮੁਖ ਸਿਉ” ਐਸ ਅਲਾਇ ਮਹਾਰਾਜ ਨਿਜ ਗ੍ਰਿਹ ਚਲੋ ॥ 49 ॥ 
ਚੌਪਈ 
ਜਸ! ਬਿਦਰ ਕੌ ਕੀਓ ਨਿਹਾਲ । ਤਿਸ ਗ੍ਰਿਹ ਗਏ ਤਜੋ ਸੁਖ ਪਾਲ । 
ਅਰ ਅਨਿਕ ਗਥ ਕਹਾਂ ਸੁਨਾਉ” । ਤੁਮਰੀ ਕ੍ਰਿਪਾ ਕੌ ਅੰਤ ਨਾ ਪਾਉ” । 
ਅਸ ਕਹਿ ਸਰੀ ਗੁਰ ਚਰਨ ਗਹਾਏ । ਪਰਾ ਧਰਨ£ ਕਛੁ ਸੁਧ ਨ ਰਹਾਏ । 
ਕ੍ਰਿਪਾ ਸਿੰਧ ਤਬ ਭਏ ਕਿਪਾਲ । ਮੌਹਰੀ ਜੀ ਤੁਮ ਭਏ ਨਿਹਾਲ ।। 
ਤੁਮ ਮਾਮੇ ਹੋ ਚਰਨ ਨ ਪਰੇਉ । ਤਮਰੀ ਚਰਨ ਧੂਰ ਮੰ" ਧਰੋਉ । 
ਤਬ ਮੰਹਰੀ ਯਉ ਕਹਾ ਸਨਾਈ । ਹਮ ਅਕਰੂਰ ਤੁਮ ਰੂਪ ਕਨ੍ਹਾਈ । 
ਕਹਾਂ ਦਾਸ ਅਬ ਸੇਵ ਕਮਾਵੋ । ਔਰ ਬਾਤ ਕੌ ਚਿਤ ਨ ਲਿਆਵੇ । 
ਭਏ ਪ੍ਰਸੈਨ ਗੁਰੂ ਸੁਖਦਾਈ । ਤਿੰਹ ਗ੍ਰਹਿ ਗਏ ਸੁ ਆਨੰਦ ਪਾਈ [50 ।1 
ਰ੍ ਦਹਰਾ 
ਮਾਮੀ ਕਾ ਦਰਸ਼ਨ ਕੀਓ ਚਰਨ ਬੋਦਨਾ ਕੀਨ । 
ਕੁਸਲ ਆਨੰਦ ਪੂਛਤ ਭਏ ਸ੍ਰੀ ਗੁਰ ਪਰਮ ਪ੍ਰਬੀਨ । 51 ॥ 
ਮੰਹਰੀ ਕੀ ਇਸਤਰੀ? ਤਬੈ ਅਤਿ ਅਨੰਦ ਚਿਤ ਧਾਰ । 
ਬਸਤ ਗਟਿਨੇ ਬਹੁੜੇ ਦੀਏ ਧਨ ਬਹੁ ਕੀਨੋ ਵਾਰ । 52 ॥ 





'ਦ ਪੌਥੀ ਇਕਸ _$ਅ ਪੋਥ) ਰਿਦ _ਭ£ ਪ੍ਥ) ਜਿਮ _“ਅ ਪੋਥੀ ਭੌ ਹਿ_%੧ ਤੋਂ ਏ ਪੌਥ] ਬਾਮ: 


੭7 


98 


ਗਰ ਬਿਲ'ਸ ਪਾਤਸ਼'ਹੀ ੬ 


ਕੈਡਲੀਆ 
ਕੁਸਲ ਆਨੰਦ ਪੁਛਤ ਭਈ ਪੁਨ ਪ੍ਰਭ ਕੋ ਹਿਤ ਧਾਰ । 
ਰਗ ਸੁਖੀ ਤੁਮ ਪੁਤ ਸੁਖ ਔਰ ਸੁਖੀ ਪਰਵਾਰ । 
ਔਰ ਸਖੀ ਪਰਵਾਰ ਤੁਮਹਿ ਸੁਖ ਸਿਉ” ਸੁਤ ਆਏ । 
ਤਮਰੀ ਕਿਰਪਾ” ਸੋਗ ਸੁਖੀ ਸਭ ਇਮ ਗੁਰ ਗਾਏ । 
ਤੁਮ ਸਭ ਕਉ ਆਨੰਦ ਕਹੋ ਸਭ ਮੌਹਿ ਸਮਝਾਈ । 
ਨਿਜ ਗ੍ਰਿਹਿ ਸਭ ਸੁਖ ਭਾਖ ਔਰ ਤਬ ਬਾਤ ਚਲਾਈ ।। 5 3 ॥ 


ਅੜਿਲ 


ਬੀਬੀ ਭਾਨੀ ਰਾਮਦਾਸ ਸੁਖ ਪਾਇਕੌ । 
ਸਰ ਪੁਰ ਕੀਓ ਪਿਆਨ ਹਮਹਿ ਬਿਸਰਾਇਕੇ ।। 
ਤਾਂ ਦਿਨ ਤੇ ਨਹਿ ਧਿਆਨ ਸੁ ਕਬਹੀ ਤੁਮ ਕੀਓ । 
ਹੋ ਔਰ ਧਾਮ ਕੋ ਤਿਆਗ ਸੁਧਾਸਰ ਤੁਮ ਲੀਓ । 54 ।੧ 
ਦੋਹਰਾ 
ਐਸ ਭਾਖ ਰੋਵਤ ਭਈ ਮੋਹਰੀ ਜੀ ਕੀ ਬਾਮ । 
ਨਰ ਅਨੁਹਰ ਕਰਤੇ ਭਏ ਸ੍ਰੀ ਗੁਰ ਪੂਰਨ ਕਾਮ ॥ 
ਮੌਹਰੀ ਜੀ ਨਿਜ ਨਾਰ ਕੌ ਕਹੀ [ਗਿਆਨ]! ਕੀ ਬਾਤ । 
ਸੌਤਿਨ ਕੋ ਨਹਿ ਰੋਈਐ ਜੋ ਆਪਨੇ ਗ੍ਰਿਹ ਜਾਤ ॥ 55 ॥ 
ਚੌਪਈ 
ਸੀ ਗੁਰ ਕਉ ਭੀ ਕਹਾ ਸੁਨਾਈ । ਸਭ ਮਿਥਿਆ ਸੈਸਾਰ ਦਿਖਾਈ । 
ਪ੍ਰਭ ਬਿਸਾਰ ਜੇ ਮਨ ਮੌਤ ਲਾਗੇ । ਸੋਚੀਏ ਤਾਂਹਿ ਜੋ ਭਏ ਅਭਾਗੇ । 
ਮਿਲ ਬਿਛਰਨਿ ਨਦ ਕਾਰ ਸਮਾਨਾ । ਜਥਾਂ ਪੂਰ ਨਉਕਾ? ਮਨ ਮਾਨਾ । 
ਤਸ ਕਟੋਬ ਕੌ ਮੇਲ ਪਛਾਨੀ । ਸੋਚਤ ਨਹੀ` ਜੋਊ ਹੈ ਗਿਆਨੀ ॥ 56 ॥ 
ਰਾਮਦਾਸ ਗੁਰੁ ਪ੍ਰਭ ਆਗਿਆ ਪਾਏ । ਜਗ ਤਾਰਨ ਹਿਤ ਇਹੁ ਨਾਂ ਆਏ 1 
ਕਰ ਕਾਰਜ ਪ੍ਰੰਭ ਰੂਪ ਸਮਾਨ । ਸੋਚਨਿ ਜੌਗ ਨਹੀ ਸੁਖ ਖਾਨ । 
ਜਬ ਮੌਹਰੀ ਯੌ ਬਚਨ ਸੁਨਾਏ । ਸਭਨਿ£ ਕੋ ਤਬ ਧੀਰਜ ਆਏ । 
ਬਹੁਰ ਨੰਦ ਮੌਹਰੀ ਸੁਤ ਆਯੋ । ਨਿਜ ਸੁਤ ਸ੍ਰੰਦਰ ਸੋਗ ਲਿਆਯੋ ॥ 57 ॥ 
ਦੋਹਰਾ 
ਅਇ ਚਰਨ ਗੁਰ ਕੇ ਪਰੇ ਸੀ ਗੁਰ ਆਦਰ ਕੀਨ । 
ਕਸਲ ਛੇਮ ਪੂਛਤ ਭਏ ਸ੍ਰੀ ਗੁਰ ਪਰਮ ਪ੍ਰਬੀਨ ॥ 58 ।। 


ਹਾ ਕਕਕਰਕਕਕਲਣ 
1% ੫ਬੀ ਗਯ! _“ਐ ਪੋਥੀ ਕਹਿ _£% ਤੋਂ ਏ ਪੌਥੀ ਵਿਚੋਂ! _“ਅ ਧੋਬੀ ਝੂਠ' _$ਅ ਖੌਥੀ ਬੇੜੀ 
 ਪੌਥੀ ਸਭਹਨਿ 


6 ਤੇ 


ਅਧਿਆਇ ਚੌਥਾ 99 


ਸੀ ਗੁਰ ਕਉ ਮੌਹਰੀ ਕਹਾ ਈਹਾਂ ਰਹੋਂ ਪ੍ਰਭ ਆਪ । 

ਹਮ ਪ੍ਰਸੈਨ ਪਿਖ ਹੋਤ ਹਹਿ ਮਿਟੈ ਸਭਨਿ ਕੌ ਤਾਪ ॥ 591. 
ਚੌਪਈ 

ਸ੍ਰੀ ਸਤਿਗੁਰ ਇਮ ਬਚਨ ਉਚਾਰੇ । ਤੁਮਰੀ ਆਗਿਆ ਸਿਰ ਪਰ ਧਾਰੇ । 

ਅਮਰਦਾਸ ਗੁਰੂ ਕੇ ਹਮ ਦਾਸ । ਹਮਕੋ ਰਹਿਨਾਂ ਉਹਾਂ ਸੁ ਪਾਸ । 

ਮਮ ਪਿਤ ਕੌ ਗੁਰ ਆਗਿਆ ਦਈ । ਕਾਰ ਕਢਾਉ ਸੁਧਾਸਰ ਜਈ 1 

ਜੌ ਹਮ ਤਹ ਠਾਂ ਕਾਰ ਕਢਾਵਹਿੰ । ਹਮਰੌ ਰਹਿਨਾਂ ਉਹਾਂ ਸੁਹਾਵਹਿ । 

ਈਹਾਂ ਉਹਾਂ ਭੇਦ ਨ ਕੋਈ । ਆਗੇ ਜੁ ਤੁਮ ਆ ਗਿਆ ਹੋਈ । 

ਮੌਹਰੀ ਕੇ ਯੌ ਬੈਨ ਸੁਨਾਏ । ਕ੍ਰਿਪਾ ਸਿੰਧ! ਅਤਿ ਹੀ ਹਰਖਾਏ ॥ 

ਪੁਨ ਮੌਹਰੀ ਕਹਯੋ ਤੀਨ ਦਿਨ ਰਹੋ । ਬਹੁਰੋ ਜਯੋ ਅਤਿ ਸੁਖ ਲਹੋ । 

ਬਚਨ ਮਾਨ ਸ੍ਰੀ ਗੁਰ! ਤਹਿ ਰਹੇ । ਤਬ ਮੌਹਰੀ ਮਨ ਆਨੰਦ ਲਹੇ ॥ 60 ।। 
ਦੋਹਰਾ ਰ 

ਸੇਵਾ ਕੇ ਵਸ ਗੁਰੂ ਹੈ ਅੰ ਮੌਹਰੀ ਹਿਤ ਧਾਰ । 

ਭਾਂਤ ਭਾਂਤ ਚਰਚਾ ਕਰਹਿ ਸ੍ਰੀ ਗੁਰ ਰੂਪ ਮੁਰਾਰਿ ॥ 63 । 

ਦੁਤਿਆ ਦਿਵਸ ਅਰਜਨ ਗ੍ਰੂ ਸ਼ੰਦਰ ਸੰਗ ਲਵਾਇ । 

ਬਿਪਾਸਾ" ਤਟ ਜਾਵਤ ਭਏ ਦਰਸ਼ਨ ਕਰ ਹਰਖਾਇ ।। 62 ॥ 
ਚੌਪਈ 

ਅਮਰਦਾਸ ਜੀ ਦੇਹੁਰਾ ਜਹਾਂ । ਜਾਵਤ ਭਏ ਸ੍ਰੀ ਗੁਰ ਤਹਾਂ । 

ਕਰ ਦਰਸਨ ਪਰਿਕਰਮਾ ਕੀਨੀ । ਚਰਨ ਧ੍ਰਰ ਲਾਇ ਮਸਤਕ! ਲੀਨੀਂ । 

ਕਫ਼ਕ ਕਾਲ ਤਿੰਹ ਬੈਠਤ ਭਏ । ਸੁੰਦਰ ਕੌ ਤਬ ਬਚਨ ਅਲਏ । 

ਰੋ ਸੁੰਦਰ ਤੁਮ ਬੁਧ ਅਪਾਰਾ । ਤ੍ਰਮਤੇ ਪ੍ਰਛਤ ਕਥਾ ਸੁਧਾਰਾਂ । 

ਅਮਰਦਾਸ ਨਿਜ ਧਾਮ” ਚਲੇ ਜਬ । ਕੌਸੇ ਬਚਨ ਕਹਹਿ ਸ੍ਰੀ ਗੁਰੂ ਤਬ । 

ਹਾਥ ਜੋਰ ਸੰਦਰ ਕਹੇ ਬਚਨਾ । ਮਹਾਰ'ਜ ਜਾਨੋ ਸਭ ਰਚਨਾ । 

ਜਾਨ ਅਜਾਨ ਹੋਇ ਤੁਮ ਪੁਛੀ । ਸੁਨੋ ਪ੍ਰਭ ਕਹਿ ਹੋਉ ਗਥ ਸ੍ਰਛੀ । 

ਗੁਰ ਨਾਨਕ ਅੰਗਦ ਮਿਰਜਾਦ । ਅਮਰਦਾਸ ਗੁਰ ਰੂਪ ਅਨਾਦ ।। 63 ॥ 

ਰ ਦੋਹਰਾ ਰ 

ਰਾਮਦਾਸ ਕੌ ਤਿਲਕ ਜਬ ਅਮਰਦਾਸ ਗਰ ਦੀਨ । 

ਮੌਹਰੀ ਸੁਤ ਚਰਨੀ ਲਗੋ ਕਹੀ ਕਥਾ ਜਯੋ" ਦੀਨ । 64 ॥ 

ਸੰਦਰ ਸਦ ਬਨਾਇਕੇ ਸ੍ਰੀ ਗੁਰੂ ਅਗਰ ਸੁਨਾਇ । 

ਗੁਰੂ ਅਰਜਨ ਗਦ ਗਦ ਭਏ ਤਬੇਂ ਲਿਖਿਯੋ ਚਿਤ ਚਾਇ ।1 65 ॥ 


£ਅ ਤੇ ਦ ਪੌਥੀ ਆਇਜ “% ਪੋਥੀ ਨਿਧਾਨ “ਅ ਪੋਥੀ ਸਤਿਗ੍ਰਰ “ਅ ਤੇਂ ਦ ਪੌਬੀ ਥਯਾਸਾ %ਅ ਪੋਥੀ ਮਾਥੇ 
ਏ ਭਾਲਹਿ ਅ ਪੌਥੀ ਗ੍ਰਿਹਿ 


100 


ਸ੍ਰ 


ਹੀਰਾ 


ਗੁਰ ਬਿਲਾਸ ਪਾਤਸ਼ਾਹੀ ੬ 


ਰਾਗ ਰਾਮ ਕਲੀ ਸਦਾ ॥. 

ਜਗੁ ਦਾਤਾ ਸੋਇ ਭਗਤ ਵਛਲ ਤਿਹੁ ਲੋਇ ਜੀਉ । 

ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ । 

ਅਵਰੋਂ ਨ ਜਾਣਹਿ ਸਬਦਿ ਗੁਰ ਕੈ ਏਕੂ ਨਾਮੁ ਧਿਆਵਹੇ ! 

ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਰੇ । 

ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ । 

ਜਗਿ ਅਮਰੁ ਅਟੁਲ ਅਤੋਲੁ .ਠਾਕਰੁ ਭਗਤਿ ਤੇ ਹਰਿ ਪਾਇਆ ।। 1॥. 
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ । 
ਸਤਿਗੁਰ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹ ਅਰਦਾਸਿ ਜੀਉ । 
ਪੌਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹ ਨਾਮੁ ਨਿਰਜਨੇ । 

ਅੰਤਿ ਚਲਦਿਆਂ ਹੋਇ ਬੇਲੀ ਜਮਦੂਤ ਕਾਲ ਨਿਖੰਜਨੋ । 

ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ । 

ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨ ਕਹੇ ਸਾਬਾਸਿ ਜੀਉ।।2॥ 
ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ । 
ਹਰਿ ਭਾਣਾ ਗੁਰ ਭਾਇਆ ਮੋਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ । 


ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ।। 
ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੌਲਾਵਏ । 


ਤੁਸੀ ਪੁਤ ਭਾਈ ਪਰਵਾਰੁ ਮੋਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ । 
ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੂ ਜਾਇ ਹਰਿ ਪ੍ਰਭ ਪਾਜਿ ਜੀਉ ॥ 3॥ 
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰ ਸਦਇਆ , 


ਮਤ ਮੈਂ ਪਿਛੈ ਕੋਈ ਰੋਵਸੀ ਸੌ ਮੈ ਮੂਲਿ ਨ ਭਾਇਆ । 


ਮਿਤੁ ਪੰਂਝੋ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ । 

ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿ ਗੁਰੂ ਪੈਨਾਵਏ । 

ਸਤਿਗੁਰੂ ਪਰਤਖਿ ਹੋਦੇ ਬਹਿ ਰਾਜੂ ਆਪਿ ਟਿਕਾਇਆ । 

ਸਭਿ ਸਿਖ ਬਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ।। 4। 

ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣ ਜੀਓ । 

ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣ ਜੀਉ । 

ਹਰਿ ਕਥਾ ਪੜੀਐ ਹਰਿ ਨਾਮ ਸੁਣੀਐ ਬੇਬਾਣ ਹਰਿ ਰੋਗੁ ਗੁਰ ਭਾਵਏ । 
ਪਿੰਡ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ 

ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣ ਜੀਉ । 
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ।। 5॥ 


ਗੰਥ ਸਹਿਬ ਪੰਨਾ 923 


ਸਾ 


ਅਧਿਆਇ ਚੌਥਾ 101 


ਸਤਿਗੁਰ ਪੁਰਖੁ ਜਿ ਬੋਲਿਆ ਗ੍ਰਰਸਿਖਾ ਮਨਿ ਲਈ ਰਜਾਇ ਜੀਉ । 

ਮੋਹਰੀ ਪਤ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ । 

ਸਭ ਪਵੈ ਪੈਰੀ ਸਤਿਗੁਰੁ ਕੇਰੀ ਜਿਥੈ ਗੁਰੂ ਆਪੂ ਰਖਿਆ । 

ਕੌਈ ਕਰਿ ਬਖੀਲੀ ਨਿਵੈੰ ਨਾਹੀ ਫਿਰ ਸਤਿਗੁਰੂ ਆਣਿ ਨਿਵਾਇਆ । 

ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ । 

ਕਹੈ ਸੁੰਦਰ ਸੁਣਹੁ ਸੰਤਹੁ ਸਭੁ ਜਗਤੁ ਪੰਰੀ ਪਾਇ ਜੀਉ ।। 65 ॥ 
ਸਵੇਯਾ 

ਆਨੰਦ ਪਾਇ ਹੀਏ [ਹੁਲਸਾਇ]' ਸ੍ਰ ਗੁਰ ਸ਼ੁੰਦਰ ਕੌ ਵਰ ਦੀਨੋ । 

ਇਹ ਸਭ ਗ੍ਰੰਥ ਕੇ ਬੀਚ ਚੜੋ ਨਰ ਨਾਰਿ ਪੜੋ ਤੁਮਰੋ ਜਸ ਕੀਨੌ । 

ਭੂਮ ਅਕਾਸ ਰਹੈ ਜਬ ਲੈ ਤਬ ਲੌ ਜਸ ਤੋਹਿ ਕਭੀ ਨਹੀਂ ਖੀਨੋਂ । 

ਅੰਤ ਸਮੈ ਸਦ ਜੌਇ ਪੜੈ ਨਰ ਤਾਂ ਪਰ ਅੰਤਕ£ ਦਿਸਟ ਨ ਚੀਨੋ । 66 ॥ 
ਚੌਪਈ 

ਐਸ ਬਚਨ ਕਹ ਅਗ ਸਿਧਾਏ । ਰਾਮਦਾਸ ਦੇਹੁਰਾ ਦਿਰਿਸਟਾਏ । 

ਸੀ ਗੁਰੁ ਸਮਝ ਪਿਤਾ ਅਸਥਾਨਾਂ । ਪਰਿਕਰਮਾ ਕਰ ਦੀਨੋ ਤਹਿ ਦਾਨਾ । 

ਕਰਿ ਬਿਨਤੀ ਪੁਨ ਗਿਹ ਮਹਿ ਆਏ । ਸਤਿਗੁਰੁ ਚਰਿਤ ਨ ਕੋਇ ਲਖਾਏ । 

ਜਿਉ” ਪੌਖੀ ਨਭ ਮਾਂਹਿ ਉਡਾਈ । ਨਭ ਕੌ ਅੰਤਾਂ ਨ ਕੋਊ ਪਾਈ ॥ 

ਤਥਾ ਗੁਰੂ ਕੇ ਚਰਿਤ ਅਪਾਰਾ । ਸੋਸ ਥਕਤ ਨਹਿ ਪਾਵਤ ਪਾਰਾ । 

ਦਯਾ ਸਿੰਘ ਜੀ ਐਸੇ ਕਹੀ । ਤੌਸੇ ਕਹਉ ਮੌੰਹਿ ਬਲਿ ਨਹੀ । 

ਤੀਨ ਦਿਵਸ ਸੀ ਗੁਰ ਤਹਿੰ ਰਹੇਂ । ਸੁਧਾ ਸਰੋਵਰ ਕੌ ਪਨ ਚਹੇ । 

ਮਹਰੀ ਜੀ ਕੋ ਕਹਾ ਸੁਨਾਈ। ਕਰੋਂ ਬਿਦਾ ਹਮ ਕੌ ਹਰਖਾਈ ।। 67 ॥ 
ਦੌਹਰਾ _ 

ਮਾਮਾ ਜੀ ਤੁਮ ਕਿਪਾ ਕਰ ਦੇਹੁ ਬਿਦਾ ਤਤਕਾਲ । 

ਸੁਧਾ ਸਰੋਵਰ ਹਮ ਚਲਹਿ ਤੁਮ ਸਦ ਰਹੋ ਕਸਾਲ ॥ 68॥ 

ਮੰਹਰੀ ਜੀ ਤਬ ਯਉ ਕਹਾ ਜੌ ਤੁਮ ਇਛਾ ਹੋਇ । 

ਕਜੀਐ ਤਿਆਰੀ ਮਹਾਂ ਪ੍ਰਭੂ ਬਹੁਰ ਦਰਸ ਕਬ ਜੋਇ£ 1: 69 ॥ 
ਚੰਪਈ 

ਸੀ ਗੁਰੂ£ ਤਾਂ ਕੌ ਕਹਾ ਸੁਨਾਈ । ਯਾਦ ਕਰੋ ਤਬ ਆਵਉ ਧਾਈ । 

ਪੁਨ ਮੌੰਹਰੀ ਕੀ ਨਾਰ ਸੁਨਾਗਰ । ਕਰੀ ਬਿਨਤਿ ਸੁਨੀਏ ਸੁਖ ਸਾਗਰ । 

ਰਾਮ ਸਤ ਗੋਗਾ ਕੋ ਕਹੀਓ । ਅਪਨ ਜਾਨ ਹਮ ਕਓ ਚਿਤ ਚਹੀਓ । 





“ਅ ਪੌਬੀ ਵਿਚੋ” “ਅ ਪੋਥੀ ਕਾਲ _“£ ਪੰਥੀ ਸਕੋ _“ਅ ਪੌਥੀ ਹੋਇ $ਅ ਪੌਥੀ ਸਤਿਗੁਰ 


102 ਗੁਰ ਬਿਲਾਸ ਪਾਤਸ਼ਾਹੀ ੬ 


ਹਰਿ ਗੋਬਿੰਦ ਕੌ ਕਰੋਂ ਥਿਵਾਹਿ । ਪਠੀ ਬੁਲਾਇ ਹਮੈ ਚਿਤ ਚਾਹਿ । 
ਪਾਂਚ ਸਾਤ ਦਿਨ ਅਗਰ ਬੁਲਯੋ । ਹਮ ਕੌ ਯਾਦ ਸਦਾ ਸੁਤ ਕਯੋ । 
ਤਿਨ ਤੇ ਆਗਿਆ ਸ੍ਰੀ ਗੁਰੂ ਪਾਏ । ਕਰ ਇਸਨਾਨ ਬਾਵਲੀ ਆਏ । 
ਬਹੁਰ ਚੁਬਾਰੇ ਦਰਸਨ ਪਾਯੋ । ਜਹਿੰ ਗੁਰੁ ਅਮਰਦਾਸ ਤਪ ਲਾਯੋ । 
ਪੁਨ ਮੌਹਰੀ ਕੌ ਕਹਾ ਸੁਨਾਈ । ਖਾਸਾ ਏਕ ਸੁ ਦੇਹ ਮੌਗਾਈ । 70॥ 
ਦੋਹਰਾ 
ਧਾਰਾਂ ਪੋਥੀਆਂ ਤਾਹਿ ਮਹਿ ਚਲਉ ਸੋਗ ਸੁਖ ਮਾਨ । 
ਸਤਿ ਬਚਨ ਮੌਹਰੀ ਕਹਯੋਂ ਲੀਜੈ ਕ੍ਰਿਪਾ! ਨਿਧਾਨ । 71 ॥ 
ਦੋਹਰਾ 
ਨਗ.ਮਾਨਕ ਜਾਮੇ ਖਚੇ ਸ਼ੌਦਰ ਸੋਭ ਅਪਾਰ । 
ਖਾਸਾ ਤਬੇ ਮੰਗਾਇਓ ਮੌਹਰੀ ਜੀ ਤਤਕਾਰ ॥ 72 ।। 
ਚੌਪਈ 
ਖਾਸਾ ਦਿਖ ਸੀ ਗੁਰੁ ਮਨ ਹਰਖੇ । ਦਿਪਤ ਜੋਤ ਮਾਨੋ ਤਪ ਕਰਖੇ । 
ਪੋਥੀਆਂ ਸਭੈ ਤਾਂਹਿ ਮਹਿੰ ਧਰੀ । ਹਾਥ ਜੋਰਿ ਗੁਰੁ ਬੰਦਨ ਕਰੀ । 
ਸ੍ਰੀ ਗੁਰੁ ਕੀ ਤਬ ਆਗਿਆ ਪਾਏ । ਖਾਸਾ ਸਿਖਨ ਕੌਧਾ! ਉਠਾਏ । 
ਸੈਖਨ ਕੀ ਧੁੰਨਿ ਹੌਤ ਅਗਾਰਾ । ਤੁਰਹੀ ਤੂਤੀ ਬਜਤ ਅਪਾਰਾ । 
ਬਿਨ ਪਦ ਤ੍ਰਾਣ ਚਲੇ ਗੁਰ ਜਾਹੀ । ਖਾਸੇ ਸੰਗ ਅਧਿਕ ਹਿਤ ਪਾਹੀ”। 
ਜਾਵਤ ਕੌਤਲ ਸੋਗ ਡੁਰਾਏ । ਸੇਵਕ ਨਾਂਗੇ ਪਾਂਵ ਚਲਾਏ । 
ਸਭ ਹੀ ਕਹਹਿ ਹੌਹ ਅਸਵਾਰਾ । ਮਹਾਰਾਜ ਸ੍ਰੀ ਗੁਰੁ ਕਰਤਾਰਾ । 
ਗੁਰੁ ਅੰਸ ਮੰਹਰੀ ਤੇ ਲੈ ਕੇ । ਕਹਹਿ ਜੌਰ ਕਰ ਬਿਨਤੀ ਕੈ ਕੇ। 73॥ 
ਦੌਹਰਾ ਰ੍ ਰ 
ਨਿਜੁ ਪਾਲਕਿ ਰੀਤੀ ਚਲੋ ਚੜੋਂ ਆਪ ਮਹਾਰਾਜ । 
ਸੁਨਤ ਬਚਨ ਬੋਲਤਿ ਭਏ ਗੁਰੂ ਗਰੀਬ ਨਿਵਾਸ ॥ 74 ॥ 
ਚਾਰ ਗੁਰੂ ਕੌ ਰੂਪ ਇਹ ਬਡੀ ਬਿਅਦਬੀ ਹੋਇ । 
ਨਗਨ ਪਾਉ ਹੀ ਸੋਗ ਚਲਉਂ ਭਲੀ ਬਾਤ ਹੈ ਸੋਇ ॥ 75॥ 
ਚੌਪਈ 
ਭੂਮ ਅਕਾਸ ਸੇਖ ਧੁਨ ਭਈ । ਚਿਤ ਕੀ ਚਿੰਤ ਸਗਲ ਮਿਟ ਗਈ । _ 
ਆਨੰਦ ਮਗਨ ਚਲੋ ਸੰਗ ਜਾਈ । ਕੌਸ ਪ੍ਰਜੋਤ ਪਹੁੰਚੇ ਆਈ । 
ਸਰੀ ਗੁਰੂ ਆਦਰ ਸਭ ਕਾ ਕਰਿਓ । ਮੋਹਰਿ ਕੇ ਪਗ ਪਰ ਸਿਰ ਧਰਿਓ । 
ਭਾਂਤ ਭਾਂਤ ਕੀ ਬਿਨਤ ਉਚਾਰੀ । ਬਿਦਾ ਕੀਏ ਸਭ ਹੀ ਨਰ ਨਾਰੀ । 


ਅ ਪੋਥੀ ਰਾਖਿ _% ਤੇ ਏ ਪੌਥੀ ਕਰੁਣਾ $ਅ ਪੌਥੀ ਲੀਓ `#ਮ ਪੋਥੀ ਸੰਗਤਿ 


ਅਧਿਆਇ ਚੌਥ! 103 


ਤਬ ਮੌਹਰੀ ਧੀਰਜ ਮਨ ਕੀਨਉ । ਨਿਜ ਪੁਰਾਂ ਓਰ ਪਿਆਨਾ ਕੀਨਉ। 

ਆਦਰ ਸਿਉਂ ਬਿਦਿਆ ਨੰਦ£ ਕੀਨਾਂ । ਤਿੰਹ ਸੁਤ ਸ਼ੌੰਦਰ ਸੰਗ ਪ੍ਰਬੀਨਾਂ । 

ਸੀ ਗੁਰੂ ਸਭ ਕੋ ਬਿਦਾ ਕਰਾਏ । ਕਰ ਬੋਦਨ ਸੌ ਧਾਮ ਸਿਧਾਏ । 

ਸੋਖਨਿ ਧੁਨ ਕਰ ਅਗਰ ਸਿਧਾਰੇ । ਓਰ ਖੂੂਡਰ [ਸ੍ਰੀ ਗੁਰੁ ਨਿਰੈਕਾਰੇ ॥ 76 ॥ 
ਦੋਹਰਾ 

ਜਬ ਖੜ੍ਹਰ ਪਹੁੰਚਤਿ ਭਏ ਸ੍ਰੀ ਗੁਰੂ ਦਿਖ” ਦਰਬਾਰ । 

ਅਨਿਕ ਭਾਂਤ ਪ੍ਰਸਾਦਿ ਲੰ ਕਰੀ ਸੁ ਅਨਿਕ ਜੁਹਾਰ ॥ 77॥ 

ਚਾਰ ਪਰਕ੍ਮਾਂ ਪ੍ਰਭ ਕਰੀ ਗੁਰ ਹਰਿ ਧਾਮ ਬੀਚਾਰ । 

ਗੁਰ ਅਰਜਨ ਬਿਨਤੀ ਕਰੀ ਗਰਿ ਮਹਿ ਅੰਚਰ ਡਾਰ । 78 ॥ 
ਸਵੋਯਾ 

ਹੋਇ ਅਧੀਨ ਕਹਿਓ ਗੁਰ ਅਰਜਨ ਹੋ ਪ੍ਰਭ ਬਿਨਤਿ ਸੁਨੋ ਚਿਤ ਧਾਰੀ । 

ਦੇਵਹੁ ਦਾਨ ਇਹੈ ਹਮਕੋ ਨਿਸ ਬਾਸਰ ਨਾਮ ਜਪਉ ਸੁਖਕਾਰੀ । 

ਤੁਮਰੇ ਪ੍ਰਭ ਨਾਮ ਕਿਧੋ ਤੁਲਹਾ ਭਵਸਿੰਧ ਤਰਾਵਨਿ ਜੈਤ ਅਪਾਰੀ । 

ਤਾਹਿ ਸੌ ਤਾਹਿ ਕਰਉ ਸੁਖ ਸਾਗਰ ਦਾਸ ਅਯੋ ਗੁਰ ਸਰਨਿ ਤਿਹਾਰੀ । 79 ॥ 
ਚੌਪਈ 

ਕਰ ਬਿਨਤੀ ਗੁਰੁ ਤੈ ਚਲ ਗਏ । ਜਹਿ ਕਰੀਰ ਸ਼ੈਦਰ ਛਬ ਲਏ । 

ਕਰ ਪਰਿਕ੍ਮਾਂ ਬਦਨ ਕੀਨੀ । ਗੁਰ ਅਰਜਨ ਅਤਿ ਹੋਇ ਅਧੀਨੀ ॥ 

ਸ੍ਰੀ ਦਾੜ੍ਹ ਜਬ ਇਮ ਸਨ ਪਾਯੋ । ਗੁਰ ਅਰਜਨ ਪ੍ਰਭ ਈਹਾਂ ਆਯੋ । 

ਇਹ ਵਿਚਾਰ ਮਨ ਮਾਂਹਿ ਠਹਿਰਾਈ । ਕਰਉ ਦਿਦਾਰ ਨ ਦੇਰ ਸਹਾਈ । 

ਸੀ ਗੁਰ ਅੰਗਦ ਪੁਤ ਵਿਚਾਰੇ । ਦਾਤ ਨਾਮ ਇਹੋ ਨਿਰਧਾਰੇ । 

ਆਵਤ ਦਾਤ੍ਹ ਜਥੇ ਨਿਹਾਰਯੋਂ । ਸ੍ਰੀ ਗੁਰੂ ਤਿਹ ਸਨਮੁਖ ਪਗ ਧਾਰਯੋ । 

ਜਬੈ ਪ੍ਰਨਾਮ ਦਾਤ ਜੀ ਕਰੀ । ਤਾਂ ਕਾ ਕਰ ਗੁਰਿ ਨਿਜ ਸਿਰ ਧਰੀ । 

ਕਰ ਸਿਉਂ ਕਰ ਗਹਿ ਤਹਾਂ ਲਿਆਏ । ਅਤਿ ਆਦਰ ਆਸਨ ਬੈਠਾਏਂ । 80 ॥ 
ਦੋਹਰਾ 

ਦਾਤੂ ਜੀ ਬੋਦਨ ਕਰੀ ਸ੍ਰੀਂ ਗੁਰੂ ਕਹਾ ਅਜੌਗੁ । 

ਤਮ ਗੁਰ ਗੁਰ ਕੇ ਗੁਰ ਬਡੇ ਤਿਨ ਸੁਤ ਬੰਦਨ ਜੌਗ ॥ 81 ॥ 

ਹਮ ਤੁਮ ਕੌ ਬਦਨ ਕਰਹਿ ਤਮਰੇਂ ਦਾਸਨਿ ਦਾਸ ! 

ਦਾਤ ਸੁਨ ਬੋਲਤਿ ਭਯੋ ਸੁਨੋ ਮੌਰਾਂ ਅਰਦਾਸ ॥ 82 ॥ 

ਰ ਚੌਪਈ 

ਨਿਜ ਬ੍ਰਤੌਤ ਕਹਿ ਤੁਮਹਿ ਸੁਨਾਉ” । ਤੁਰਮਤੇ ਅਪਨੀ ਭੂਲ ਛਿਮਾਉ । 

ਸਰੀ ਗੁਰੂ ਅੰਗਦ ਸੁਧ ਨਰਹਰੈ । ਪਿਤਾ ਮਾਨ ਹਮ ਸੇਵ ਨ ਕਰੈ । 

ਅ ਪੋਥੀ ਗ੍ਰਿਹ _ਅ ਪੋਥੀ ਆਨੰਦ _“ਦ ਹੌਥੀ ਵਿਚੋਂ _“ਅ ਖੌਥੀ ਪਿਖ _ਅ ਤੇ ਏ ਪੋਥੀ ਸਾਗਰ _$ਅ 
ਪੰਥੀ ਤੁਮ 'ਅ ਪੰਥੀ ਸ੍ਨਰੂ ਮਮ 





104 ਗੁਰ ਬਿਲਾਸ ਪਾਤਸ਼ਾਹੀ ੬ 


ਅਮਰਦਾਸ ਬਹੁ ਸੇਵ ਕਮਾਈ । ਜੋ ਸਭਾਂ ਕਹਉ ਗੰਥ ਬਢ ਜਾਈ । 
ਤਾਂਤੇ ਕਹਉ ਸੰਕੋਚ ਸੁਧਾਰੀ । ਸੁਨਹੁ ਪ੍ਰਭੂ ਦੀਨਨ ਦੂਖ ਟਾਰੀ । 
ਅਮਰਦਾਸ ਅਸ ਸੇਵ ਕਮਾਈ । ਸੀ ਗੁਰ ਅੰਗਦ ਲਏ ਰਿਝਾਈ । 
ਏਕ ਸਮੋ` ਖੜੀ ਇਕ ਆਯੋ । ਗੋਦਾ ਨਾਮ ਬਡੋ ਧਨ ਪਾਯੋ । 
ਭੇਟ ਬਹੁਤ ਆਗੇ ਗੁਰ ਰਾਖੀ । ਸ੍ਰੀ ਗੁਰ ਅੰਗਦ ਪੂਛੀ ਸਾਖੀ । 
ਕਿਹ ਕਾਰਨ ਤੁਮ ਈਹਾਂ ਆਏ । ਸਭ ਬ੍ਰਿਤੋਤ ਮੁਹਿ ਕਹੋ ਸੁਨਾਏ ॥ 83 ॥ 
ਦਹਰਾ 
ਹਾਥ ਜੋਰ ਗੋੱਦੇ ਕਹਾ ਸੁਨਹੁ ਗਗੀਬ ਨਿਵਾਜ । 
ਸ਼ਹਿਰ ਬਿਪਾਸਾ ਤਟ ਰਚੌਂ' ਢਾਹਿ ਭੂਤ ਨਿਸ ਸਾਜ ॥ 84॥ 
ਭੂਤ ਵਾਸ ਤਿਹ ਠਾਂ ਪ੍ਰਬਲ ਨਗਰ ਰਚਨ ਨਹਿ ਦੇ'ਹੁ । 
ਹਉ ਅਨਾਥ? ਸਰਨੀ ਪਰਿਓ ਆਪ ਕਿ੍‌ਪਾ ਜਸ ਲੇਹੁ । 85 ।॥ 
ਰ ਚੌਪਈ 
ਤਿੰਹ ਬਿਨਤੀ ਸਨ ਸੀ ਗੁਰ ਬੋਲੇ । ਧੀਰਜ ਦੇ ਸੁਭ ਬਚਨ ਅਮੇਲੋਂ । 
ਹਮ ਦਹੁੰ ਭਾਤਨਿ ਕਉ ਤਬ ਕਹਾ । ਜਾਂਹੁ ਸਾਥ ਰਛਾ ਹਿਤ ਤਹਾਂ । 
ਨਿਸਚਰ ਭੈ ਹਮ ਬਚਨ£ ਨ ਮਾਨਾ । ਤਬ ਤਹਿੰ ਭਾਖੇ ਕ੍ਰਿਪਾ ਨਿਧਾਨਾਂ । 
ਅਮਰਦਾਸ ਪੁਰਖਾ ਤੁਮ ਜਾਵਉ । ਆਸਾ ਹਮਰਾ ਸੋਗ ਰਾਖਵਉ । 
ਕਾਰ ਕਢੋ ਇਸ ਸਿਉ ਮਨ ਲਾਈ । ਗੋੱਂਦ ਨਾਮ ਪਰ ਨਗਰ ਬਸਾਈ । 
ਅਮਰਦਾਸ ਗੁਰ ਕੇ ਬਚ ਮਾਨੋ । ਨਿਸਚਰ ਭੰ ਰਿਦ ਮਹਿ ਨਾਹੀ ਠਾਨੇ । 
ਅਮਰਦਾਸ ਗੋੱ'ਦੇ ਸੋਗ ਗਏ । ਕਉਤਕ ਕਰਤ ਤਹਾਂ ਸਭ ਭਏ । 
ਸਤਿਨਾਮ ਪੜ ਜਲ ਤਿਹ ਡਾਰੀ । ਕਾਰ ਚੌਫੇਰ ਆਸੇ ਸੋਗ ਧਾਰੀ ॥ 86 ॥ 
ਦਹਰਾ 
ਅਮਰਦਾਸ ਅਰਦਾਸ ਕਰ ਦੀਓ ਪ੍ਰਸਾਦਿ! ਵਰਤਾਇ । 
ਨਗਰ ਨੀ'ਵ ਤਬ ਹੀ ਧਰੀ ਸੀ ਗ੍ਰਰਿ ਚਰਨ ਮੰਨਾਇ ॥ 87 ॥ 
ਸੀ ਗੁਰ ਭੈ" ਚਿਤ ਧਾਰ ਕੈ ਭੂਤ ਨ ਆਵਹਿ ਨਰ । 
ਚਿੰਤਾ ਮਨ ਮਾਹਿ ਧਰਾਕਿ ਗਏ ਭਾਗ ਚੌਫੌਰ । 88 ।। 
ਚੌਪਈ 
ਗੌਦਵਾਲ ਤਿੰਹ ਨਾਮ ਰਖਾਏ । ਪੁਨ ਆਏ ਸੀ ਗੁਰ ਪਹਿ ਧਾਏ । 
ਸਭ [ਬਿ੍‌ਤੰਤ]” ਨਿਜ ਗੁਰਹਿ ਸੁਨਾਯੋ । ਭਏ ਪ੍ਰਸੈਨ ਚਿਤ ਹਰਖਾਯੋ । 
ਇਹ ਬਿਧ ਸੇਵਾ ਕਰੀ ਅਪਾਰਾ । ਕੋ ਕਰ ਸਕੇ ਤਾਂਹਿ ਬਿਸਥਾਰਾ । 
ਸਵਾ ਪਹਿਰ ਨਿਸ ਜਬੈ ਰਹਾਵੈ । ਗੁਰ ਅੰਗਦ ਇਸਨਾਨ ਕਰਾਂਵੈ । 


3% ਪੌਥੀ ਯਦਿ _'ਅ ਤੋਂ ਏ ਪੌਥੀ ਸੰਵਕ “ਅ ਪੌਬ) ਮਮ “ਅ ਪੋਥੀ ਹੁਕਮ “ਦ ਪੌਂਥੀ ਕੜਾਹਿ % 
ਪੌਥੀ ਸਤਿਗੁਰ “ਐ ਪੌਥੀ ਵਿਚ 


ਅਧਿਆਇ ਚੌਥਾ 105 


ਬਿਪਾਸਾ ਜਲ ਗੁਰ ਅਮਰੁ ਲਿਆਈ । ਦੋਇ ਜਾਮ ਨਿਸ ਰਹਿ ਤਬ ਜਾਈ । 

ਦੋਇ ਕਸ ਪੀਛੇ ਪਦ ਜਾਇ । ਕਰ ਬੰਦਨ ਗੁਰ ਅਗਰ ਸਿਧਾਇ । 

ਏਕ ਕੌਸ ਬਿਆਸਾ ਸਮੁਹਾਇ । ਮਨ ਗੁਰੁ ਚਰਨੋ ਮੈ' ਲਪਟਾਇ । 

ਇਹ ਬਿਧ ਨਿਜ ਕਿਤ ਪ੍ਰਿਥਮੇ ਕਰੈ । ਗੁਰ ਚਾਦਰ ਢੌਤਨ ਮਲ ਹਰੋਂ । 

ਤਾਹਿ ਸਕਾਇ ਬਸਤ ਮਹਿੰ ਧਾਰ । ਹਿਰਦੈ ਸਿਉ ਰਾਖ ਕਰ ਪਿਆਰ । 

ਸਭ ਬਿਧ ਕਰ ਫਿਰ ਮਜਨ ਕਰੈ । ਬਿਪਾਸਾ ਜਲ ਗਾਗਰ ਸਿਰ ਧਰੇ । 89 । 
ਦੌਹਰਾ 

ਗੁਰ ਮੰਤਰ ਜਪੁਜੀ ਪੜਤ ਆਵਤ ਪੰਥ ਮਝਾਰਿ । 

ਏਕ ਕੋਸ ਪਰ ਆਇ ਕੈ ਪਾਵਤ ਭੌਗ ਸੁਧਾਰਿ । 90 ॥ 

ਧਰ ਗਾਗਰ ਤਿਹ ਠਾਂ ਤਬੈ ਸੁੰਦਰ ਭੂਮ ਦਿਖਾਇ । 

ਸ੍ਰੀ ਗੁਰੂ ਕੋਉ ਪਰਿਨਾਮ ਤਬ ਮਨ ਚਿਤ ਕਰੈ ਬਨਾਇ ॥ 91 ॥ 
ਚੌਪਈ 

ਅਮਟਦਾਸ ਪਨ ਸਿਰ ਧਰ ਗਾਗਰ । ਆਵਤ ਪੰਥ ਬਿਖੈ ਸੁਖ ਸਾਗਰ । 

ਤਿਸੀ ਅਸਥਾਨ ਦਮਦਮਾ ਸੋਹੈ । ਜਗਤ ਕਾਮ ਪ੍ਰਰਨ ਮਨ ਮੰਹੈ । 

ਇਹ ਬਿਧ ਅਮਰਦਾਸ ਜਲ ਲਿਆਵਹਿ । ਗੁਰ ਅੰਗਦ ਇਸਨਾਨ ਕਰਾਵਹਿੰ । 

ਏਕ ਦਿਵਸ ਅਸ ਕੌਤਕ ਭਯੋ । ਸੋ ਮੈ ਪੰ! ਜਾਤ ਨ ਕਹਿਓ । 

ਏਕ ਸਮੋ ਜਲ ਜਬੈ ਲਿਆਏ । ਆਂਧੀ ਚਲੀ ਬਹੁਤ ਭੌਦਾਏ । 

ਪੰਥ ਸੁਝ ਨਹਿ ਰੰਨ ਅੰਧੋਰੀ । ਚਲਤ ਸਿਤਾਬ ਹੋਇ ਮਤਿ ਦੇਰੀ । 

ਜੁਲਾਹੇ ਖਡੀ ਮੋਖ ਗੜਾਏ । ਤਹਾਂ ਗਿਰੇ ਮੁਖ ਗੁਰ ਉਚਰਾਏ । 

ਗਾਗਰ ਜਲ ਸਿਰ ਗਿਰਨ ਨ ਦੀਨੀ । ਰਖੀ ਸਾਂਭ ਦੁਹ ਕਰ ਦਿੜ ਕੀਨੀ | 92 ॥ 
ਦੋਹਰਾ 

ਤਬੈ ਜੁਲਾਹੇ ਯਉ ਕਹੀ ਨਿਜ ਨਾਰੀ ਕੇ ਸਾਥ । 

ਹਮਰ ਦਰ ਕੋਊ ਗਿਰਾ ਐਸੇ ਸਮੇ ਅਨਾਥ ।! 93 । 

ਜੁਲਾਹੀ ਤਬ ਪਤਿ ਕੇ ਕਹਾ ਅਮਰੂ ਹੈ ਨਿਹਥਾਵ । 

ਜਾਂ ਕੋਉ ਰੈਨ ਅਰਾਮ ਨਹਿ” ਜਲ ਢੌਵਤ” ਦੁਖ ਪਾਵ । 94 ॥ 
ਸਵੇਯਾ 

ਪਤਿ ਬਾਮ ਕਹੇ ਅਸ ਬੈਨ ਜਬੈ ਸੁਨਕੌ ਚਿਤ ਰੋਖ$ ਕਛਹ ਨਹਿ ਆਨੋ । 

ਅਮਰਦਾਸ ਤਬੈ ਗੁਟ ਕੌ ਢਿਗ ਆਇ ਅਤਿ ਹੀ ਰੁਚ ਸਿਉ ਇਸਨਾਨ ਸ ਠਾਨੋ । 

ਕਰਕੈ ਇਸਨਾਨ ਤਬੈ ਗੁਰ ਅੰਗਦ ਬੋਠਤ ਭੇ ਨਿਜ ਲਾਇ ਧਿਆਨ । 

ਤਾਸ ਸਮੇ ਗੁਰ [ਮੂਰਤ|$ ਕੀ ਤਬ ਕਵਨ ਕਵੀ ਉਪਮਾਂ ਜੋ ਬਖਾਨੋ । 95 


'ਅ ਤੋ ਦ ਪੌਥੀ ਚਰਨਨ _“ਅ ਪੰਥੀ ਹਮੜਤੇ $ਅਤੇ ਏ ਪੌਥੀ ਅੜੇ “ਪੋਥੀ ਲਿਆਵਤ #ਅ ਤੋਏ 
ਪੋਥੀ ਰੌਸ `€ਐ ਪੌਥੀ ਵਿਚੋ” 


106 ਗੁਰ ਬਿਲਾਸ ਪਾਂਤਸ਼ਹ ੬ 


ਜਬ ਰੈਨ ਬਤੀਤ ਭਈ ਸਗਰੀ ਨਿਸਪਤਿ ਕੀ ਜੋਤਿ ਤਬੈ ਕੁਮਲਾਈ ।। 

ਦਿਨਪਤਿ ਅਯੋਂ ਅਪਨੇ ਬਲ ਮਹਿ ਤਬ ਛਾਡੋ ਹਹਿ ਬਾਨ ਮਨੋ ਕਿਰਨਾਈ ॥। 

ਤਾਂਹਿ ਸਮੇ ਗੁਰ ਲਾਇ ਦਿਵਾਨ ਬੁਢੇ ਤੇ ਆਦਿ ਲੰ ਸਿਖ ਬੁਲਾਈ । 

ਅਮਰਦਾਸ ਬੁਲਾਇ ਹਮਹਿ ਦਹ ਭ੍ਰਾਤਨਿ' ਸ੍ਰੀ ਗੁਰੂ ਅੰਗਦ ਪਾਸ ਬਿਠਾਈ ॥ 96॥ 
ਦਹਰਾ 

ਗੁਰੂ ਅੰਗਦ ਪ੍ਰਛਤ ਭਏ ਅਮਰਦਾਸ ਕੌ ਆਪ । 

ਪੁਰਖਾ ਨਿਸਾ ਬ੍ਰਤੰਤ ਕਹੁ ਕੈਸੇ ਭਯੋ ਅਲਾਪ ॥ 97 ॥ 

ਕੁਭਲੀਆ 

ਮਹਾਰਾਜ ਤਮ ਜਾਨਹੁ ਤੁਮ ਤੇ ਛਪੀ ਨ ਕੋਇ । 

ਹਉ ਅਨਾਥ ਸਰਨੀ ਪਰਯੋ ਜੌ ਤਮ ਕਰੋ ਸੋ ਹੋਇ । 

ਜੋ ਤੁਮ ਕਰੋ ਸੋ ਹੋਇ ਅਮਰ ਅਸ ਬੈਨ ਉਚਾਰੇ । 

ਹਮਰੇ ਵਸ ਕਛੁ ਨਾਂਹਿ ਦਾਸ ਹਮ ਦੀਨ ਵਿਚਾਰੇ । 

ਗੁਰ ਅੰਗਦ ਪਤਿ ਬਾਂਮ ਸੋਉ ਤਤਕਾਲ ਬੁਲਾਏ ॥ 

ਜੋਲਾਹੇ ਭੈ ਖਾਇ ਪ੍ਰਭੂ ਕਿ ਨਿਕਟਿ ਸੁ ਆਏ ।। 98 ॥ 
ਚੌਪਈ 

ਗੁਰ ਅੰਗਦ ਅਸ ਬੌਨ ਉਚਾਰੇ । ਜੌਲਾਹੇ ਪ੍ਰਤਿ ਸੁਨਹੁ ਪਿਆਰੇ 

ਜੋ ਤੁਮ ਰੈਨ” ਸਮ ਬਚ ਕਹੇ । ਸੋ ਭਾਖੋ ਕਛੁ ਭੈ ਨਹੀ ਲਹੇਂ । 

ਜੁਲਾਹਾ ਗੁਰ ਪ੍ਰਤਾਪ ਕੋ ਦੇਖੋ । ਕਛੁ ਨਹੀ ਕਹੈ ਬਹੁਤ ਭੈ ਪੇਖੋਂ ।। 

ਸ੍ਰੀ ਗੁਰੁ ਕਹ ਚਿਤ” ਭੈ ਨਹਿ ਧਾਰੋ । ਸਤਿ ਬਾਤ ਮੁਹਿ ਅਗੂ ਉਚਾਰੋਂ । 

ਜ਼ੁਲਾਹੀ ਕਹਾ ਸੁ ਦੀਨ ਦਇਆਲਾ । ਪ੍ਰਿਥਮ ਭੂਲ ਛਿਮ ਮੋਹ ਕ੍੍‌ਪਾਲਾ । 

ਮਹਾਰਾਜ ਮੋਹਿ ਐਸ ਅਲਾਈ ॥ ਨਿਥਾਵਾਂ ਅਮਰੂ ਰੈਨਿ ਫਿਰਾਈ । 

ਗੁਰ ਅੰਗਦ£ ਸੁਨ ਗਦ ਗਦ ਭਏ । ਅਮਰਦਾਸ ਅੰਗ ਸਿਉ ਲਾ ਲਏ । 

ਸ੍ਰੀ ਮੁਖ ਸਿਉ ਅਸ ਬਚਨ ਬਖਾਨਾਂ । ਔਮਰਦਾਸ ਜੀ ਮਾਨ ਨਿਮਾਨਾ । 99।) 
ਦੌਹਰਾ 

ਨਿਥਾਵਿਆਂ ਕੀ? ਥਾਂਵ ਤਰ ਨਿਓਟਿਆਂ ਕੀ ਤੁਮ ਓਟਿ । 

ਜ ਨਰ ਤ੍ਰਮ ਦਰਸ਼ਨ ਕਰੇ ਮਿਟੈ ਪਾਪ ਤਿਹ ਕੌਟਿ । 100 ॥ 

ਜੌਲਾਹਨਿ ਪ੍ਰਤਿ ਸੀ ਗੁਰੂ ਕਹ ਇਹ ਗ੍ਰਹਿ! ਤਮ ਛਡ ਦੇਹ । 

ਗੁਰੁ ਅਸਥਾਨ ਅਬ ਇਹੁ ਭਇਓ ਔਰ ਧਾਮ ਰਚ ਲੇਹੁ । 101 ।। 
ਸੋਰਠਾ 

ਦੀਨੋ ਦਰਬ ਅਪਾਰ ਜੋਲਾਹਨਿ ਕੌ ਗੁਰੂ ਤਬੈ ।_ 

ਸ੍ਰ ਗੁਰ ਉਪਮਾ ਉਚਾਰ ਅਤਿ ਹੀ ਸ਼ੈਦਰ ਗ੍ਰਿਹ ਰਚੇ ॥ 102॥ 


-ਦ=ਾਰਤ= 


'ਅ ਪੋਥੀ ਭਾਈਅਨ “ਅ ਪੌਥੀ ਨਿਸ “ ਪੌਥੀ ਰਿਦ “ ਪੋਥੀ ਸਤਿਗੁਰ $ਅ ਪੌਥੀ ਕੇ ਅ ਪੋਥੀ ਗ੍ਰਾਮ 


ਅਧਿਆਇ ਚੌਥਾ 107 

ਸਵਯਾ 

ਗੁਰ ਅੰਗਦ ਐਸ ਉਚਾਰ ਕਈ ਇਹੁ ਮੋਖ ਕਰੀਰ ਅਬੈ ਸਭ ਜੌਈ । 

ਨਰ ਨਾਰ ਜੋਊ ਇਹੁ ਦਰਸ ਕਰੋ ਫਲ ਚਾਰ ਲਹੈ ਦੁਖ ਸੰਕਟ ਖੋਈ । 

ਪੁਨ ਔਸੇ ਨਿਦੇਸ” ਕਰੀ ਮੁਖ ਸਿਉ ਮਹਿ ਧਾਂਮ ਰਚੋ ਇਹੁ ਨਾਂ ਸੁਖ ਹੋਈ । 

ਮਮ ਧਾਮ ਕੇ ਅਗ਼ਰਜ ਮੇਖ ਕਰੀਰ ਸੁ ਦਰਸਨ ਤੇ ਅਘ ਓਘਨਿ ਖੋਈ ॥ 1031॥। 
ਚੰਪਈ। 

ਪ੍ਰਿਥਮ ਇਸਕਾ ਦਰਸਨ ਪਾਵੈ । ਬਹੁਰੋ ਹਮਰਾ ਦਰਸ ਕਰਾਵੈ । 

ਸੋ ਨਰ ਜਾਵੈ ਪੁਰੀ ਹਮਾਰੀ । ਯਾ ਮਹਿ ਸੌਸਾ ਨਹਿ ਨਿਹਾਰੀ । 

ਐਸ ਬਚਨ ਸ੍ਰੀ ਮੁਖਹੁ ਅਲਾਏ । ਪੁਨ ਹਮ ਦੁਹੁੰਅਨ" ਬਚ ਫਰਮਾਏ । 

ਦੇਖਿ ਭ੍ਰਾਤ ਤੁਮ ਲਾਗਉ ਚਰਨੀ । ਅਮਰਦਾਸ ਕੀ ਪਰੋ ਸੁ ਸਰਨੀ ॥ 

ਕ੍ਰੰਧਤ ਹ੍ਰੌੰ ਹਮ ਬਚਨ ਉਚਾਰੇ । ਅਮਰਦਾਸ ਕਬ ਬੰਦਨ ਧਾਰੇ । 

ਤੁਮਰੇ ਆਗੇ ਮਾਥ ਝੁਕਾਵਹਿ । ਇਸ ਆਗੇ ਨਹੀ ਸੀਸ ਨਿਵਾਵਹਿ । 

ਤੀਨ ਬੋਰ ਸ੍ਰੀ ਗੁਰ ਬਚ ਕਏ । ਹਮ ਨਹੀ ਮਾਨੈ ਕ੍ਰੋਧਤ ਭਏ । 

ਸੀ ਗੁਰੂ! ਕਹਾ ਤੁਮ ਸੀਸ ਨ ਨਿਆਵੋ । ਤਮ ਹੋ ਜੌਗ ਨ ਅਸ ਫਲ ਪਾਵੇ ॥ 104।। 
ਦੋਹਰਾ 

ਸ੍ਰੀ ਗੁਰੁ ਅੰਗਦ ਅਸ ਕਹਾ ਅਬ ਨਯਾਵਤ ਹਉ ਸੀਸ । 

ਏਹ ਅਜਰ ਤੁਮ ਨਹਿ ਜਰੌ, ਇਹੁ ਜਰ ਹੈ ਬਖਸੀਸ । 105 ॥ 

ਅਸ ਕਹਿ ਮੰਗਾਇ ਨਲੇਰ ਤਬ ਪੈਸੇ ਪਾਂਚ ਧਰਾਇ ॥ ` 

ਅਮਰਦਾਸ ਕੇ ਅਗਰ ਧਰ ਬੈਦਨ ਕੀਨ ਬਨਾਇ ॥ 106 ।। 
ਚੌਪਈ 

ਅਮਰਦਾਸ ਗੁਰ ਮੁਖਹੁ ਉਚਰਕੌ । ਅਪਨੀ [ਜੋਤ] ਤਾਂਹਿ ਮੁਹਿ ਧਰਕੈ । 

ਕੁਸ਼ਾ ਡਾਰ ਨਿਜ ਰੂਪ ਸਮਾਏ । ਗੁਰ ਨਾਨਕ” ਕੇ ਪਾਸ ਸਿਧਾਏ । 

ਹਮ ਨਿਜ ਮਨ ਮਹਿ ਬਿਸਮੈ" ਪਾਯੋ । ਭਈ ਭੂਲ ਲਖ ਸਮਾਂ ਬਿਤਾਯੋ । 

ਮ੍ਰਿਤਕ ਕ੍ਰਿਆ ਹਮ ਸਭੈ ਸਵਾਰੀ । ਕੀਰਤਨ ਭਯੋ ਅਖੰਡ ਅਪਾਰੀ । 

ਤਾਹ ਸਮੇ ਜੁ ਕੁਲਾਹਲ ਭਯੋ । ਰਸਨਾ ਏਕ ਜਾਤ ਨਹੀ ਕਹਿਯੋ । 

ਤਬੈ ਸ਼ੰਦਰ ਬਿਬਾਨ ਬਨਾਯੋ । ਦੇਖ ਪੁਰੈਦਰ ਜਾਨ ਲਭਾਯੋ । 

ਸਰੀ ਗੁਰ ਦੋਹ ਦਾਹ ਇਹਾਂ ਕੀਨੋ । ਇਹ ਕਰੀਰ ਜੋ ਗੁਰ ਕਹਿ ਦੀਨੋ । 

ਗੁਰ ਅਰਜਨ ਤਿਹ ਬੋਦਨ ਕਰੀ । ਧੰਨ ਗੁਰੂ ਇਹੁ ਮੁਖਹੁੰ ਉਚਰੀ ॥ 107। 
ਦੋਹਰਾ 

. ਦਾਤ੍ਰ ਕੀ ਉਪਮਾਂ ਕਰੀ ਸ੍ਰੀ ਗਰ ਅਰਜਨ ਨਾਥ । 
ਸਰ ਗਰ ਗਾਥ ਸੁਨਾਇਕੈ ਹਮ ਕੌ ਕੀਓ ਸਨਾਥ । 108 । 
-'ਅ ਤੋਂ ਏ ਪੰਥੀ ਅਦੇਸ _“ਏ ਪੌਥੀ“ਜਨ _£ਅ ਪੋਥੀ ਗੁਰ _ਅ ਤੋਂ ਏ ਪੌਥ) ਭਾਤਨ %% ਪੌਥ) ਸਤਿਗੁਰ 
₹ਅ ਪੌਥੀ ਵਿਚੋ" 'ਅ ਤੋਂ ਏ ਪੌਥੀ ਆਦਿ ਗੁਰੂ 





ਯੇ 


108 ਗੁਰ ਬਿਲਾਸ ਪਾਤਸ਼ਾਹੀ ੬ 


ਕਛੁ ਸੰਛੋਪ ਆਗੇ ਕਹਉ ਦਾਤ੍ਰ ਕਹਿ ਸੁਨ ਦਿਆਲ । 

ਰੈਨ ਦਿਵਸ ਕੀਰਤਨ ਭਯੋ ਔਰ ਨ ਕੋਉ ਖਿਆਲ ।। 109 । 
ਚੰਪਈ 

ਸੰਮਤ ਸੋਲਾਂ ਸੌ ਗ੍ਰਹਿ ਜਾਨੋ । ਮਧ ਮਾਸ ਥਿਤ ਚੌਥ ਪ੍ਰਮਾਨੋ' । 

ਸੀ ਗੁਰ ਅੰਗਦ ਇਹਾਂ ਸਮਾਏ । ਜਾਹਿ ਉਪਮ' ਬ੍ਰਹਮਾਦਿਕ ਗਾਏ । 

ਅਹਿਨਿਸ ਕੀਰਤਨ ਕਰੈ ਅਪਾਰੀ । ਗੈਧਰਬ ਜਛ ਸਭੈ ਤਨ ਧਾਰੀ । 

ਇਹ ਬਿਧ ਤੇਰਹ ਬਰਸ ਬਿਤਾਏ । ਸਭ ਸਿਖਨ ਮਿਲ ਬਚਨ ਅਲਾਏ । 

ਤਬ ਬਢੇ ਇਹ ਭਾਂਤ” ਬਿਚਾਰਾ । ਅਮਰਦਾਸ ਗੁਰ ਗੁਰੂ ਉਚਾਰਾ ।। 

ਐਸ ਬਿਚਾਰ ਤਿਲਕ ਤਿਹ ਲੀਨ । ਅਮਰਦਾਸ ਗੁਰ ਮਸਤਕ ਦੀਨੇ । 

ਭਵ ਨਭ ਜੌ ਜੈ ਬਾਜ ਸ ਬਾਜੇ । ਅਮਰਦਾਸ ਗੁਰ ਤਖਤ ਬਿਰਾਜੇ । 

ਇਹ ਦਿਖ ਦੇਵ ਦੇਵਪਤਿ ਆਯੋ । ਡਾਰੇ ਫੂਲ ਜੌ ਮੁਖਹੁ ਅਲਾਯੋ ॥ 110 ॥ 
ਦੋਹਰਾ 

ਐਸ ਕੁਲਾਹਲ ਦੇਖਕੌ ਮਮ ਮਨ ਭਯੋ ਕ੍ਰੋਧ । 

ਮਾਯਾ ਮਤਿ ਮੁਹਿ ਹਿਰ ਲਈ ਕਛੁ ਨ ਰਹਿਓ ਚਿਤ ਬੋਧ ॥ 111॥॥ 

ਨਿਜ ਬਲ ਸਿਉ ਮੌਹਿ ਪਗ ਲਈ ਤਾਂ ਸਿਉ" ਈਰਖ ਧਾਰ । 

ਹਮਰੇ ਮਨ ਈਰਖ ਬਧੀ ਕੌ ਕਰਿ ਸਕੇ ਨਿਵਾਰ ॥ 112 ॥ 
ਸਵੇਯਾ 

ਪ੍ਰਤਾਪ ਭਯੋ ਤਬਹੀ ਗੁਰਕਾ [ਅਮਰਦਾਸ|“ ਗੁਰੁ ਜਗ ਮਹਿ ਪ੍ਰਗਟਾਏ । 

ਸੰਗਤਿ ਆਵਤ ਵਾਰਿ ਨ ਪਾਵਤਿ ਚਾਰ ਪਦਾਰਥ ਲੇ ਘਰ ਜਾਏ । 

ਹਮਰੀ ਤਬ ਸੋਵ ਨ ਕੋਉ ਕਰੈ ਇਹ ਤੇ ਹਮ ਈਰਖ ਚਿਤ ਵਸਾਏ । 

ਅਮਰਦਾਸ ਗੁਰੂ ਮਮ ਈਸਖ ਦੇਖ ਬਿਚਾਰ ਕੀਓ ਇਹ ਠੱਰਾੰ ਤਜਾਏ । 113 ॥ 
ਸੋਰਠਾ 

ਅਮਰਦਾਸ ਗੁਰੁ ਆਪ ਗੋਇੰਦਵਾਲ! ਜਾਵਤ ਭਏ । 

ਸਤਿਨਾਮ ਕਰਿ ਜਾਪ ਜੋਤਿ ਪ੍ਰਗਾਸ ਤਹਿ ਠਾਂ ਕਰੀ ॥ 114॥ 
ਦੌਹਰਾ 

ਬਾਵਲੀ ਸੁੰਦਰ ਤਹਿ ਰਚੀ ਜਾਂਕੀ ਸੋਭ ਅਪਾਰ । 

ਕਥਾ ਬ੍ਰਿਧਿ ਤੇ ਹਉ ਡਹੋਂ' ਕਰਹੁ ਨ ਤਿਹੋ ਬਿਸਥਾਰ ।! 115 ॥ 

ਕੋਡਲੀਆ 
ਤਿਹ ਅਵਸਰ ਪਾਵਤਿ ਭਏ ਅਮਰਦਾਸ ਗੁਰ ਸੋਭ । 
ਸਨ ਸੁਨ ਮਨ ਮੌਰੋ ਤਪੰ ਬਢੈ ਚਿਤ ਮੈ ਖੌਭਾ । 


ਹੋਤ ਸਦੀ ਚੌਥ ਸੰਮਤ 1609. _ “% ਪੋਥੀ ਬਿਧਿ “ਅ ਤੋ ਏ ਪੌਥੀ ਹਮਰੇ _ “% ਪੌਥੀ ਵਿਚੋਂ 
ਪੌਥੀ ਗ੍ਰਾਮ €ਦ ਪੌਥੀ ਗੋਵਿੰਦਵਾਲ “ਅ ਪੋਥੀ ਕਸੰਭ 


8 


ਅਧਿਆਇ ਜ਼ੌਤ! 109. 


ਬਢੈ ਚਿਤ ਮੈ" ਖੋਭ ਸੋਭ ਤਿਹ ਨਿਤ ਬਧਾਂ ਵੈ । 
_ ਦੇਸ ਦੇਸ ਸਿਖ ਆਇ ਪੁਜ ਅਨਗਨਤ ਚਢਾਵੈ ॥ 
ਦੂਖ ਭੂਖ ਤਿਨ ਕੌ ਹਰੈ ਗੁਰੁ ਅਮਰਦਾਸ ਕਿਰਪਾਲ । 
ਮਮ ਈਰਖ ਚਿਤ ਮਹਿ ਬਧੇ ਰਹਹੁ ਤਪਤ ਸਦ ਕਾਲ ॥ 116 । 
ਛਪ 
ਪ੍ਰਗਟਿ ਭਯੋ [ਪ੍ਰਤਾਪ] ਅਮਰ ਗੁਰ ਸਭ ਫਲਦਾਇਕ । 
ਸੰਗਤ ਆਇ ਅਪਾਰ ਮਾਂਗ ਬਰ ਜੌ ਜਿੰਹ ਲਾਇਕ । 
ਕਿਤਕ ਕਾਲ ਚਲੇ ਗਯੋ ਪੁਨਹ ਪਖੀ ਮਮ ਜੋਈ । 
ਹਮ ਕੌ ਕਹਿਓ ਸੁ ਆਇ ਤਮਹਿ ਗੁਰ ਕੇ ਸੁਤ ਹੋਈ । 
ਜੌ ਖਤ੍ਰੀ ਕਿਹ ਠਾਂਵ ਕੇ ਆਇ ਈਹਾਂ ਗੁਰ ਹੈ ਬਨਿਓ । 
ਜੀਵਤ ਤੁਮ ਮ੍ਰਿਤ ਹੀ ਭਏ ਐਸੇ ਕਹ ਤਿਨ ਸਿਰ ਧੁਨਿਓ ॥ 117॥ 
ਦੋਹਰਾ 
ਬਚਨ ਤਿਨਹੁੰ ਕੇ ਬਾਨ ਸਮ ਲਗੇ ਹ੍ਰਿਦੇ ਮੁਹਿ ਆਇ । 
ਕ੍ਧ ਪੂਰ ਤਹਿ ਕੌ ਗਯੋ ਹਨੋ' ਤਾਂਹਿ ਕੋ ਜਾਇ॥ 118॥ 
ਜਦਪਿ ਸੀਲ ਵਿਚਾਰ ਮੈ" ਧਰ ਧੀਰਜ ਕਰ ਜਾਪ । 
ਤਦਪਿ ਸੋਗ ਕੁਸੈਗ ਕੇ ਹੁਇ [ਪਾਪੀ]! ਨਿਹਪਾਪ॥ 119। 
ਚੌਪਈ 
ਤੈਸੇ ਈਰਖ ਤ੍ਰਿਨਨ ਸਮਾਨਾ । ਮਮ ਮਨ ਆਗੇ ਕ੍੍‌ਿਪਾ ਨਿਧਾਨਾ । 
ਘ੍ਰਿਤ ਸਮ ਤਿਨ ਕੇ ਬੈਨ ਸੁਨਾਈ ! ਕ੍ਰੌਧ ਅਗਨਿ ਤਾਯੋ ਰਿਦ ਤਾਂਈ । 
ਚਲਤ ਪੰਥ“ ਮਨ ਐਸ ਵਿਚਾਰੋ । ਅਮਰਦਾਸ ਕੌ ਜਾਇ ਸੰਘਾਰੋ । 
ਤਿਹ ਠਾਂ ਜਾਇ ਦੇਖ ਛਬ ਕੈਸੀ । ਮਨਹੁੰ [ ਲੰਕਿੰਦ | ਇੰਦ ਨਹਿ ਤੈਸੀ । 
ਲਗਿਯੋ ਦੀਵਾਨ ਗੁਰੂ ਸਮਹਾਈ । ਦੇਵ ਸਭਾ ਜਨ ਬਰਨ ਨ ਜਾਈ ।। 
ਰਬਾਬੀ ਕੀਰਤਨ ਕਰਹਿ ਸੁਧਾਰੀ । ਮਨਹੁ ਗੈਧਬ ਕਿੰਨਰ ਤਨ ਧਾਰੀ । 
ਮਧ ਦੀਵਾਨ ਸਹਿ ਗੁਰ ਕੈਸੇ । ਬ੍ਰਹਮ ਸਭਾ ਮਹਿ ਬ੍ਹਮਾ ਜੈਸੇ । 
ਐਸੀ ਸੋਭਾ ਮੁਹਿ ਨਹਿੰ ਭਾਈ । ਤਬ ਮੋਹਿ ਗੁਰ ਕਉ ਲਾਤ ਚਲਾਈ । 120 [(` 
ਦਹਰਾ ਰ 
ਲਾਤ ਪ੍ਰਹਾਰ ਜਬਹੀ ਕੀਓ ਵਖਯਸਥਲ ਰਿਸ ਠਾਨ । 
ਸਿੰਘਾਸਨ ਤੇ ਭੂਇ ਪਰੇਂ! ਅਰਮਦਾਸ ਸੁਖ ਖਾਨ ॥ 1211 
ਉਠ ਸੋਭਾਰ ਮਮ ਚਰਨ ਗਹਿ ਕਰ ਕਮਲਨ ਕੇ ਮਾਂਹਿ । 
ਲਾਲਨਿ ਕਰ ਬੋਲਤਿ ਭਏ ਐਸੇ ਬਚਨ ਕਹ ਤਾਂਹਿ ।। 122। 





'ਅ ਪੰਥ! ਵਿਚੋ “ਏ ਪੰਥ! ਰਿਦ ਦੇ “ਅ ਪੋਥੀ ਵਿਚੇ 'ਦ ਪੋਥੀ ਰਾਗ 5ਮ ਪੰਥ। ਵਿਚੋ" % ਪ੍ਰੱਠ) (ਗਰ 


110 ਗੁਰ ਬਿਲਾਸ ਪਭਤਜ਼ਾਹੀ ੬ 


ਸਵੇਯਾ 
ਬਜ ਸਮਾਨ ਭਈ ਮਮ ਦੇਹਿ ਸੁ ਢੀਠ ਗਵਾਰ ਨਿਸੋਗ ਸਮਾਨਾਂ । 
ਕੌਮਲ ਹੈ ਚਰਨੰਬੁਜ ਤੌਰ ਲਗੀ ਤੁਮ ਚੋਟ ਛਿਮੰ ਸੁਖ ਖਾਨਾ । 
ਗੁਰੂ ਕੇ ਸੁਤ ਤੱ'ਹਿ ਸੁ ਆਵਤ ਦੇਖ ਰਹਿਓ ਮੌਹਿ ਬੈਠ ਧਰੇ ਮਦ ਮਾਨਾਂ । 
ਆਗੇ ਜੌ ਤੋਰ ਉਠਯੋ ਨ ਕਿ੍‌ਪਾ ਨਿਧਿ ਨੀਤ ਕਰੀ ਇਹ ਤਾੜਨ ਠਾਨਾਂ । 143 । 
ਜੋ ਕਿਛੁ ਸੇਵ ਕਹੋ ਸੁ ਕਰਉ” ਮਮ ਭੂਲ ਛਿਮੌ ਨਿਜ ਦਾਸ ਪਛਾਨਉ । 
ਦਾਸਨ ਦਾਸ ਪਛਾਨ ਕਿ੍‌ਪਾਨਿਧ ਰੋਖ ਕਛਹ ਚਿਤ ਮਾਝ' ਨ ਆਨਉ । 
ਤਬਹੀ ਮਮ ਏਹੁ ਬਖਾਨ ਕੀਓ ਭਲੀ ਬਾਤ ਇਹੈ ਇਹ ਸੇਵ ਕਮਾਨਉ । 
ਇਸ ਠੌਰ ਕੌ ਛਾਡ ਪਿਆਨ ਕਰੋਂ ਇਹ? ਡਿਭ ਤੁਮਾਰ ਸੁ ਨਾਂਹਿ ਸੁਖਾਨਉਂ ॥ 12411 
ਸੋਰਠਾ 
ਮਮ ਪਿਤ ਕੀ ਕਰ ਸੇਵ ਛਲ ਸਿਉ ਗੁਰਿਆਈ ਲਈ । 
ਗੁਰ ਥੇ ਸੁਧ ਅਭੇਂਵ ਤੌਹਿ ਕੰਪਟਿ ਜਾਨਯੋਂ ਨਹੀ” ॥ 125 ॥ 
ਚੌਪਈ 
ਮੋਹਿ ਬਚਨ ਸੁਨ ਚਿਤ ਮਹਿ ਰਾਖੇ । ਨਿੰਮ੍ਰ ਬੈਨ ਤਬ ਮੁਖ ਸਿਉ ਭਾਖੇ । 
ਹਮ ਤੋਉ ਤੁਮਰੋ ਦਾਸ ਦਇਆਲਾ । ਜੌ ਕੁਛ ਕਹੋ ਸੁ ਕਰਉ ਕ੍ਰਿਪਾਲਾ । 
ਪੁਨ ਦਿਨ ਲੌਪ ਨਿਸਾ ਜਬ ਆਈ । ਪ੍ਰਗਟਿ ਸਵਾਰੀ ਨਿਜ ਬਲ ਪਾਈ । 
ਨਿਜ ਨਿਜ ਧਾਮ! ਸਭੈ ਚਲ ਗਏ । ਨਿਜ ਆਸਨ ਸ੍ਰੀ ਗੁਰੁ ਸੁਖ ਲਏ । 
ਪੁਨ ਨਿਜ ਮਨ ਮਹਿ ਕੀਨ ਵਿਚਾਰਾ । ਈਹਾਂ ਕਲਹਿ ਨਹਿ ਰਹਿਨ ਹਮਾਰਾ । 
ਛੌਰ ਠੌਰ ਇਹੁ ਕਹਾਂ ਸਿਧਯੇ । ਜੀਵ ਜੋਤ ਜਹਿ ਕੋਉ ਨ ਪਯੇਂ । 
ਅਸ ਵਿਚਾਰ ਨਿਸ ਅਰਧ ਨਿਹਾਰੀ । ਏਕਲ ਚਲਤ ਭਏ ਸੁਖ ਕਾਰੀ । 
ਕਛੂ ਦਰਬ ਨਿਜ ਸਗ ਨ ਲੀਨਉ । ਬਿਨ ਪਦ ਤ੍ਰਾਨ ਪਿਆਨਾਂ ਕੀਨਉ ।। 126 ॥ 
ਦੋਹਰਾ ਰ 
ਪਸਚਮ ਦਿਸ ਪਿਆਨਾਂ ਕੀਓ ਛਿਨ ਮਹਿ ਪਹੁੰਚੇ ਜਾਇ । 
ਬਾਸਰ ਕੀ ਨਗਰੀ ਉਰੋ ਸੁੰਦਰ ਭੂਮਿ ਲਖਾਇ ॥ 127॥ 
ਧੇਨਪਾਲ ਕੌਠਾ ਤਹਾਂ ਸੀ ਗੁਰ ਤਾਂਕੋ ਚੀਨ । 
ਤਿਹ ਦਰ ਪਰ ਐਸਾ ਲਿਖਯੋ ਸੁਨੋ ਪਰ੍ਭੂ [ਪਰਬੀਨ]“। 128 ॥ 
ਚੌਪਈ ਰ 
ਇਹ ਦਰ ਜੌ ਨਰ ਆਇ ਉਪਾਰੋ । ਨਾਂਹਿ ਗੁਰੂ ਨਹਿ ਸਿਖ ਹਮਾਰੋ । 
ਲੌਕ ਪ੍ਰਲੋਕ ਦੋਉ ਤਿਹ ਜਾਂਈ ।। ਹਮ ਤਿਸਕੇ ਨਹਿ ਹੋਹਿ ਸਹਾਈ ॥ 
ਲਿਖ ਅਸ ਦਰ ਪਰ ਚਿਣਿਓ ਸੋਈ । ਤਾਹਿ ਛਪੇ ਜਾਨੈ ਨਹ ਕੋਈ ॥ 
ਪਦਮਾਸਨ ਕਰ ਲਾਇ ਸਮਾਧ । ਗੁਰੂ ਨਾਨਕ ਪਦ ਚਿਤਿ ਅਰਾਂਧ । 
“ਅ ਤੋਂ ਏ ਪੋਥੀ ਮਾਹਿ ਐਅ ਧੌਥੀ ਪਾਖੰਡ ਤੁਮਾਰ ਨਹਿ ਹਮਰਿ ਸੁਖਾਨੋ “ਅ ਪੌਂਥੀ ਗ੍ਰਿਹ ਏ ਖੋਥੀ ਸੰ ਦਨ 
“ਅ ਪੌਥੀ ਵਿਚੋ” 


ਅਧਿਆਇ ਚੌਥਾ ਰ ਰ 11] 


ਚੜਿਓ ਦਿਵਸ ਜਸ ਰੈਣ ਬਿਹਾਈ ॥ ਗੁਰ ਕਹਿ ਗਏ ਸਭੈ ਸੁਨ ਭਾਈ । 

ਮੋਹਿ ਮਨ ਮਹਿ ਤਬ ਆਨੰਦ ਪਾਯੋ । ਦਰਬ ਸਭੈ ਅਪਨੋ ਲਖ ਪਾਯੋ । 

ਬਸਤ ਗਹਿਨੇ ਐਗ ਬਨਾਈ । ਗੁਰੂ ਸਿੰਘਾਸਨ ਬੈਠੋ ਜਾਈ । 

ਮੌਕਉ ਕੋਉ ਨ ਸੀਸ ਨਿਵਾਵੈ । ਸਭ ਹੀ ਸਿਖ ਦਿਖ ਪਾਸ ਸਿਧਾਵੈ ॥ 127 ॥ 
ਦਹਰਾ 

ਗੁਣ ਬਿਨ ਪੂਜ ਨ ਹੋਵਈ ਨਹਿ ਵਿਦਿਯਾ ਬਿਨ ਮਾਨ । 

ਘੰਟ ਸਹਿਤ ਸੁੰਦਰ ਸੁਰਭ! ਦੂਧ ਬਿਨਾਂ ਕਿਹ ਕਾਮ 11 ੧30 ॥ 

ਪਗਤਿ ਸਿੰਘ ਇਕ ਚਿਤ ਸੁਨੋ ਦਾੜ੍ਹ ਤਬ ਦੂਖ ਪਾਇ । 

ਅਸ ਵਿਚਾਰ ਮਨ ਮਹਿ ਕੀਯੋ ਪੂਜਾ ਕੋਉ ਨ ਲਯਾਇ ॥ 131 ।। 
ਚੰਪਈ 

ਪੁਜ ਚੜਤ ਕਾਹੂ ਨਹਿ ਦੀਨੀ । ਕਿਸੀ ਸਿਖ ਨਹਿ ਬੋਦਨ ਕੀਨੀ 

ਤਬ ਮੌਹਿ ਮਨ ਮਹਿ ਕੀਨਾਂ ਬਿਚਾਰਾ । ਇਹ ਗੁਰਿਆਈ ਖੇਂਦ ਪਸਾਰਾ । 

ਕਛੂ ਨ ਇਸ ਮਹਿ ਨਿਜ ਗ੍ਰਿਹ ਜਯੇ । ਜਾਇ ਆਪਨੇ ਧਾਮ ਬਹਯੋ । 

ਅਸ ਵਿਚਾਰ ਕਰ ਧਨ ਇਕਠਾਏ । ਬੇਸਰ” ਲਾਦ ਖਡੂਰ ਸਿਧਾਏ ।। 

ਘੋਰੀ ਬਿਨ ਸਭ ਹੀ ਧਨ ਲੀਨਉ । ਓਰ ਖਡੂਰ ਪਿਆਨਾ ਕੀਨਉਂ । 

ਆਵਤ ਪੰਥ ਰੈਨ ਪਰ ਗਈ । ਅਏ ਚੋਰ ਤੁਮਣ ਰਿਸ ਕਈ । 

ਸਭ ਧਨ ਲੀਨ ਬਸਤ ਮੁਹਿ ਛੀਨੇ । ਨਿਜ ਮਾਰਗ ਤਿਹ ਪਯਾਨਾ ਕੀਨੇ ॥ 132 ।। 
ਦੋਹਰਾ 

ਤਬ ਹਉ ਅਤਿ ਦੁਖ ਪਾਇਕੌ ਆਯੋ ਅਪਨਿ ਅਗਾਰ ॥ 

ਚਿੰਤਾਤਰ ਅਤਿ ਹੀ ਭਯੋ ਬੂਡੋ ਸ਼ੌਕ ਮਝਾਰ ॥ 133 ।। 

ਮਮ ਬ੍ਰਿਤੋਤ ਐਸੇ ਭਯੋ ਤਿਹ ਠਾਂ ਕੀ ਸੁਨ ਬਾਤ । 

ਸੋਗਤ ਸਭ ਬਯਾਕੂਲ ਭਈ ਬਿਨ ਗੁਰ ਮਨ-ਉਂਤਪਾਤ ।। 134 ॥ 

__ ਅੜਿਲ 

ਸਿਖ.ਸੋਗਤ ਇਕ ਠਾਂ ਦੀਵਾਨ ਲਗਾਇਯੋ । 

ਨਿਜ ਨਿਜ ਬੁਧ ਅਨੁਸਾਰ ਸੁ ਭਾਖ ਸੁਨਾਇਓ । 

ਸੀ ਗੁਰ ਕਿਹ ਠਾਂ ਗਏ ਸਮਝ ਨਹਿ ਕਛੂ ਪਰੋ ! 

ਹੋ [ਭਏ] ਦੁਖਤ ਬਿਨ ਗੁਰੂ ਕਿਸ਼੍ਹ ਕਲ ਨਹਿ ਪਰੈ । 135 ॥ 
ਸਵੇਯਾ 

ਕੋਉ ਕਹੈ ਗੁਰ ਐਤਰ ਧਿਆਨ ਸੁ ਕੌਉ ਕਹੈ ਨਿਜ ਲੌਕ” ਸਿਧਾਯੇ । 

ਜੋਊ ਕਹੇ ਕਹਿ (ਧੀ ਕੀਓ ਗੁਰ ਦਾਤ੍ਹ ਕੇ ਬੈਨ ਸੁਨੇ ਦੁਖ ਪਾਏ | 


ਮਮ ਪੌਥੀ ਨਿਯਾਂ £ਅ ਪੌਥੀ ਕਮਲਾ 5 ਪੌਥ) ਐੱਸ £ ਪੋਥੀ ਖੱਚਰ-$ਅ ਪੌਥੀ ਡ੍ਬਯੋ ਓਦੂ ਪ੍ਰੌਥ] ਵਿਚੋਂ” 
“ਅ ਪੌਥੀ ਸਚਖੰਡ 


112 ਰ ਗੁਰ ਬਿਲਾਸ ਪਾਤਸ਼'ਹੀ ੬ 


ਕੌਉ ਕਹੈ ਹਮ ਖਾਇ ਮਰਹਿ ਕੋਊ ਘਾਇ ਪਰਹਿ ਮੁਖ ਮਾਂਹਿ ਸਨਾਏ । 
ਸਿਖ ਸੰਗਤ ਐਸ ਕਲੇਸ਼ ਕਰਹਿ ਗੁਪੀਯਾਂ ਜਿਮ ਕਾਨ੍ਹ ਬਿਨਾ ਚਿਤ ਤਾਏ ।। 136 । 
ਸਭਹੀ ਮਿਲ ਏਹ ਵਿਚਾਰ ਕੀਓ ਰਮਦਾਸ ਚਲੋ ਬੁਢਾ ਜੀ ਸੁਖਦਾਈ । 
ਚਲ ਆਗੇ ਸੁ ਤਾਹ ਪੁਕਾਰ ਕਰਹਿ ਦੁਖ ਸਉ ਹਰੇ ਨਿਸਚੈ ਸਮਝਾਈ । 
ਮਿਲਕੌ ਸਭਹੀ ਤਿਤ ਕਉ ਸੁ ਚਲੇ ਤਬ ਜਾਇ ਤਹਾਂ ਮੁਖ ਉਪਮਾ ਗਾਈ । 
_ਗੁਰ ਨਾਨਕ ਔਗਦ ਰੂਪ ਬਿਰਾਜਤ ਉਪਮਾ ਤੁਮਰੀ ਨਿਤ ਬੇਦ ਅਲਾਈ ॥ 137। 
`ਭੈਂਟ ਪ੍ਰਸਾਦਿ ਧਰਯੋ ਤਿਹ ਅਗੂਜ ਅੰਚਰ ਡਾਰ ਖਰੋ ਸਮੁਹਾਏ । 
ਸੋਤ ਅਉਤਾਰ ਭਏ ਜਗ ਮਹਿਂ ਪਰ ਪੀਰ ਨਿਵਾਰਨਿ ਕੇ ਹਿਤ ਆਏ । 
ਗੁਰ ਤੀਨ ਕੀ ਸੋਵ ਕਰੀ ਤੁਮਨੇ ਕਛੁ ਭੇਦ ਨਹੀ” ਹਮ ਲਾਗਤ ਪਾਂਏ । 
ਤਾਹਿ ਸੂ ਤ੍ਰਾਹਿ ਕਰੋ ਪ੍ਰਭਜੂ ।ਘਿਘਿਆਇ]” ਪਰੇਂ ਤੁਮਰੀ ਸਰਨਾਏ ॥ 138 ॥ 
ਦੋਹਰਾ 
ਬੁਢੇ ਕੇ ਚਰਨਨਿ ਪਰੀ ਸੰਗਤ ਐਸ ਅਲਾਇ । 
ਬੁਢਾ ਜੀ ਪੂਛਤ ਭਏ ਕਾਰਨ ਕਹੋ ਸੁਨਾਇ£।। 139॥ 
ਸਭ ਬ੍ਰਿਤੌਤ ਸੰ ਸੰਗਤ ਕਹਿਓ ਗੁਰ ਬਿਨ ਭਏ ਅਧੀਨ । 
ਕਿਧੋਂ ਤਿਲਕ ਕਿਹ ਦੀਜੀਐ ਕਿਧੋ ਦਰਸ ਗੁਰ ਦੀਨ ।! 140 । 
ਰਸਾਵਲ ਛੇਦ 
ਸੁਨੋ ਬੈਨ ਐਸੇ । ਕਹੇ ਤਾਹਿ ਜੈਸੇ । 
ਬੁਢੇ ਮੌਨ ਧਾਰੀ । ਘਟੈ ਏਕ ਸਾਰੀ ।। 141॥ 
ਰੂ ਦੇਖ ਲੀਨੋ । ਜਬੈ ਧਿਆਨ ਕੀਨੋ । 
ਪੁਨੋ ਕੀ ਵਿਚਾਰ । ਕਹੋਂ' ਜੇ ਪੁਕਾਰੰ । 142॥ 
ਕਰਾਮਾਤ ਹੋਈ । ਦੁਖੈ ਦੇਹਿ ਲਈ ।। 
ਐਸੀ ਭਾਂਤ ਕੀਜੈ । ਨਹੀ" ਜਾਨ ਲੀਜੈ । 143 ।। 
ਮੁਖੋ ਐਸ ਗਾਈ । ਸਭੂ ਕੌ ਸੁਨਾਈ । 
ਸੁਨੋ ਮੌਰ ਪਿਆਰੇ । ਗੁਰੂ ਕਾਜ ਸਾਰੇ ॥ 144। 
ਨਹੀ” ਚਿੰਤ ਕੀਜੈ । ਗੁਰੂ ਨਾਮ ਲੀਜੈ ।5 
ਚਲੋ ਗੋਇੰਦਵਾਲ । ਹਮਹਿਂ ਸੰਗ ਚਾਲੰ । 145 | 
ਚਲੋ ਸੋਗ ਐਸੇ । ਮੁਖੇ ਚਾਰ ਜੌਸ । 
ਦੇਵੈ ਸੰਗਿ ਬਿੰਦੈ । ਚਲੇ ਖੀਰ ਸਿੰਧ ॥ 146॥ 
ਦੌਹਰਾ 
ਇਹ ਬਿਧ ਸਿਉਂ ਬੁਢਾ ਚਲਲੋ ਸੰਗਤਿ ਕੇ ਉਠ ਸਾਥ । 
ਗੋਇੰਦਵਾਲ ਪ੍ਰਾਪਤ ਭਏ ਕਛੂ ਇਕ ਧੀਰਜ ਸਾਥ ।। 147।। 
'ਅ ਪੋਥੀ ਆਗੇ ਏ ਪੌਥੀ ਸਨਮੁਖ % ਪ੍ਰੱਥੀ ਵਿਚੋ ਭਟ ਪੈਥੀ ਬਾਬੇ “ਅਪੌਂਥ) ਮੋਂਹਿ ਬਤਾਇ ਅਘ ਪੁੰਥੀ 
ਗੌਰ੍ਹ ਗ੍ਰੋਰ ਜਪੀਜੈ 


ਨ 
ਣਾ 


ਅਧਿਆਇ ਚੌਥਾ 113 


ਗੁਰੁ ਚੁਬਾਰੇ ਜਾਇ ਕੈ ਬੁਢੇ ਬਿਨਤ ਉਚਾਰ । 
ਹੇ ਸਤਿਗੁਰ ਸੈਕਟ ਹਰੋ ਦੇਵਉ ਨਿਜ ਦੀਦਾਰ ।। 148 । 
ਚੌਪਈ 
ਤਬ ਬੁਢੇ ਮਨ ਐਸੇ ਚੀਨੋ । ਗੁਰੂ ਦਰਬ ਸਭ ਦਾਤ ਲੀਨੋ ॥ 
ਘਰੀ ਰਹੀ ਗੁਰੂ ਕੀ ਪਿਆਰੀ । ਚੜਨ ਨ ਦੋਇ ਕਿਸੁ ਗੁਰ ਧਾਰੀ [ 
ਇਹ ਕਾਰਨ ਦਾਤ ਛਡ ਗਯੋਂ | ਗੁਰੂ ਬਿਨ ਘੋਰੀ ਚੜਨ,ਨ ਦਯੋ 
ਸਭ ਸਿਉ ਬੁਢੇ ਐਸ ਉਚਾਰਾ ਇਸ ਘੋਰੀ ਕੌ” ਕਰੋ ਸਿੰਗਾਰਾ ! 
ਜੀਨ ਲਗਾਮ ਪਾਇ ਛਡ ਦੇਵੈ । ਜਿੰਹ ਇਹ ਜਾਇ ਪਾਛੇ ਲਗ ਲੌਵੇਂ । 
ਜੀਨ ਪਾਇ ਘੋਰੀ ਛਡ ਦਈ । ਸੰਗਤ ਮਨ ਧੀਰਜ ਕਛੁ ਭਈ । 
[ਸ੍ਰਛਤ]" ਚਲੋਂ ਜਨ ਅਸ੍ਹਨੀ ਆਗੇ । ਬੂਢੇ ਜੂਤ ਸਭ ਪਾਛੇ ਲਾਗੇ । 
ਚਲਤ ਚਲੰਤ ਘੌਰੀ ਤਹਿੰ ਖਰੀ । ਕਛਕ ਉਰੁ ਬਾਸਰ ਕੌ ਪੁਰੀ॥ 149॥ 
ਦੌਹਰਾਂ 
ਸ੍ਰੀ ਗੁਰੁ ਕੋਉ ਜੀ ਜਹਾਂ ਦਿਖ ਘਰੀ ਹਰਖਾਇ । 
ਤੀਨ ਪਰਕ੍ਮਾ ਕਰ ਪ੍ਰਿਥਮ ਪੁਨ ਘੌਰੀ ਹਿਨਨਾਇ ।1 150 1 
ਪੁਨ ਬੰਦਨ ਦਰ ਪਰ ਕਰੀ ਘੋਰੀ ਅਤਿ ਹੋਇ ਦੀਨ । 
ਇਹੈ ਭਾਵ ਕਵਿ ਕੇ ਬਸਿਓ ਸਨਹੁ ਸੋਤ ਪਰਬੀਨ । 151 ॥ 
ਸਵੇਯਾ 
ਦੂੰਢਤ ਹੈ ਲਛਮੀ ਪਤਿ ਕੌ ਕਿਧੌ ਖੋਜਤ ਵਿਦਿਆ ਬ੍ਹਮੇ ਕੌ ਆਈ । ਰ 
ਕਿਧੌਂ ਸਾਰਸ੍ਤੀ ਗਨਪਤਿ ਨਿਹਾਰਤ ਹਰੈ, ਅਸ੍ਰਨੀ ਪਤਿ ਖੋੌਜਨ ਆਈ । 
ਜੀਵ ਸ? ਬ੍ਰਹਮ ਮਿਲਾਪ ਕੇ ਹੇਤ ਕਿਧੰ” ਮ੍ਤਿ ਹੂੰ ਮੁਖਚਾਰ ਪਠਾਈ । , 
ਹੈ ਜਥੇ ਮੂ ਹਹਿ ਲੂਰ ਕੋ ਉਰ ਤੈਸੇ ਜਰੇ ਪਟ ਦੇਹਿੰ ਦਿਖਾਈ ॥ 152।। 
ਦਹਰਾ 
ਤਬ ਘੋਰੀ ਠਾਢੀ ਭਈ ॥ ਸਭ ਕੌ ਦੀਏ ਦਿਖਾਇ । 
ਮੌ ਪਤਿ ਗਰ ਸੌਭਤ ਇਹਾਂ ਇਸ ਮਹਿ ਦੇਖੋਂ ਜਾਇ॥ 153॥ 
ਸੰਗਤ ਸਭ ਹਰਖਤ ਭਈ ਦੇਖ ਗੁਰੂ ਕੀ ਸਾਰ। , _. 
ਬੁਢੇ ਤਬ [ਅਛਰ]' ਪੜੇ ਜੋ ਦਰ ਲਿਖੋ ਮੁਰਾਰਿ ।। 154 ।। 
ਚੌਪਈ 
ਬੁਢੇ ਸਭ ਕਉ ਕਹਾ ਸੁਨਾਈ । ਅਖਰ ਲਿਖੋ ਗੁਰੂ ਸੁਨ ਭਾਈ । 
ਜੌਉ ਆਇ ਇਹੁ ਦਰ ਕਉ ਪਾਰੋ । ਨਾ ਹਮ ਗੁਰ ਰ ਨਹਿ ਸਿਖ ਹਮਾਰੈ । 


£% ਪੋਥੀ: ਬ _“ਅ ਪ੍ਂਥੀ ਵਿਚੋ“ _“ਏ ਪੌਥੀ ਘਰ _“ਅ ਪੌਥੀ ਵਿਚੋਂ” 


114 ਗੁਰ-ਬਿਲਾਸ. ਧਾੜਸ਼ਹੀ ੬ 


ਹਲਤ ਪਲਤ ਤਿੰਹ ਨਹੀ ਸਹਾਈ । ਜੌ ਸਿਖ ਹਮਰਾ ਬਚੇਨ ਹਟਾਈ । 

ਸੋਗਤ ਭਈ ਬਿਸਮ ਸੁਨ ਬਾਤਾ । ਗੁਰ ਬਿਨ ਭਯੋ ਬਡੋ ਉਤਪਾਤਾ । 

ਸਭ ਸੰਗਤ ਗਰਿ ਅੰਚਰ ਡਾਰੀ । ਬੁਢੇ ਕੀ ਮੁਖ ਉਪਮ ਉਚਾਰੀ” । 

ਤੁਮਹਿ ਕ੍ਰਿਪਾ ਕਰ [ਕੌਤਕ]! ਕਏ । ਕੀਨੋ ਜਤਨ ਗੁਰੂ ਲਭ ਲਏ । 

ਤੁਮਹੀ ਅਬ ਕੌ ਜਤਨ ਕਰੀਜੋ । ਜਿਹ ਬਿਧਿ ਹਮ ਗੁਰ ਦਰਸਨ ਦੀਜੋਂ । 

ਬੁਢੇ ਮਨ ਵਿਚਾਰ ਤਬ ਕਯੋ । ਗੁਰ ਬਚ ਦਰ ਖੌਲਨ ਨਹੀ ਧਯੋ !। 155 ॥ 

ਰ ਦੌਹਰਾ _ 

ਇਹ ਦਰ ਛੌਡ ਐਸੇ ਕਰਉਂ ਪਾਛੇ ਸੋਨ ਲਗਾਇ । 

ਸੀ ਗੁਰ ਕੇ ਚਰਨਨਿ ਪਰਉ ਅਪਨੀ ਭੂਲ ਛਿਮਾਇ ।। 156 ।। 

ਚਰਨ ਬੋਦ ਮਨ ਗੁਰੂ ਕੇ ਬੁਢੇ ਤਬ ਅਸ ਕੀਨ । 

ਸੈਨ ਲਾਇ ਪ੍ਰਰਬ ਦਿਸਾ ਸੀ ਗੁਰਾਂ ਦਰਸਨ ਲੀਨ ॥ 157।। 
ਸੋਰਠਾ 

ਮਰ ਧੀਰਜ ਉਰ ਮਾਂਹਿ ਤਬ ਪਰਵੇਸ ਭੀਤਰ ਕੀਓ । 

ਦੇਖੋ ਸੀ ਗੁਰ ਤਾਂਹਿ ਧਿਆਨ ਦਿ੍‌ਸਟ [ਮਹਿਮਾਂ[“ ਅਵਧ ॥ 1580 
ਸਵਯਾ ਰ 

ਦੇਖ ਸਮਾਧ ਭਈ ਗੁਰ ਕੀ ਤਬ ਐਸ ਵਿਚਾਰ ਮਨਹਿ ਠਹਿਰਾਯੋ । 

ਨਾਰਦ ਸਾਰਦ ਪਤਿ ਨਹੀ” ਘਟ ਜੌਨ$ ਨਹੀ” ਇਹ ਭਾਂਤ ਧਿਆਯੋ । 

ਕਪਲ ਚਵਨ ਰਿਖੀ ਕੌਨ ਜੀ ਤਪ ਹੀ ਪੁਨ ਐਂ ਰਿਖ ਸੋਭ ਨਹੀ ਅਸ ਭਾਯੋਂ । 

ਅਰ ਨਹੀ ਉਪਮਾ ਉਪਜੈ ਪਿਖ ਔਸ ਸਮਾਧ ਇਹੀ ਮਰਖ ਗਾਯੋ ॥ 159 । 

ਭਗਤ ਸਿੰਘ ਬੁਢੈ ਅਤਿ ਨਿੰਮਿ੍‌ਤਿ ਨ੍ਰੰ ਗੁਰ ਕੇ ਪਦ ਨੀਰਜ$ ਬੈਦਨ ਧਾਰੀ । 

ਸਮਾਧ ਵਿਰਾਮ ਭਈ ਗੁਰ ਕੀ ਗੁਰ ਐਸ ਕਹਿਓ ਆਯੋ ਕਿਉ” ਬਚ ਟਾਰੀ । 

ਬਢੇ ਕਹਿਓ ਬਚ ਰਾਖ ਪ੍ਰਭ ਹਮ ਸੰਨ ਲਗਾਇ ਅਏ ਕਰ ਬਾਰੀ । 

ਵਿਆਕੁਲ ਸੈਗਤ ਸਿਖ ਭਏ ਤੁਮ ਆਨ ਛਪੇ ਜਗ ਮੰ” ਤਮ ਡਾਰੀ ॥ 160॥ 
ਚੌਪਈ 

ਬੁਢੇ ਕੀ ਉਪਮਾਂ ਗੁਰੁ ਕੀਨੀ । ਪਰਉਪਕਾਰ ਬਡੋ ਤੁਮ ਲੀਨੀ । 

ਈਰਖ ਅਗਨਿ ਮਾਹਿ ਜਗ ਭਾਰੀ । ਧੀਰਜ ਗਿਆਨ ਸਭੈ ਹਨਿ ਡਾਰੀ । 

ਤ੍ਰਿਸਨਾ ਅੰ ਆਸਾ ਦੁਖਦਾਈ । ਪੂਰਨ ਰਾਜ ਤਿ੍‌ਲੋਕੀ ਪਾਈ । 

ਕਾਮਾਦਿਕ ਜਗ ਸੁਰ ਅਪਾਰਾ । ਬ੍ਹਮਾਦਿਕ ਜੀਤਾ ਜਗ ਸਾਰਾ । 

ਸਮਾਂ ਘੋਰ ਕਲਜੁਗ ਕਾ ਆਯੋ । ਮਾਨ ਤਿਜੀ ਡਰ ਆਨ ਛਿਪਾਂਯੋਂ । 

ਤਬ ਬੁਢੇ ਅਸ ਬਚਨ ਉਚਾਰੇ । ਸਭ ਕੌਤਕ ਤੁਮਰੇ ਬਿਸਥਾਰੇ । 


॥ਅ ਪੌਬ ਮਹਿਮਾ ਗ'ਏ੧ _“ਦ ਪੌਥੀ ਵਿਚੋ _%ਅ ਪੋਥੀ ਸਤਿਗੂਰ੍ਹ _“ਏ ਖੌਥੀ ਵਿਚੋ! _£ਦ ਪੋਥੀ ਕੌਨ 5% 
ਪੰਥੀ ਪੰਗ> ਰ ਰ 


ਅਧਿਆਇ ਚੌਥਾ 115 


ਤੁਮ ਪਰਮੈਸਰ ਜਬ ਉਪਜਾਵੋ । ਤੁਮ ਅਖੋਦ ਖੇਦ ਨਹਿ ਪਾਵੋ। _ 
ਅਪਨੀ ਲੀਲਾ ਆਪ ਨਿਹਾਰੇਂ । ਦੇਖ ਸ੍ਰਿਸਟਿ ਨਿਜ ਆਨੰਦ ਧਾਰੋ ॥ 161 । 
ਦੋਹਰਾਂ 
ਸੋਗਤ ਸਭ ਤ੍ਰਮਰੀ ਪ੍ਰਭੂ ਤਿਨ ਕੌ ਦਰਸ ਦਿਖਾਇ । 
ਸਭ ਆਸਾ ਪੂਰਨ ਕਹੋਂ ਜੋ ਜਿਹ ਕੌ ਮਨ ਭਾਇ ॥ 1621 
ਸੀ ਮੁਖ ਤਬ ਐਸੇ ਕਹਾ ਖੋਲ ਅਬੈ ਦਰ ਦੇਹੁ । 
ਸੰਗਤ ਕੋ ਆਗਿਆ ਕਰੋਂ ਈਹਾ ਦਰਸ ਸਭ ਲੋਹੁ । 163 ॥ 
ਚੌਪਈ 
ਬੁਢੇ ਮਨ ਮਹਿ ਆਨੰਦ ਪਾਯੋਂ । ਸ੍ਰੀ ਧਰ ਉਠੇ ਗੁਰੂ ਗੁਨ ਗਾਯੋਂ । 
ਖੰਲਿਓ ਦਰ ਗੁਰੁ ਆਗਿਆ ਪਾਏ । ਸੈਗਤਿ ਤਬ ਭਾਈ ਦਿ੍‌ਸ਼ਟਾਏ । 
ਸੰਗਤਿ ਸੁਨ ਬੁਢੇ ਕੀ ਆਗਿਆ । ਆਵਤ ਭਈ ਪ੍ਰੋਮ ਰਸ ਪਾਗਿਆ । 
ਹੁਮ ਹੁਮਾਇ ਸਭ ਆਈ ਤਹਾਂ । ਅਮਰਦਾਸ ਗਰ ਬੈਠੇ ਜਹਾਂ । 
ਚੜੀ ਭੇਟ ਅਨਗਿਨਤ ਅਪਾਰਾ । ਲਗੇਂ ਅੰਬਾਰ ਨ ਪਾਇ ਸਮਾਰਾ ॥. 
ਸੰਗਤ ਕੌ ਗੁਰ ਕਹਾ ਸੁਨਾਈ । ਹੋਇ ਕ੍ਰਿਪਾਲ ਗੁਰੂ ਸੁਖਦਾਈ । 
ਇਹ ਉਪਕਾਰ ਬੁਢੇ ਜੀ ਕੀਨਾ । ਖੇਦ ਬਡੋ ਨਿਜ ਤਨ ਪਰ ਲੀਨਾ । 
ਜੋਇ ਸੋਨ ਕਾ ਦਰਸ਼ਨ ਦੇਖੋ । ਜਮਦੁਆਰ ਸੌ ਬਹੁਰ ਨ ਪੇਖੇ ॥ 164॥ 
ਦੋਹਰਾ 
ਤਬ ਸੋਨ ਕਾ ਦਰਸ਼ਨ ਕੀਓ ਸੈਗਤ ਮਨ ਹਰਖਾਇ । 
ਬੁਢ ਤਬ ਬਿਨਤੀ ਕਰੀ ਸੀ ਗੁਰੁ ਪਗ ਲਪਟਾਇ ।। 165 ।। 
ਗੋਇੰਦਵਾਲ ਪ੍ਰਭ ਜੂ ਚਲਉ ਹ੍ਰੋ ਘੋੜੀ ਅਸਵਾਰ । 
ਬਚਨ ਮਾਨ ਸੀ ਗੁਰ” ਉਠੇ ਬਾਹਰ ਦੀਓ ਦੀਦਾਰ । 166 ॥ 
ਚੌਪਾਈ 
ਤਬੋ ਅਸ੍ਰਨੀ ਗੁਰ ਪਗ ਲਾਗੀ । [ਸਨਮੁਖ[$ ਖੜੀ ਤਬੈ ਬਡਭਾਗੀ । 
ਹਾਥ ਫੌਰ ਸਰੀ ਗੁਰ ਸੁਖ ਪਾਯੋ । ਗੁਰ ਨਾਨਕ ਉਰ ਮਾਂਹਿ ਧਿਆਯੋ । 
ਭਏ ਸਵਾਰ ਸੁ ਦੀਨ ਦਿਆਲਾ । ਸੋਗਤ ਹਰਖ ਗਯੋ ਦੁਖ ਕਾਲ਼ਾ । 
ਚਲਤ ਚਾਲ ਘਰੀ ਫ਼ਬ ਪਾਵੈ । ਤਾਂਕੀ ਉਪਮਾਂ ਕਹੀ ਨ ਜਾਵੈ । 
ਭਟ ਦਰਬ” ਬਹੁ ਭਈ ਇਕਠਾਏ । ਸੀ ਗੁਰ ਪਾਛੌ ਲਾਦ ਚਲਾਏ । 
ਭਾਈ ਗੁਰਦਾਸ ਲਗਾਮ ਕਰ ਧਾਰੀ । ਸਾਥ ਹੀ ਚਲੇ ਸੁ ਚਰਨ ਨਿਹਾਰੀ । 
ਸਿਖ ਸੋਗਤ ਪਾਸ ਆਵਤ ਐਸੇ । ਆਨੰਦ ਸਿੰਧ ਉਛਰ ਜਨ ਜੈਸੇ । 
ਇਹ ਬਿਧਿ ਦੀਨਾਨਾਥ ਸੁਆਮੀ । ਗੋਦਵਾਲ”! ਪਹੁੰਚੇ ਸੁਖਧਾਮੀ । 167 ।। 


'ਅ ਪੌਥੀ ਧਾਂਹਿ £ਅ ਤੇ ਏ ਪੋਥੀ ਸਤਿਗੁਰ _$% ਪੌਥੀ ਵਿਚੋ“ _“ਅ ਪੌਥੀ ਮਾਯਾ _5% ਧੋਸੀਂ ਗ੍ਂਦ਼ਿਦਣਾਲ 


116 ਗੁਰ ਬਿਲਾਸ ਪਾਤਸ਼ਾਹੀ ੬ 


ਦੋਹਰਾ 
ਸਭ ਕੀ ਥਿਨਤ ਨਿਹਾਰਕੇ ਸ੍ਰੀ ਗੁਰ ਅਤਿ ਸੁਖ਼ ਪਾਇ । 
ਗੁਰਯਾਈ ਤਖਤ ਬੈਠਤ ਭਏ ਸ੍ਰੀ ਗੁਰੂ ਪਾਦ ਮਨਾਇ ।। 168 ॥ 
ਨਭ ਭੂਅ ਮਹਿ ਜੈ ਜੋ ਭਯੋ ਸ੍ਰੀ ਗੁਰ ਤਖਤ ਬਿਰਾਜ । 
ਬਾਜੇ ਤਬ ਮੌਗਲ ਬਜੇ ਗਈ ਚਿੰਤ ਸਭ ਭਾਜ ॥ 169 ॥ 
ਚੌਪਾਈ 
ਮਨ ਇਛਤ ਬਰ ਗੁਰੂ ਤੇ ਪਾਏ । ਬਿਦਾ ਭਈ” ਸੋਗਤ ਗੁਨ ਗਾਏ । 
ਬਢਾ ਜੀ ਗੁਰੁ ਆਗਿਆ ਪਾਏ । ਰਾਮਦਾਸ ਓਰ ਪਯਾਨ ਸਿਧਾਏ । 
ਜਦਪਿ ਲਾਤ ਰੌਗ ਦੁਖ ਦਾਈ । ਤਦਪਿ ਗਯੋ ਨ ਹਉ ਸਰਨਾਈ । ਰ੍ 
ਬਹੁਤ ਕਾਲ ਜਬ ਇਮ ਬਿਤ ਗਯੋ । ਲਾਤ ਰੌਗ ਮੌੰਹਿ ਕਉ ਦੁਖ ਦਯੋ । . , ਰ 
ਅਮਰਦਾਸ ਸੀ ਗੁਰ ਬਡਭਾਗੇ । ਜੌਤੀ ਜੌਤ ਸਮਾਵਨ ਲਾਗੇ । 
ਹੁਇ ਨਿਲਜ ਹਉ” ਤਿੰਹ ਠਾਂ ਗਯੋ । ਬਿਨਤੀ ਕਰਤ ਤਹਾਂ ਅਸ ਭਯੋ । 
ਮਹਾਰਾਜ ਮਮ ਛਿਮਾ ਕਰੀਜੈ । ਲਾਤ ਰੋਗ ਕੌ ਦੂਰ ਕਰੀਜੰ ॥ , 
ਅਮਰਦਾਸ ਸ੍ਰੀ ਮੁਖਹੁ ਉਚਾਰੇ । ਰਾਮਦਾਸ ਸਤ ਚਿੰਤਾ ਡਾਰ ॥ 170 | 
ਦੋਹਰਾ 
ਅਮਰਦਾਸ ਗੁਰੁ ਕੇ ਬਚਨ ਨਿਸ ਦਿਨ ਰਹਉ ਚਿਤਾਰ । 
ਮੌਰ! ਕ੍੍‌ਤਾਰਥ ਕਰਨ ਹਿਤ ਤੁਮ ਪ੍ਰਭ ਦੀਓ ਦੀਦਾਰ ।। 171 ॥ 
ਗੁਰ ਨਾਨਕ ਔਗਦ ਤੁਹੀ ਅਮਰਦਾਸ ਰਾਮਦਾਸ । 
ਤਾਂਤੇ ਹਉ ਚਰਨੀ ਲਗਉ” ਪ੍ਰਰਹਿਂ ਮੌਰੀ ਆਸ ॥ 172।। 
ਚੰਪਾਈ 
ਸੀ ਗੁਰੂ ਅਰਜਨ ਕਹਾ ਸੁਨਾਈ । ਕਰੋਂ ਜੋਇ ਤੁਮਰੇ ਮਨ ਭਾਈ । 
ਦਾਤ ਤਬ ਗੁਰ ਪਗ ਲਪਟਾਯੋ । ਸ੍ਰੀ ਗੁਰ ਕਰ ਤਿਹ ਲਾਤ ਫਿਰਾਯ । 
ਲਾਤ ਰੋਗ ਤਿੰਹ ਛਨ ਭਯੋ ਨਾਸਾ । ਦਾਤ੍ਰ ਕੇ ਮਨ ਭਯੋ ਹੁਲਾਸਾ । 
ਪੁਰਨ ਭਯੋ ਦਾਤੂ ਸੋਬਾਦਾ । ਜੋਊ ਪੜੈ ਦੁਖ ਮਿਟੈ ਬਿਬਾਦਾ” । 
ਤਬ ਲੌ ਲੌਪੁਰ” ਸੈਗਤ ਆਈ । ਕਹੁ ਸੈਬਾਦਤ ਕਥਾ ਵਧਾਈ । 
ਤਾਂਤੇ ਰੈਨ ਕਥਾ ਨਹਿ ਭਾਖੀ । ਚੜਿਯੋ ਦਿਵਸ ਸੁਨੀਏ ਗੁਰ ਸਾਖੀ । 
ਗੁਰ ਅਰਜਨ ਜੀ ਅਤਿ ਸੁਖ ਪਾਏ । ਦਾਸੂ ਕੇ ਦਰਸ਼ਨ ਕੌ ਆਏ । 
ਕੋਠੇ ਮਹਿ ਤਿਸ ਲਗੀ ਸਮਾਧ । ਏਕ ਅਖੰਡ ਤਿਹ ਬ੍ਰਿਤ ਅਗਾਧ ।। 173 ॥ 
ਦਹ਼ਰਾ 
ਗੁਰ ਅਰਜਨ ਚਰਨੂਂ ਪਦੇ ਦਾਸ ਕੇ ਸਖ ਪਾਇ । 
ਦੁਤੀਆ ਰੂਪ ਧਰ ਤਾਂਹਿ ਸਿਉ, ਦੀਓ ਦਰਸ ਹਰਖਾਇ ॥ 174 ॥ 
ਮਜ੍ਰੜ ਮਈ ਅ ਤੇ ਵ ਧੋਬੀ ਮਹਿ 'ਅ ਪੋਥੀ ਮੌਰਿ _“ਅ ਤੇ ਦ ਪੌਥੀ ਦਾਤ੍ਰ ਪਦ ਪੰਕਜ ਲਿਪਟਾਯੋਂ 
ਗੰ ਪੋਥੀ 'ਿਖਾਂਧ' $% ਪੰਥੀ ਤਬ ਲਾਹੌਤ ਤੇ 


ਆਧਿਅ।ਇ ਚੌਥਾ 117 


ਸਮਾਧ ਵਿਰਾਮ ਦਾਸੂ ਭਯੋਂ ਸ੍ਰੀ ਗੁਰ ਦਰਸ਼ਨ ਦੇਖ । 
ਜੋ ਸਰੂਪ ਰਿਦ ਦੇਖਿਓ” ਸੌ ਇਹ ਰੂਪ ਅਲਖ । 175 ।। 
ਚੌਪਾਈ 
ਦਾਸੂ ਤਬ ਗੁਰ ਚਰਨੀ ਪਰਿਯੋਂ । ਗੁਰ ਅਰਜਨ ਕਰ ਕਰ ਤਿੰਹ ਫਰਿਯੌ । 
ਤੁਮ ਗੁਰ ਗੁਰ ਕੇ ਪੁਤ ਅਪਾਰਾ । ਜੌਗੂ ਨਹੀ" ਤੁਮ ਬੰਦਨ ਧਾਰਾ । 
ਦਾਸੁ ਤਬ ਅਸ ਬਿਨਤ ਉਚਾਰੀ । ਤ੍ਰਮ ਹੋ ਗੁਰੁ ਨਾਨਕ ਅਵਤਾਰੀ । 
ਅੰਗਦ ਅਮਰ ਤੁਹੀ ਰਾਮਦਾਸ । ਗੁਰ ਅਰਜਨ ਅਬ ਭਯੋ ਪ੍ਰਕਾਸ ।। 
ਸਮਾਧ ਮਾਂਹਿ ਜੌ ਰੂਪ ਨਿਹਾਰਿਯੋਂ । ਸੋਉ ਰੂਪ ਤੁਮਹਿ ਦਿਸਟਾਰਿਯੋ । 
ਐਸੇ ਕਹਿ ਗੁਰ ਕੇ ਪਗ ਲਾਗਾ । ਮਨ ਕਲੇਸ਼ ਤਤ ਛਿੰਨ ਸਭ ਭਾਗਾ । 
ਪੁਨ ਦਾਸੂ ਅਸ ਬਿਨਤ” ਉਚਾਰੀ । ਸਮਾਧ ਬਹੁਤ ਮਮ ਕੀਨ ਮੁਰਾਰੀ । 
ਮੋਰੀ ਇਹ ਪ੍ਰਭ ਪੂਰਹਿੰ ਆਸਾ । ਜਾਵਉ' ਅਬ ਗੁਰ ਨਾਨਕ ਪਾਸਾ । 176 ॥ 
ਦੋਹਰਾ 
ਗੁਰ ਅਰਜਨ ਜੀ ਤਬ ਕਹਾ ਕੁਛ ਦਿਨ ਰਹਿ ਹਹਿੰ ਪ੍ਰਾਨ । 
ਬਹੁਰ ਜੋਰ ਗੁਰ ਜੋਤਿ ਮਹਿ ਮਿਲੋ ਨਾ ਮਨ ਸੋਸਾ ਮਾਨ ॥ 177 ॥ 
ਐਸੇ ਬਚ ਕਹਿ ਸਤਿਗੁਰੂ ਤਾਂਤੋ ਵਿਦਿਆ ਪਾਇ । 
ਕਰੀਰ ਜਾਇ ਬੰਦਨ ਕਰੀ ਪੁੰਨ ਦਰਬਾਰ ਸੁ ਜਾਇ ।। 178॥ 
ਚੌਪਾਈ 
ਗੁਰੁ ਅਰਜਨ ਜੀ ਬਿਨਤ” ਉਚਾਰੀ । ਹੈ ਪ੍ਰਭ ਗੁਰੁ ਅੰਗਦ ਸੁਖਕਾਰੀ । 
ਦਾਸ ਜਾਨ ਪ੍ਰਭ ਕਿਰਪਾ ਧਰੋ । ਅਪਨੇ ਕਾਜ ਆਪ ਪ੍ਰਭ ਕਰੋਂ । 
ਅਸ ਕਹਿ ਚਰਨ ਬੋਦਨਾਂ ਕੀਨੀ । ਕਰ ਪਰਿਕ੍ਮਾਂ ਹੋਇ ਅਧੀਨੀ । 
ਕਰ ਪ੍ਰਣਾਮ ਚਲਨੈ ਚਿਤ ਲਏ । ਤਬ ਦਾਸ ਬਹੁ ਬਿਨਤੀ ਕਏ । 
ਮਹਾਰਾਜ ਤੁਮ ਇਹ ਨਾਂ ਰਹੋਂ । ਸੁਧਾ ਸਰੋਵਰ ਸਮ ਇਹ ਲਹੋ । 
ਸੀ ਗੁਰੂ? ਤਾਂ ਕਉ ਧੀਰ ਬੰਧਾਏ । ਖਾਸਾ ਸਾਜ ਚਲੋ ਸੁਖ ਪਾਏ । 
ਰਾਗੀ? ਕੀਰਤਨ ਕਰਹਿ ਅਪਾਰਾ । ਬਾਜੇ ਅਨਿਕ ਸੁਮੰਗਲ ਚਾਰਾ । 
ਏਕ ਕੌਸ ਦਾਸੁ ਸੈਗ ਆਯੋ । ਦੇ ਧੀਰਜ ਗੁਰ ਤਾਂਹਿ ਹਟਾਯੋ£ । 179 ॥ 
ਦੋਹਰਾ 
ਨਗਨ ਚਰਨ ਸ੍ਰੀ ਗੁਰੂ ਚਲੋਂ ਖਾਸਾ ਕੌਧ ਉਠਾਇ । 
ਪੰਥ ਚਰਿਤ ਸੁੰਦਰ ਅਧਿਕ ਕਹਉ ਗ੍ਰੰਥ ਬਢ ਜਾਇ ॥ 180 ॥ 
ਸੁਧਾ ਸਰੋਵਰ ਕੌਸ ਦੁਇ ਜਾਮ ਦਿਵਸ ਰਹਿਓ ਆਇ । 
ਕਿਪਾ ਸਿੰਧ ਸੀ ਮੁਖ ਕਹਿਯੋ ਇਹ ਠਾਂ ਸੌਚ ਕਰਾਇ ॥ 181 ॥ 


_'ਅ ਪੌਥ। ਪੌਖਿਓ _“ਅ ਤੇ ਦ ਪੌਥੀ ਬਿਨੀ `9ਅ ਤੇ ਏ ਪੌਥੀ ਬਿਨੀ _% ਪੌਥੀ ਸਤਿਗੁਰੂ _'ਇ ਪੋਥੀ 
ਰਬਾਬ _%ਅ ਪੌਥੀ ਫਿਰਾਯੋ” 


118 ਗੁਰ ਬਿਲਾਸ ਪਾਤਸ਼ਾਹੀ ੬ 


ਦੋਹਰਾ 
ਡੇਰਾ ਤਹ ਕਰ ਸ੍ਰੀ ਗੁਰੂ“ ਸਭੈ ਸੌਚ ਤਬ ਕੀਨ । 
ਮਜਨ ਕਰ ਬੈਠੇ ਪ੍ਰਭ ਕਛਕ ਧਯਾਨ ਮਹਿ ਲੀਨ ॥ 182 ॥ 
ਸਵੇਯਾ 
ਤਿਹ ਠਾਂ ਗੁਰ ਆਗਮ ਕੌ ਸੁਨ ਕੌ ਹਰਿ ਗੋਬਿੰਦ ਮਨ ਆਨੰਦ ਪਾਏ । 
ਭਾਈ ਗੁਰਦਾਸ ਬੁਢਾ ਧਰ ਸੈਗ ਸੁਧਾਸਰ ਸਿਖ ਸਭੰ ਸੰਗਿ ਧਾਏ । 
ਬਿਨਾਂ ਪਦ ਤ੍ਰਾਨ ਪਿਆਨ ਕੀਓ ਹਰਿ ਗੋਬਿੰਦ ਗੁਰ ਕੇ ਸਮਹਾਏ । 
ਜਾਇ ਪ੍ਰਨਾਮ ਕਰੀ ਗੁਰ ਕੌ ਗੁਰ ਕੇ ਪਦ ਪੰਕਜ ਸਿਉ” ਲਪਟਾਏ ॥ 183 ॥ 
ਪੁਛਤ ਭੇ ਤਬ ਹੀ ਗੁਰ ਅਰਜਨ ਕੁਸ਼ਲ ਆਨੰਦ ਸਭੈ ਮਨ ਲਾਈ । 
ਬੁਢੋ ਗੁਰਦਾਸ ਕਹਿਓ ਕਰ ਜੋਰ ਸੁ ਤੋਰ ਕਿਪਾ ਸਭ ਆਨੌਦ ਪਾਈ ॥ 
ਫੂਲ ਪ੍ਰਸਾਦਿ ਲਏ ਸਿਖ ਸੈਗਤ ਆਵਤ ਭੇ ਮਨ ਹਰਖ ਧਰਾਈ । 
ਆਇ ਪ੍ਰਣਾਮ ਕਰੀ ਗੁਰ ਕੌ ਸੁਰ ਪੋਥੀ ਆਨ ਪ੍ਰਸਾਦਿ ਚੜਾਈ ।। 184 ॥ 
ਦੋਹਰਾ 
ਸੈਗਤ ਕੋ ਧੀਰਜ ਦੀਓ ਸ੍ਰੀ ਗੁਰ ਹੋਇ ਕ੍ਰਿਪਾਲ । 
ਸੀ ਮੁਖ ਤਬ ਆਗਿਆ ਕਰੀ ਚਲੋਂ ਅਬੈ ਤਤਕਾਲ ॥ 185 ॥ 
ਅਰਧ ਜਾਮ ਦਿਨ ਜਬ ਰਹਾ ਸੀ ਗੁਰੁ ਭਏ ਤਿਆਰ । 
ਕਮਰ ਬਾਂਧ ਸ੍ਰੀ ਗੁਰੁ ਉਠ” ਮੂਰਤ ਸ੍ਰੀ ਕਰਤਾਰ” ॥ 186 । 
| ਭੁਜਗ ਪ੍ਰਯਾਤ ਛੋਦ ।। 
ਧੰਨ ਸੇਖ ਹੋਈ ਮਹਾਂ ਨਾਦ ਬਾਜੇ । ਇਕ ਓਰ ਭਾਈ ਗੁਰੂ ਜੀ ਬਿਰਾਜੇ 1 
ਦੁਤੀ ਓਰ ਬੁਢਾ ਸੋਭ ਹਰਿ ਗੋਬਿੰਦ । ਲਿਓ ਖਾਸਾ ਕੋਧੈ ਮਨ ਕੌ ਆਨੌਦ 187 ॥ 
ਬਿਨਾ ਪਾਦ ਤ੍ਰਾਨ ਚਲੇ ਚਾਰ ਚਿਤ । ਸੂ ਤ੍ਰਤੀ ਨਗਾਰੇ ਬਜਾਏ ਬਚਿਤ੍‌ੰ । 
ਭਯੋ ਹੈ ਅਨੰਦ ਮਨੋ [ਬਿਯਾਹ[ ਜੈਸੇ । ਕਹੋ ਮੋ ਨ ਆਵੇ ਕਥਹੰ ਤਾਂਹ ਕੈਸੇ 188 
ਚੰਪਾਈ 
ਆਨੰਦ ਮਗਨ ਭਏ ਨਰ ਨਾਰੀ । ਸੁਧਾ ਸਰੋਵਰ ਸੋਗਤ ਸਾਰੀਂ । 
ਮਧ ਅਕਾਸ ਸਰ ਆਨੌਦ ਪਾਈ । ਫਰਲਹਿ ਫੂਰਲਜ ਮੁਖਹੁੰ ਅਲਾਈ । 
ਇਹ ਬਿਧਿ ਸੁਧਾ ਸਰੋਵਰ ਆਏ । ਅਤਿ ਆਨੰਦ ਸੀ ਗੁਰ ਮਨ ਪਾਏ । 
ਖਾਸੇ ਸਹਿਤ ਪਰਿਕਰਮਾ ਕੀਨੀ । ਅਥਿਤ ਦਾਨ ਬਰਖਾ ਸਮ ਦੀਨੀ । 
ਸੁਧਾ ਸਰੋਵਰ ਤਟ ਸੁਖ ਧਾਰੀ । ਪੂਰਬ ਦਿਸ ਨਿਜ ਥੜਾ” ਨਿਹਾਰੀ । 
ਤਿਹ ਠਾਂ ਖਾਸਾ ਗੋਰ ਰਖਿ ਦੀਨੋ । ਪਰਿਕਮਾ ਕਰ ਪੁਨ ਬੋਦਨ ਕੀਨੋ । 
_ਕੁਛਕ ਕਾਲ ਬੈਠੇ ਤਹਿ ਜਾਈ । ਅਥਿਯੋ” ਸੂਰ ਪੁਨ ਨਿਸ ਪ੍ਰਗਟਾਈ । 
ਤਬ ਭਾਈ ਸੇ ਕਹਾ ਸ੍ਰਨਾਏ । ਖਾਸੋ ਨਿਕਟ ਰਹੋ ਸੂਖ ਪਾਏ ।। 189 ॥ 
` ਥੀ ਅ ਤੋ ਝ ਕੀਓ ਸਤਿਗੁਰ੍ਹ ਅ ਪੌਥੀ ਸ ਰਾਮਚੇਦ੍ਰ ਅਵਤਾਰ $ਅ ਪੋਥੀ ਵਿਚੋਂ` “ਅ ਤੇ ਏ ਪੌਥੀ ਇਕ $% 
ਪੌਥੀ ਅਸਤਿਓਂ ਰ 


ਅਧਿਅਇ ਚੌਥਾ _ 119 


ਰ ਦਹਰਾ 

ਹਰਿ ਗੋਬਿੰਦ ਕੋ ਨਾਲ' ਲੌ ਸੀ ਗੁਰ ਗਏ ਦਰਬਾਰ । 

ਪ੍ਰਸਾਦਿ ਭੋਟ ਆਗ ਧਰੀ ਕੀਨੀ ਬਿਨਤ ਅਪਾਰ ।। 190 ॥ 

ਬੇਦ? ਪਰਿਕਰਮਾ ਕਰ ਗੁਰੂ ਪੁਨ ਪ੍ਰਭ ਬੋਦਨ ਕੀਨ । 

ਨਿਜ ਮਹਿਲੀ ਸ੍ਰੀ ਗੁਰ ਗਏ ਨਿਜ ਮਨ ਆਨੌਦ ਲੀਨ ॥ 191 ॥ 
ਚੌਪਾਈ _ 

ਸੀ ਗੁਰ ਅਰਜਨ ਭਏ ਕ੍ਰਿਪਾਲਾ । ਸਭ ਪਰਿਵਾਰ ਕੀਓ ਨਿਹਾਲਾ ।। 

ਕੁਸ਼ਲ ਖੇਮ ਪ੍ਰਭ ਪੂਛਨ ਕੀਨੋ । ਪ੍ਰੌਖਾ ਪ੍ਰੰਖ ਸਭਹਨ ਕਹ ਦੀਨੋ । 

ਗੋਗ ਮਾਤ ਗੁਰ ਚਰਨੀ ਲਾਗੀ । ਹਰਿ ਗੋਬਿੰਦ ਮਾਤਾ ਬਡ ਭਾਗੀ । 

ਮੁਹਰੀ ਨਾਰਿ ਸੰਦੇਸ਼ ਗੁਰ ਕਹੇ । ਸੁਨ ਮਾਤਾ ਮਨ ਆਨੰਦ ਲਹੇ । 

ਗਰ ਅਰਜਨ ਤਬ ਭੋਜਨ ਕੀਨਾ । ਪਲੌੰਘ ਪੌਢ ਮਨ ਆਨੋਦ ਲੀਨਾ । 

ਹਰਿ ਗੋਬਿੰਦ ਜੀ ਨਿਕਟ ਬਿਰਾਜੇ । ਕੋਟ ਕਾਮ ਦਿਖ ਛਬ ਕੌ ਲਾਜੇ। 

ਜਾਮ ਨਿਸਾ ਰਹਿ ਗਈ” ਗੁਰ ਜਾਗੇ । ਗੁਰ ਨਾਨਕ ਕੇ ਰਸ ਮੋ ਪਾਗੇ। 

ਸਭੀ ਸੌਚ ਮੁਖ ਮਜਨ ਕੀਨਾ । ਦੀਨਾ ਨਾਥ ਪ੍ਰਭੂ ਪਰਬੀਨਾ । 

ਪ੍ਰਿਥਮ ਕੂਪ ਪਰ ਮਜਨ ਕੀਨਾ । ਕਰ ਸਨਾਨ ਸੁਧਾਸਰ ਸੁਖ ਲੀਨਾ । 

ਬੌਠੇ ਤਹਾਂ ਧਿਆਨ ਲਗਾਏ । ਅਜਪਾ ਜਾਪ ਗ੍ਰਰ ਮੰਤ ਧਿਆਏ ॥ 1920. 
ਦੋਹਰਾ 

ਨਿਸ਼ਾ ਗਈ ਰਵਿ ਆਇਓ ਭਈ ਲੱਅ” ਸੰਸਾਰ । 

ਸੀ ਦਰਬਾਰ ਬੰਦੇਨ ਕਰੀ ਸ੍ਰੀ ਗੁਰ ਰੂਪ ਮੁਰਾਰਿ । 193 ॥ 

ਬੜੀ ਪੈਰਿਕ੍ਰਮਾ ਕਰ ਪ੍ਰਭੂ ਆਏ ਬੜੇ ਸੁਖ ਖਾਨ । 

ਪੌਥੀਅਨ ਕੌ ਬਦਨ ਕਰੀ ਸਰੀ ਗੁਰ ਕਿਰਪਾ ਨਿਧਾਨ ।। 194 ॥ 
ਸਵੈਯਾ 

ਸਤਿ ਗੁਰ ਲਾਇ ਦੀਵਾਨ ਤਬੋ ਅਤਿ ਆਨੌਦ ਸਿਉ ਇਹ ਭਾਂਤ ਅਲਾਈ । 

ਭਾਈ ਗੁਰਦਾਸ ਸੁਨੋ ਚਿਤ ਦੇ ਅਬ ਸਤਿ-ਰਚਉ ਭਵ ਸਿੰਧ ਤਰਾਈ । 

ਗ੍ਰਿਥ ਜਹਾਜ ਕਰਉ” ਇਨ ਪੌਥੀਅਨ ਪੜੋ ਸੁਨ ਹੈ ਨਰ ਜੌ ਦਰਸਾਈ । 

ਮ੍ਰਿਤ ਜੇਮਣ ਤਾਂਹਿ ਮਿਟੈ ਨਰ ਕੋ ਪੁਨ ਅੰਤ ਸਮੋ" ਗੁਰ ਸਿਮ੍ਰਿਤ ਪਾਈ ॥ 195 ॥ 
ਚੌਪਈ 

ਉਤਮ ਠੌਰ ਇਕੋਤ£ ਨਿਹਾਣਉ । ਜਹਾ ਬੈਠ ਕੇ ਬੀੜ ਸੁਧਾਰਊ । 

ਦੁਇ ਕਰ ਜੌੜ ਕਹਾ ਗੁਰਦਾਸ । ਹੇ ਪ੍ਰਭ ਮੌਰ ਸੁਨੋ ਅਰਦਾਸ । 


ਦ ਪੋਥੀ ਸਾਥਿ “ਏ ਪੌਥੀ ਚਾਰ “ਅ ਪੌਥੀ ਰਹਿਤੀ “ਅ ਤੋਂ ਦ ਪੌਥੀ ਭਯੋ ਪ੍ਰਗਾਮ 5ਟ ਪੰਥੀ ਏਕਾਂਤ 


120 ਰ ਗ੍ਰੇ ਬਿਲਾਸ ਪਾਤਸ਼ਾਹੀ ੬ 


ਉਤਮ ਠੌਰ ਹੋਇ ਹੈ ਸੋਈ । ਕ੍ਰਿਪਾ ਸਿੰਧ ਕੋ ਭਾਵੈ ਜੋਈ । 

ਸੀ ਮੁਖ ਕਹਾ ਚਲੋ ਅਬ ਭਾਈ । ਸੁੰਦਰ ਠੰਰ ਇਕੇਤ ਦਿਖਾਈ । 

ਸ੍ਰੀ ਗੁਰ ਚਲੇ ਹਰਖ ਚਿਤ ਧਾਰੇ । ਸਾਥ ਬੁਢਾ ਗੁਰਦਾਸ ਪਧਾਰੇ । 

ਸੇਵਕ ਕਛੁਕ ਸਾਥ ਗੁਰ ਚਲੋਂ । ਧੀਰਜ [ਗਿਆਨਵਾਨ] ਮਨ ਭਲੋਂ । 

ਜਹ ਤਹ ਸ੍ਰੀ ਗੁਰ ਠੌਰ ਨਿਹਾਰੈ । ਮਨ ਭਾਵਤ ਨਹਿ ਕਹੀ” ਦਿਖਾਰੈ । 

ਏਕ ਠਰ ਸੀ ਗੁਰ ਮਨ ਭਾਈ । ਗਾੜੋ ਬਨ ਸਦਰ ਸੁਖਦਾਈ ।। 196 ॥ 
ਦੌਹਰਾ 

ਪੀਪਰ” ਬੇਰੀ ਤਹਿੰ ਘਨੀ ਜੌਡ ਕਰੀਰ ਅਪਾਰ । 

ਨਿਵੜ ਛਾਵ ਸੁੰਦਰ ਘਨੀ ਠੌਰ ਇੰਕਤ ਨਿਹਾਰ ।। 197 ॥ 

ਮੈਦਾਨ ਮਧ ਬਨ ਤਾਸ ਕੌ ਛਪੜੀ ਨਿਕਟ ਨਵੀਨ । 

ਸੀ ਗੁਰੂ ਮਨ ਹਰਖਤਿ ਪਏ ਪੰਚਬਟੀ ਸਮ ਚੀਨ । 198 ॥ 
ਕੋਡਲੀਆ 

ਤਬ ਗੁਰਦਾਸ ਕੌ ਗੁਰ ਕਹਾ ਇਹ ਅਕੰਤ! ਅਸਥਾਨ 

ਭਾਈ ਦਿਖ ਹਰਖਤ ਭਯੋ ਭੂਮ ਸੁ ਏਕ ਸਮਾਨ । 

ਸੁੰਦਰ ਕ੍ਰਿਪਾ ਨਿਧਾਨ ਠੱਰ ਯਾ ਸਮ ਨਹੀ” ਕੋਈ । 

ਦਰਸ਼ਨ ਤੇ ਦੁਖ ਜਾਂਹਿ ਸਾਂਤ ਦਿਖ ਮਨ ਕੌ ਹੋਈ । 

ਪੰਚਬਟੀ ਸਮ ਠੋਰ ਸ੍ਰੀ ਗੁਰ ਮੁਖਹੁੰ ਅਲਾਈ । 

ਤੋਬੂ ਇਹੁ ਮੰਦਾਨ ਲਾਇ ਸ਼ੰਦਰ ਸੁਖਦਾਈ ॥ 199 ॥ 
ਸਵੇਯਾ 

ਸੇਵਕ ਬੋਲ ਨਿਦੋਸ ਕਰੀ ਪ੍ਰਭੁ ਤੰਬੂ ਕਨਾਤ ਇਹਾਂ ਤੁਮ ਲਾਏ । 

ਹਮ ਆਵਣਿ ਆਗੇ ਤਿਆਰ ਕਰੋ ਤੁਮ ਹੋਇ ਪਵਿਤ੍‌ ਰਿਦੇ ਸੁਖ ਪਾਏ । 

ਕਰ ਸੋ ਕਰ ਧਾਰ ਤਬੈ ਗੁਰਦਾਸ ਕੋ ਆਪ ਗੁਰੁ [ਸਿਖ]“ ਸਿੰਧ ਸਿਧਾਏ । 

ਬੋਦਨ ਕੌ? ਗੁਰ ਪੰਥੀਆਨ ਨਿਕਟਿ ਸ਼ੁ ਬੈਠਤ ਭੈ ਮਨ ਮਹਿ ਹਰਖਾਏ ।। 200 ॥ 

ਪੁਨ ਖਾਸ ਚੌਫੋਰ ਸੁ ਚਾਰੋਂ ਲਗੇ ਸੁ ਗੁਰੂ ਗੁਰ ਪੁਤ ਬੁਢਾ ਘਰ ਭਾਈ ॥ 

ਧੁਨ ਸਖੌਨ ਕੀ ਸੂ ਅਪਾਰ ਭਈ ਮਿਲ ਦੇਵ ਬਧੂ ਸਭ ਦੋਖਨ$ ਆਈ । 

ਸੋਗਤ ਭੀਰ ਘਨੀ ਸੂ ਭਈ ਉਪਮਾ ਕਵਿਕੇ ਮਨ ਮਹਿ ਏਹ ਆਈ । 

ਰਾਮ ਕੌ ਜਨਮ ਸਨਿਯੋ ਪਰ ਬਾਸਿਨ ਨਾਰ ਨਰੈ ਜਨ ਦੇਤ ਵਧਾਈ ।॥ 201 ॥ 

ਰ ਦੋਹਰਾ 
ਅਤਿ ਅਨੰਦ ਤਬ ਹੀ ਭਏ ਕਿਹ ਮੁਖ ਕਹਉ” ਬਖਾਨ । 
ਤਿਸੀ ਠੌਰ ਪ੍ਰਾਪਤ ਭਏ ਸ੍ਰੀ ਗੁਰ ਕ੍ਰਿਪਾ ਨਿਧਾਨ ॥ 202 ॥ 


ਪਅ ਪੋਥੀ ਵਿਚੋ" “ਅ ਪੋਥੀ ਬਟਅਰ %ਐ ਪੋਥੀ ਏਕੰਤ ਏ ਪੋਥੀ ਏਕਾਂਤ “ਅ ਪੌਥੀ ਵਿਚੋ “ਦ ਪੌਖੀ ਕਰਿ 
6% ਪੌੌਥੀ ਮੌਖਨ 


ਅਧਿਆਇ ਚੌਥ 121 


ਤਬ ਕਨਾਤ ਆਗੇ ਲਗੀ [ਅਤਿਊ' ਸੁੰਦਰ ਸੌਭ ਅਪਾਰ । 
ਖਾਸਾ ਤਬ ਤਿੰਹ ਠਾਂ ਧਰਿਓ ਸ੍ਰੀ ਗੁਰ ਰੂਪ ਮੁਰਾਰਿ । 203 ॥ 
ਚੰਪਾਈ 
ਸ੍ਰੀ ਗੁਰ ਅਰਜਨ ਮਨ ਹਰਖਾਏ । ਸੁੰਦਰ ਤਹਾਂ ਦੀਵਾਨ ਲਗਾਏ । 
ਜਾਮ ਏਕ ਦਿਨ ਜਬ ਹੀ ਰਹਾ । ਸੀ ਗੁਰ ਤਬ ਸੰਗਤ ਕੇ ਕਹਾ । 
ਜੋ ਛਪੜੀ ਕੀ ਕਾਰ ਕਢਾਵੈ । ਜਨਮ ਮਰਨ ਕੌ ਸੈਸ ਮਿਟਾਵੈ । 
ਸੰਗਤ ਸਿਖ ਸਭੈ ਉਠ ਪਾਏ । ਕਾਰ” ਕਢਹਿੰ ਨਿਜ ਸੀਸ ਉਠਾਏ । 
ਜਾਮ ਏਕ ਤਹਿ ਕਾਰ! ਕਢਾਨੀ । ਪੁਨ ਸੀ ਗੁਰ ਕੌ ਬੰਧਨ ਠਾਨੀ । 
ਸਭ ਸੰਗਤ ਮਿਲ ਉਪਮ ਉਚਾਰੀ । ਮਹਾਰਾਜ ਸਾਹਿਬ ਅਵਤਾਰੀ ।। 
ਯਾਹਿ ਨਾਮ ਸੀ ਮੁਖਹੁੰ ਉਚਾਰੋ । ਸਬ ਸੋਗਤ ਕਾ ਸੌਸ ਨਿਵਾਰੋਂ । 
ਸੰਗਤ ਕੀ ਬਿਨਤੀ ਸੁਨ ਪਾਈ । ਗੁਰ ਅਰਜਨ ਜੋ ਸਭ ਸੁਖਦਾਈ ।। 204 ॥ 
ਦੋਹਰਾ 
ਬੁਢੇ ਕੌ ਸੀ ਗੁਰ ਕਹਾ ਤੀਰਥ ਨਾਮ ਉਚਾਰ । 
ਭਾਈ ਜੀ ਬੁਢੇ ਕਹੀ ਤੁਮ ਹੀ ਕਹੋ ਮੁਰਾਰਿ ॥ 205 ॥ 
ਸੀ ਮੁਖਤੇ ਸੀ ਗੁਰੁ ਕਹਾ ਪੰਚਬਟੀ ਸਮ ਠੰਰ । 
ਤਹਾਂ ਰਾਮ ਕਛੁ ਦਿਨ ਰਹੇ ਈਹਾਂ ਗਿੰਥ ਸਿਰਮੌਰ ।। 206 ॥ 
ਚੌਪਾਈ 
ਰਾਮ ਗ੍ਰੰਥ ਮਹਿ ਭੇਦ ਸੁ ਨਾਹ) । ਰਾਮ ਨਾਮ ਪ੍ਰਗਟ ਯਾ ਮਾਂਹੀ । 
ਤਾਤੇ ਯਾ ਤੀਰਥ ਕਉ ਨਾਮਾ । ਰਾਮ ਸਰੋਵਰ ਸਦ ਸੁਖ ਧਾਮਾਂ। 
ਤਿਨੀ ਪ੍ਰਥਾ ਇ ਸ਼ਬਦ ਗੁਰ ਕਹਾ । ਗਉੜੀ ਰਾਮ ਪਛਾਨਵੋ ਲਹਾ । 
ਭਗਤ ਸਿੰਘ ਸੁਨ ਬਡ ਸੁਖ ਪਾਈ । ਗੁਦ ਗਦ ਹੈ ਪੁਲਕਾਵਲ ਆਈ । 
ਰਾਂਗ ਗਉੜੀ ਮਹਲਾ ੫? 
ਨਿਤਪ੍ਰਤਿ ਨਾਵਣੂ ਰਾਮ ਸਰਿ ਕੀਜੈ । ਝੋਲਿ ਮਹਾ ਰਸੁ ਹਰਿ ਅੰਮ੍ਰਿਤ ਪੀਜੇ । 
|॥ ਰਹਾਉ ।1 
ਨਿਰਮਲ ਉਦਕੁ ਗੋਬਿੰਦ ਕਾ ਨਾਮ । ਮਜਨ ਕਰਤ ਪੁਰਨ ਸਭਿ ਕਾਮ॥ 1॥ 
ਸਤ ਸੰਗਿ ਤਹ ਗੋਸਟਿ ਹੋਇ । ਕੋਟਿ ਜਨਮ ਕੇ ਕਿਲਵਿਖ ਖੋਇ 2॥ 
ਸਿਮਰਹਿ ਸਾਧ ਕਰਹਿ ਆਨੰਦੁ ! ਮਨ ਤਨਿ ਰਵਿਆ ਪਰਮਾਨੰਦੁ ।। 3 ॥ 
ਜਿਸਹਿ ਪਰਾਪਤਿ ਹਰਿ ਚਰਣ ਨਿਧਾਨ । ਨਾਨਕ ਦਾਸ ਤਿਸਹਿ ਕੁਰਬਾਨ ।। 4 ॥ 


#ਦ ਪੋਥੀ ਵਿਚੋ“ “ਅ ਤੋਂ ਏ ਪੋਥੀ ਗਮੰਰ 9 ਪੌਥੀ ਸਤਿਗੁਰ੍ਹ “ਅ ਪੋਥੀ ਬਿਬ ਨਹਿ ਭਾਈ ੧ ਗ੍ਰੂ ਗ੍ਰੰਥ 
ਸਾਹਿਬ ਪੌਨਾ 198 


122 


ਨਿਕਟ 


ਗੁਰ ਝਿਲ'ਸ ਪਾਂਤਜ਼ਾਹੀ ੬ 


ਚੌਪਾਈ 
ਹਾਥ ਜੌਰ ਪੁਨ ਬਿਨਤ ਉਚਾਰੀ । ਮਨੀ ਸਿੰਘ ਆਗੇ ਸੁਖ ਧਾਰੀ । 
ਮਹਾਰਾਜ ਮਮ ਸਮਝ ਨ ਪਯੋ । ਅਰਥ ਸ਼ਬਦ ਕਾ ਭਾਖ ਸੁਨਯੋ । 
ਯੋ ਕਹਿ ਪਰਾ ਚਰਨ ਲਪਟਾਈ । ਮਨੀ ਸਿੰਘ ਤਬ ਕਹਿਓ ਸੁਨਾਈ । 
ਉਨਠਹੁ ਉਠਹੁ ਹੋ ਗੁਰ ਕੇ ਪਿਆਰੇ । ਸ੍ਰੀ ਗੁਰ ਜਸੁ ਸੁਨੀਏ ਬਿਸਥਾਰੇ । 2071 
._ ਦੋਹਰਾ ਮਜਾ 
ਸੰਗਤ ਕੀ ਬਿਨਤੀ ਸਨੀ ਬੋਲੋ ਦੀਨ ਦਿਆਲ । 
ਸਭ ਸੰਗਤ ਇਕ ਚਿਤ ਸੁਨ ਸ੍ਰੀ ਗੁਰ ਭਏ ਕਿ੍‌ਪਾਲ ॥ 208 । 
ਯਾਕਾ ਅਰਥ ਸੌਕੌਚ ਸਿਉ ਕਰਉ” ਸੁਨਉ” ਨਿਰਧਾਰ । 


. ਅਰਥ ਅਨਿਕ ਹਹਿ ਯਾਹਿ ਕੇ ਆਸਾ ਅਪਰ ਅਪਾਰ ॥ 209 ॥ 


ਕਬਿੱਤ 
ਨਿਤ ਪ੍ਰਤਿ ਨਾਵਣ ਸੁ ਕੀਜੋ ਰਾਮ ਸਰ ਪਰ ਝੌਲ ਅੰਮ੍ਰਿਤ ਸੁ ਪਾਨ ਕਰ ਲੀਜੀਏ । 
ਨਿਰਮਲ ਉਦਕ ਗੋਬਿੰਦ ਨਾਮ ਪੂਰ ਸਦਾ ਮਜਨ ਕੋ ਫਲ ਪੂਰ ਕਾਮ ਕੌ ਕਰੀਜੀਏ । 
ਸੰਤਨ ਕੌ ਸੰਗ ਬੀੜ ਗ੍ਰਿੰਥ ਸੁ ਨਵੀਨ ਹੋਇ ਜਹਿ ਕੇ ਦਰਸ ਅਘ ਦੂਰ ਕਰ ਦੀਜੀਏ । 
ਸਿਮਰਹ ਸਾਧ ਸੁ ਆਨੌਦ ਮਨ ਪਰਮਾਨੰਦ ਰਾਮਸਰ ਨਿਕਟ ਸਗਲ ਸਮ ਛੀਜੀਏ ।। 
21011 
ਦੋਹਰਾ 
ਜਿਹ ਪ੍ਰਾਪਤਿ ਸੋਉ ਲਹੈ ਇਹੁ ਸਰ ਪਰਮ ਨਿਧਾਨ । 
ਗੁਰੂ ਨਾਨਕ ਬਲਿ ਬਲਿ ਤਿਸ ਸਦ ਸਦ ਤਿਸ ਕੁਰਬਾਨ ॥ 211 ॥ 
ਇਸਨਾਨ ਸਮੈ ਨਰ ਜੋ ਪੜੋ ਯਾਹਿ ਸਬਦ ਹਿਤ ਧਾਰ ॥ 
ਰਾਂਮਸਰ ਕੇ ਇਸਨਾਨ ਕਾ ਫਲ ਹੋਵੈ ਦੁਖਟਾਰ ।। 212। 
ਚੌਪਈ 
ਮਨੀ ਸਿੰਘ? ਪੁਨ ਕਥਾ ਉਚਾਰੀ । ਭਗਤਿ ਸਿੰਘ ਸੁਨੀਏ ਨਿਰਧਾਰੀ । 
ਅਥਿਓ ਦਿਨੇਸ ਨਭੈ ਨਿਸ ਆਈ । ਸਭ ਸੌਗਤ ਨਿਜ ਘਰੋ" ਜਿਧਾਈ । 
ਸੀ ਗੁਰ ਅਰਜਨ ਤਹਾਂ ਰਹਾਏ । ਹਰਿ ਗੋਬਿੰਦ ਨਿਜ ਮਹਿਲ ਮੋ ਆਏ । 
ਭਾਈ ਗੁਰਦਾਸ ਬੁਢਾ ਤਹਿੰ ਰਹੇ । ਗੁਰ ਕੌ ਚਰਨ ਨਿਕਟ ਸੁਖ ਲਹੇ ।। 
ਕ੍ਰਿਪਾ ਸਿੱਧਾਂ ਕੀ ਆਗਿਆ ਪਾਏ । ਸੇਵਕ ਸੈ ਗੁਰੂ ਨਿਕਟ ਰਹਾਏ । 
ਨਾਨਾ ਭਾਂਤਿ ਪ੍ਰਸਾਦ ਬਨਾਏ । ਨਿਪੁੰਨ ਸੁਆਰ ਗੁਰ ਢਿਗ$ ਲਯਾਏ । 
ਸ੍ਰੀ ਸਤਿਗੁਰੁ ਤਬ ਭੌਜਨ ਕੀਨੋ । ਭਾਈ ਸਹਿਤ ਸੇਵਕ ਸੁਖ ਲੀਨੋ । 
ਘਰੀ ਚਾਰ ਨਿਸ ਜਬੈ ਬਿਹਾਈ । ਸ੍ਰੀ ਗੁਰ ਕਉ ਸੁ ਇਕੌਤ ਦਿਖਾਈ ॥ 213 ॥ 


% ਪੱਥੀ ਮੋਹਿ ਐ ਪੋਥੀ ਮਜਨ “ਅ ਪੌਂਥ] ਕੇਹਰ 9ਅ ਤੇ ਏ ਪੌਥੀ ਗ੍ਰਿਹਿ % ਪੌਥੀ ਨਿਧਾਨ %ਅ ਪੋਥੀ 


ਅਧਿਆ ਇ ਚੌਥਾ _ 123 


ਦੋਹਰਾ 
ਭਾਈ ਜੀ ਬਿਨਤੀ ਕਰੀ ਸ੍ਰੀ ਗੁਰ ਦੀਨ ਦਿਆਲ । 
ਚੋਦ ਕਿਰਨ ਨਹਿ ਪਹੁੰਚ ਹੈ ਗਾੜੋ ਬਨ ਕਿ੍‌ਿਪਾਲ । 214। 
ਪੁਨ ਸ੍ਰੀ ਮੁਖ ਤਬ ਗੁਰ ਕਹਾ ਸੁਨ ਭਾਈ ਨਿਰਭਾਰ । 
ਤੀਨ ਲੌਕ ਮਹਿ ਯਾਹ ਸਮ ਨੌਰ ਨ ਕੋਊ” ਨਿਹਾਰ ॥ 215॥ 

ਚੰਪਾਈ 

ਪੁਨ ਸ੍ਰੀਂ ਸਤਿਗੁਰ ਤਹਾਂ ਬਿਰਾਜੈ । ਨਿਰਖ ਸੋਭ ਨਿਸ ਪਤਿ ਮਨ ਲਾਜੇ । 
ਤੀਨ ਪਹਿਰ ਨਿਸ ਜਬੈ ਬਿਹਾਈ । ਜਾਗੇ ਗੁਰ ਸਭ ਕੌ ਸੁਖਦਾਈ । 
ਸਭੀ ਸੋਚ ਕਰ ਕੀਨ ਸਨਾਨਾ । ਗੁਰ ਨਾਨਕ ਕਾ ਪੁਨ ਧਰ ਧਿਆਨਾ । 
ਜੁਗਲ ਘਰ ਨਿਸ ਜਬੈ ਰਹਾਈ । ਦਯਾ ਸਿੰਧ ਕੇ ਮਨ ਇਹ ਆਈ ॥ 
ਬੱਲ ਹਜ਼ੂਰ ਬੁਢਾ ਗੁਰਦਾਸ । ਤਿਨ ਕੌ ਮੁਖ ਤੇ ਕੀਓ ਪ੍ਰਗਾਸ । 
ਬੁਢੇ ਕਉ ਆਗਿਆ ਅਸ? ਦੀਨੀ । ਸਤਿ ਬਚਨ ਹਮਰੇ ਚਿਤ ਚੀਨੀ । 
ਸਭ ਸੰਗਤ ਕੌ ਜਾਇ ਉਚਾਰੋਂ । ਇਹ ਠਾਂ ਨਹਿ ਆਵੈ ਹਰਿ ਪਿਆਰੋ ॥ 
ਸੁਧਾ ਸਰੋਵਰ ਦਰਸ਼ਨ ਕਰੈ । ਇਹ ਨਾਂ ਆਵਨ ਕੋਉ ਨ ਰਰੈ ॥ 216॥ 

ਦਹਰਾ 
ਤਮ ਭੀ ਤਿਹ ਠਾਂ ਹੀ ਰਹੋ ਸੁਧਾਂ ਸਰੋਵਰ ਜਾਇ । 
ਇਹੁ ਠਾਂ ਤੁਮ ਨਹੀ” ਆਵਨਾਂ ਦੇਹਿ ਦਰਸ ਹਮ ਆਇ ॥ 217। 
ਬਚਨ ਮਾਨ ਬੁਢਾ ਗਯੋ ਸੁਧਾ ਸਰੋਵਰ ਓਰ । 
ਸੈਗਤ ਕਉ ਬੁਢੇ ਕਹੇਂ ਸ੍ਰੀ ਗੁਰੁ [ਬਚਨ|” ਬਹੋੌਰ । 218 ॥ 

ਚੌਪਾਈ 
ਤਬ ਲੈ ਚੜਯੋ ਦਿਵਸ ਨਿਸ ਗਈ । ਸਭੇ“ ਜਿਸਟਿ ਤਬ ਹਰਖਤਿ ਭਈ [ 
ਰਹੋਂ ਸੀ ਗੁਰੁ ਅਰੁ ਗੁਰਦਾਸ । ਔਰ ਸਿਖ ਨਹੀ” ਆਵੇ ਪਾਸ । 
ਸੇਵਕ ਦੂਰ ਕਨਾਂਤ ਬਿਠਾਏ । ਸ੍ਰੀ ਗੁਰੁ ਨਿਕਟ ਨਾਂ ਕੋਉ ਜਾਏ । 
ਤਬ ਸੀ ਗੁਰ ਅਸ ਮੁਖਹੁ ਉਚਾਰੇ । ਸੁਨ ਭਾਈ ਗੁਰਦਾਸ ਪਿਆਰੇ । 
ਰਚੋ ਬੀੜ ਗੁਰੁ ਗਿੰਥ ਅਪਾਰਾ । ਗੁਰਮੁਖਿ ਅਖਰਨਿਏ ਮਹਿ ਸੁਖਧਾਰਾ । 
ਮਮ ਭਾਖਉ ਤੁਮ ਲਿਖੋ ਬਨਾਏ । ਚਾਰ ਗੁਰੂ ਬਾਣੀ ਸੁਖ ਪਾਏ । 
ਪੌਥੀਆਂ ਇਹ ਗੁਰ ਬੇਦ ਸੁ ਬਾਣੀ । ਹਮ ਲਯਾਏ ਤੁਮ ਪਹਿ ਇਕਠਾਣੀ । 
ਜਥਾ ਸਮਝ ਅਸਥਾਨ ਬਨਾਏ । ਹਮ ਭਾਖਯੋ” ਤੁਮ ਲਿਖੋ ਬਨਾਏ ।। 219।। 


ਦ ਪੌਥੀ ਅਵਰ _ % ਪੌਥੀ ਯਹਿ _'ਐਅ ਪੌਥੀ ਵਿਚੋ _ 5ਏ ਪੌਥੀ ਸਗਲੀ _ #ਅ ਤੋਂ ਏ ਪੋਥੀ ਅਛਰਨਿ 
੧%੧ ਪੋਥੀ ਲਿਵਾਵਹਿ ਨ 


124 ਗੁਰ ਬਿਲਾਸ ਪਾਤਸ਼ਾਹ) ੬ 


ਦੋਹਰਾ 
ਤਉ ਗੁਰਦਾਸ ਬਿਨਤੀ ਕਰੀ ਸੁਨ ਗੁਰ ਦੀਨ ਦਯਾਲ । 
ਤੁਛ ਜੀਵ ਮਮ ਅਲਪ ਬੁਧ ਕੌਸੇ ਲਖਉ” ਕ੍ਰਿਪਾਲ ।। 220 ।। 
ਸਤਿਗੁਰ ਕੀ ਬਾਣੀ ਅਗਮ ਕਹਾਂ ਤੁਛ ਮਮ ਜੀਵ । 
ਨਤਿ ਨਤਿ ਕਮਲਜ” ਕਹੈ ਪਰੈ ਨ ਗਣਪਤਿ ਸੀਵ ॥ 221॥ 
ਰ ਚੌਪਾਈ 
ਮੋਹਿ ਅਜਾਨ ਕੈਸੇ ਤਿੰਹ ਜਾਨਹੁ । ਇਹ ਅਖਰ ਨਹ ਭੇਦ ਪਛਾਨਹੰ । 
ਅਸ ਕਹ ਪਰਾ ਚਰਨ ਲਪਟਾਈ । ਦਯਾ ਸਿੰਧ ਤਬ ਅਸ ਫੁਰਮਾਈ ।। 
ਤਮ ਕਉ ਸਮਝ ਐਸ ਬਿਧ ਹੋਈ । ਜਥਾ ਦੇਖੀਏ ਬਾਲਕ ਕੋਈ । 
ਮਾਤ ਪਿਤਾ ਤਿਹ ਸਦਨ ਮਝਾਰੇ । ਵਹਿ ਐੜਣ ਖੇਲਤ ਹਰਖਾਰੇ ।। 
ਪੂਛੇ ਆਇ ਬਾਲ ਨਰ ਕੌਈ । ਤੁਮ ਗ੍ਰਿਹਿ ਮਹਿ ਬੋਲਤ ਕਹਿ ਸੋਈ ।. 
ਬਾਲ ਬਚਨ ਸੁਨ ਬੋਲਤ ਐਸੇ । ਭੀਤਰ ਤੇ ਸੁਨੀਏ ਬਚ ਜੈਸੇ । 
ਇਹੁ ਮਮ ਮਾਤਾ ਇਹੁ ਮਮ ਤਾਤ। ਇਹ ਮਮ ਭਾਈ ਹਿਤ ਬਖਯਾਤ । 
ਸਭ ਕੁਟੇਬ ਕਉ ਨਾਮ ਬਤਾਵੈ । ਤਿਸ ਜਨ ਮਨ ਪ੍ਰਤੀਤ ਤਬ ਆਵੈ ।। 222 ॥ 
ਦੋਹਰਾ 
ਇਹ ਬਿਧ ਸਿਉ ਤੁਮ ਸਮਝਹੁ ਚਾਰ ਗੁਰੂ ਪਰਤਾਪ । 
ਅਬ ਉਦਮ ਮਨ ਮੌ ਧਰੋ ਗੁਰੂ ਨਾਨਕ ਕਰ ਜਾਪ ।। 223 । 
ਤਬ ਭਾਈ ਬਦਨ ਕਰੀ ਸੀ ਗੁਰ ਚਰਨ ਮਝਾਰ । 
ਪ੍ਰਥਮ ਸੁ ਪੌਥੀ ਖੌਲ ਕੈ ਸ੍ਰੀ ਗੁਰ ਕੀਨ!” ਦਿਦਾਰ ॥ 224 ॥1 
ਚੰਪਾਈ 
ਕ੍ਰਿਪਾ ਦਿਸ਼ਟਿ” ਸ੍ਰੀ ਗੁਰੂ ਜਬ ਜੋਈ । ਤੀਨ ਕਾਲ ਕੀ ਸੋਝੀ ਹੋਈ । 
ਤਤ ਕਾਲ ਪਤਰੇ ਰਚ ਲੀਨੇ । ਏਕ ਤਾਵ ਕੇ ਚਾਰ ਸੁ ਕੀਨੇ । 
ਪ੍ਰਥਮ ਬਦਨਾ ਗੁਰੁ ਕੌ ਧਾਰੀ । ਗੁਰੂ ਨਾਨਕ ਕੇ ਚਰਨ ਮਝਾਰੀ । 
ਗੁਰੂ ਅਰਜਨ ਜੀ ਭਾਖ ਸੁਨਾਵਹਿੰ । ਜਥਾ ਜੋਗੁ ਬਾਣੀ ਜਹਿ ਪਾਵਹਿ । 
ਪ੍ਰੀਤ ਧਾਰ ਗੁਰਦਾਸ ਲਿਖਾਰੀ । ਚਰਨ ਕਮਲ ਗੁਰ ਕੇ ਮਨ£ ਧਾਰੀ । 
ਸਿਰੀ ਰਾਗ ਪੁਰਨ ਕੀਓ ਦਿਖੇ । ਭਗਤ ਸ਼ਬਦ ਪਾਛੇ ਤਬ ਲਿਖੇ । 
ਦੋਇ ਜਾਂਮ ਗਰ ਤਾਂਹਿ ਬਿਤਾਵਹਿੰ । ਬਹੁਰੋਂ ਸਰ ਦਰਬਾਰ ਸੁ ਆਵਹਿ । 
ਸੈਗਤ ਕੋ ਆਇ ਦਰਸ਼ਨ ਦੇਈ । ਪੁਰ ਮਨੋਰਥ ਸਭਹੀ ਲੋਈ 1 225 ॥ 
ਦੋਹਰਾ 
ਜਾਮ ਦਿਵਸ ਜਬ ਹੀ ਰਹੈ ਫਿਰ ਜਾਵੈ ਤਿਤ ਓਰ । 
ਜਾਇ ਸਬਦ ਸੀ ਮੁੱਖ ਰਰੋ ਲਿਖ ਭਾਈ ਕਰ ਜੌਰ ॥ 226 ।1 


ੱਝ ਪੌਥੀ ਬ੍ਰਹਮਾ _%ਅ ਪੌਥੀ ਕੀਓ _9ਅ ਤੋਂ ਦ ਪੋਥੀ ਨਦਰਿ “ਅ ਪੋਥੀ ਰਿਦ 


ਅਹਿਆਂਇ ਚੌਥ! 125 
ਇਹ ਬਿਧਿ ਸਿਉ' ਨਿਤ ਪ੍ਰਤਿ ਕਰਹਿ ਕਿ੍‌ਪਾ ਸਿੰਧ ਸੁਖ ਰੂਪ । 
ਰੈਣ ਦਿਵਸ ਤਿਹ ਠਾਂ ਰਹਹਿੰ ਰਾਮਸਰ ਭੂਮ” ਅਨ੍ਪ ॥ 227 1 
ਚੰਪਾਈ 
ਸੀ ਗੁਰ ਤੰਬੂ ਤੇ ਕਛੁ ਦੂਰੇ । ਤੰਬੂ ਔਰ ਲਗੋ ਅਤਿ ਰੂਰੇ । 
ਤਹਾਂ ਭਾਈ ਜੀ ਰੈਨ” ਬਸਾਵੈ । ਪ੍ਰਾਤ ਸਮੇ” ਇਸਨਾਨ ਸੁ ਪਾਵੈ ॥ 
ਪੁਨ ਸ ਗੁਰ ਕੇ ਨਿਕਟ ਪਧਾਰੈ । ਕਰ ਬੋਦਨ ਗੁਰ ਉਪਮਾ ਉਚਾਰੇ । 
ਪੁਨ ਸੀ ਗੁਰ ਕੀ ਆਗਯਾ ਪਾਏ । ਬੈਠਤ ਸ੍ਰੀ ਗੁਰੂ ਕੇ ਨਿਕਟਾਇ । 
ਬਹੁਰ ਬੰਦਨਾ ਪੌਥੀਅਨ ਕਰਹਿੰ । ਬਾਣੀ ਕਾ ਪੁਨ ਉਦਮ ਕਰਹਿ । 
ਜਥਾ ਜੋਗ ਗੁਰ ਆਪ ਦਸਾਹੀ' । ਭਾਈ ਲਿਖਤ ਤੌਨ ਸਮਝਾਈ । 
ਇਹ ਬਿਧਿ ਸਿਉ ਕਰ ਨਿਤਾਂ ਬਿਵਹਾਰਾ । ਭਾਈ ਜੀ ਅਰ ਗੁਰ ਕਰਤਾਰਾ । 
ਏਕ ਦਿਵਸ ਗੁਰ ਚਰਿਤ ਬਿਚਾਰੇ । ਤਰੇ ਸੁਖੈਨ ਸਿੰਧ ਨਰ ਪਾਰੇ ॥ 228।। 
ਦੋਹਰਾ 
ਦੋਇ ਜਾਮ ਦਿਨ ਜਾਨਕੈ ਸੁਧਾ ਸਰੋਵਰ ਆਇ । 
ਸੰਗਤ ਕੌ ਦਰਜਨ ਦੀਓ ਭੁਗਤਿ ਜੁਗਤਿ” ਵਰਤਾਇ । 229 ॥ 
ਜਾਮ ਦਿਵਸ ਜਬ ਹੀ ਰਹਿਓ ਗਏ ਰਾਮਸਰ ਆਪ ! 
ਬਾਵਨ ਅਖਰੀ ਤਬ ਰਚੀ ਸੀ ਮੁਖ ਸ੍ਰੀ ਗੁਰ-ਜਾਪ ॥ 230 ॥ 
ਚੌਪਾਦਈੀ 
ਸੀ ਮੁਖ ਤਾਂ ਕੀ ਉਪਮਾ” ਕਹੀ । ਗਉੜੀ ਰਾਗ ਮਧ ਇਹ ਲਹੀ । 
ਤੀਨ ਲੌਕ ਮਹਿ ਜੋ ਨਰ ਪੜੈ । ਜਨਮ ਜਨਮ ਅਘ ਛਿਨ ਮਹਿ ਸੜਹਿੰ ! 
ਆਦਿ ਅੰਤਿ ਜੋ ਕਹਾ ਸਲੌਕ । ਸੀ ਗੁਰ ਮਹਿਮਾਂ ਕਹਿ ਦਰਹੈ ਲੋਕ । 
ਆਦਿ ਅੰਤ ਗੁਰ ਏਕ ਸਮਾਨਾ । ਜਿਹ ਆਸ੍ਰਿਤ ਜਗੁ ਸਿੰਧ ਤਰਾਨਾਂ । 
ਸੀ ਗੁਰ ਮੁਖ ਤਿੰਹ ਵਾਕ ਅਲਾਵਹਿੰ । ਲਿਖਤ ਪੰਨ ਸਮਾਂ ਭਾਈ ਜਾਵਹਿ । 
ਅਤਿ ਪ੍ਰਸੈਨ ਮਨ ਭਾਈ ਹੋਇ । ਸ੍ਰੀ ਮੁਖ ਸੁਨੇ ਲਿਖੇ ਦੁਖ ਖੋਇ । 
ਬਾਵਨ ਅਖਰੀ ਭੋਗ ਗੁਰ ਪਾਯੋ । ਦਿਨ ਪਤਿ ਲੋਪ ਨਿਸਾਗਮ ਪਾਯੋ । 
ਭਾਈ ਜੀ ਨਿਜ ਡੇਰੇ ਆਏ । ਸਰੀ ਗੁਰ ਨਿਜ ਸਜਾ ਸੁਖ ਪਾਏ ॥ 231 ॥ 
ਦੁਹਰਾ 
ਜਾਮ ਨਿਸਾ ਜਬ ਹੀ ਗਈ ਮਨ ਵਿਚਾਰ ਗੁਰ ਕੀਨ । 
ਸਮਾ ਘੋਰ ਕਲ ਆਇਓ” ਸਭ ਨਰ ਵਿਖਿਅਨ ਲੀਨ । 232 । 
ਏਕ ਘਰੀ ਨਹਿ ਹਰਿ ਭਜੈ ਨਹਿੰ ਧਨ ਦਾਨ ਕਰੇਹਿਂ । 
ਅਤਿ ਅਚਰਜ ਮੌ ਮਨ ਭਯੋ ਮੁਕਤਿ ਕੈਸ ਬਿਧ ਲੋਹਿੰ। 233 ॥ 


1% ਪੋਥੀ ਧਰਤ “ਅਤੇ ਏ ਪੰਥੀ “ਅ ਪੌਥੀ ਰੋਜ “ਅ ਪੌਥੀ ਰਿਧਿ ਸਿਧਿ ਟ ਪੰਥੀ ਜੋਗਿ ਜੁਗਤਿ £ਅ. 
ਪੌਥੀ ਮਹਿਮਾ _ਓਦ ਪੋਥੀ ਗਰ੍ਹਤਿ _'ਅ ਪੰਥੀ ਕਲਯੁਗ ਅਲੋ ਕਿ 


126 ਗੁਰ ਬਿਲਾਸ ਧਾਤਸ਼ਾਹ ੬ 


ਚੌਪਾਈ 
ਸਿੰਮ੍ਰਿਤ ਸ਼ਾਸਤ੍ ਬੇਦ ਬਖਾਨੇ । ਚਵੀ ਹਜਾਰ ਸ੍ਰਾਸ ਨਰ ਪਾਨੋਂ 1 
ਅਸ ਉਪਾਵ ਕਰੀਏ ਕੋਊ ਤਾਂਤੇ । ਸ੍ਰਾਸ ਸਫਲ ਹੋਵਹਿੰ ਸਭ ਯਾਂਤੇ । 
ਅਸ ਵਿਚਾਰ ਪ੍ਰਭ ਨਿੱਦ੍ਹਾ ਪਾਈ । ਪਰਉਪਕਾਰ ਗੁਰੂ ਸੁਖਦਾਈ । 
ਤੀਨ ਜਾਮ ਨਿਸ ਜਬੈ ਬਿਹਾਨੀ । ਜਾਗੇ ਕ੍ਰਿਪਾ ਸਿੰਧ ਗੁਰ ਗਿਆਨੀ । 
ਪ੍ਰਿਥਮ ਸੰਚ ਗੁਰ ਮਜਨ ਕਰਾਏ । ਪੁਨ ਗੁਰਦਾਸ ਕੀ ਓਰ ਸਿਧਾਏ । 
ਤਾਂਕੋ ਸੈਗ ਲੌ ਸਰੀ ਗੁਰ ਆਏ । ਰਾਮ ਸਰੋਵਰ” ਅਤਿ ਸੁਖ ਪਾਏ । 
ਤਿਹ ਠਾਂ ਦੁਹੂੰਅਨ ਮਜਨ ਕੀਨੌ । ਸ੍ਰੀ ਗੁਰੂ ਅਰ ਭਾਈ ਸੁਖ ਲੀਨੇ । 
ਸਰ ਈਸਾਣ ਕੌਣ ਇਕ ਬੇਰੀ । ਗੁਰ ਅਰਜਨ ਨਿਜ ਨੈਨਨ ਹੇਰੀ । 234॥ 
ਦਹਰਾ 
ਤਾਂਹਿ ਤਰੇ ਬੈਠਤ ਭਏ ਕ੍ਰਿਪਾ ਸਿੰਧ ਸੁਖ ਪਾਇ । 
ਤਬ ਭਾਈ ਬੈਠਤ ਭਯੋ ਸਨਮੁਖ ਭੂਮ ਬਨਾਇ।। 235 ॥ 
ਕ੍ਰਿਪਾ ਸਿੰਧ ਬੋਲਤ ਭਏ ਸੁਨ ਭਾਈ ਗੁਰਦਾਸ । 
ਸਮਾਂ ਘੋਰ ਕਲ ਆਇਓ ਕਰ ਕੌਊਂ ਜਤਨਾਂ ਪ੍ਰਕਾਸ਼ । 236 ॥ 
ਚੌਪਾਈ 
ਸ੍ਰੀ ਗੁਰ ਬਚਨ ਸੁਨਤ ਗੁਰਦਾਸ । ਹਾਥ ਜੌਰ ਇਮ ਕਰਿ ਅਰਦਾਸ । 
ਗਰੀਬ ਨਿਵਾਜ ਨਾਮ ਪ੍ਰਭ ਤੋਰਾ । ਕਲਜੁਗ ਨੇ ਪਾਯੋ ਅਤਿ ਜੋਰਾ । 
ਤਾਂਤੇ ਕ੍ਰਿਪਾ ਐਸ ਪ੍ਰਭ ਕਰੀਯੇ । ਜਾਂਤੇ ਜਨਮ ਸਫਲ ਨਰ ਰੀਯੈ । 
ਸੀ ਗੁਰ ਸ੍ਰੀ“ ਮੁਖ ਭਾਖੋ ਬਚਨਾਂ । ਸੁਨ ਭਾਈ ਜਿਮ ਨਰ ਕੀ ਰਚਨਾ ।1 
ਪੁੰਨ ਪਾਪ ਈਹਾਂ ਜੋਉ ਕਮਾਵੈ । ਤਿਸ ਕੈ ਫਲ ਜਾਇ ਆਗੇ ਪਾਵੈ ॥ 
ਪੁੰਨ ਅਧਿਕ ਸੁਰ ਦੇਹਿ ਸਵਾਰੈ । ਪਾਪ ਅਧਿਕ ਤਾਮਸੁ ਬਪੁ ਧਾਰੈ । 
ਪਾਪ ਪੁੰਨ ਮਿਸ੍ਰਿਤ ਜਬ ਹੋਈ । ਮਾਤ ਉਦਰ ਨਰ ਤਨ ਧਰ ਸੋਈ । 
ਅਤਿ ਮਲੀਨ ਵਿਸਟਾ ਮਹਿ ਵਾਸਾ । ਉਲਟੋ ਰਹੈ ਨਾਭ ਮੁਖ ਗ੍ਰਾਸਾ ॥ 237 । 


'ਲ, 


ਦਹਰਾ 
ਅਨਿਕ ਦੂਖ ਤਿਹ ਠਾਂ ਧਰੇ ਜਾਕੋ ਵਾਰ ਨਾ ਪਾਰ । 
ਜਠਰਾਗਿਨ ਸਾੜੇ ਪ੍ਰਬਲ ਬੁਢੇ ਦੁਖ ਤਨ ਧਾਰ 238 ॥ 
ਸਹੌਸ੍ ਜਨਮ ਸੁਧ ਹੋਇ ਤਬ ਪਾਂਪ ਪੁੰਨ ਜੋ ਕੀਨ । 
ਸੋ ਵਿਚਾਰ ਲਜਾ ਮਰੈ ਤਬ ਭਗਵਤ ਹੁਇ ਦੀਨ । 239॥ 


%ਅ ਤੇ ਏ ਪੌਥੀ ਪਰੌਪੁਕਾਰ _$ਅ ਪੌਥੀ ਰਾਮਸਰ ਮਹਿ _%ਅ ਪੌਥੀ ਕੋਈ _% ਪੋਥੀ ਸਤਿਗੁਰ _£ਦ ਪੌਥੀ 
ਤਾਕਉ %& ਖੋਥੀ ਲਾਖ 


ਅਧਿਆਇ ਚੌਥਾ 127 


ਚੰਪਾਈ 

ਤੁਹੀ ਤੁਹੀ ਤਬ ਮੁਖਹੁ ਉਚਾਰੇ । ਹੋ ਪ੍ਰਭ ਕਾਟੋ ਖੇਦ' ਹਮਾਰੇ । 

ਨਾਮ ਅਧਾਰ ਦੇਹਿ ਤਹਿੰ ਰਹੈ । ਜਠਰਾਗਿਨ ਤਾਂਤੇ ਨਹੀ” ਦਹੈ । 

ਸ੍ਰਾਸ ਸ੍ਰਾਸ ਤੁਹੀ ਤੁਹੀ ਉਚਾਰੋ । ਹੋ ਪ੍ਰਭ ਛਿਮਹੁ ਭੂਲ ਇਹੁ ਵਾਰੋ । 

ਤਬ ਤਕਰਾਰ ਇਸੋ ਇਹੁ ਕਰੇ । ਕਾਢੋ ਪ੍ਰਭੂ ਦੇਹਿ ਮਮ ਜਰੈ । 

ਸ੍ਰਾਸ ਸ੍ਰਾਸ ਤਵ ਨਾਮ ਉਚਾਰੋ । ਔਰ ਕਛੂ ਚਿਤ ਮਾਂਝ ਨ ਧਾਰੋਂ । 

ਬਡੋ ਖੇਦ ਸਿਉ ਨਰ ਭਵ ਪਾਵੇ । ਆਇ ਈਹਾਂ ਜਸ ਤਾਂਹਿ ਭੁਲਾਵੈ । 

ਚਵੀ ਹਜਾਰ ਸਵਾਰ ਨਰ ਲੋਈ । ਸੌ ਸਭ ਸ੍ਰਾਸ ਬਿਰਥੇ ਕਰ ਦੇਈ । 

ਨਿਸ ਦਿਨ ਮਾਯਾ ਕੋ ਮਦ ਮਾਤਾ । ਜਪੈ ਨ ਤਾਹਿ ਗਰਭ ਜੋ ਤ੍ਰਾਤਾਂ ॥ 240 । 
ਦੋਹਰਾ 

ਤਾਂਤੇ ਜਤਨ ਕੌ” ਕੀਜੀਏ ਸ੍ਰਾਸ ਸਫਲ ਜਿਹ ਹੋਇ । 

ਜਾਹਿ ਪਠੇ ਫਲ ਕੌ ਲਹੈ ਸ੍ਰਾਸ ਸਫਲ ਸਭ ਸੋਇ ॥ 241 ॥ 

ਨਿਸ ਬਿਤੀਤ ਤਬ ਲੇ ਭਦੀ ਚੜੇ ਭਾਨ ਸੁਖ ਪਾਇ । 

ਕ੍ਰਿਪਾ ਸਿੰਧ ਪ੍ਰਸੈਨ ਹੋਇ ਸ੍ਰੀ ਮੁਖ ਅਸ ਫੁਰਮਾਇ ।। 242। 
ਚੌਪਾਈ 

ਤਬ ਗੁਰ ਮੁਖ ਸੁਖਮਨੀ ਉਚਾਰੀ । ਮਣਿਨ ਮਾਲ ਮਾਨੋ ਉਰ ਧਾਰੀ । 

ਚਵੀ ਹਜ਼ਾਰ ਅਛਰ ਇਹ ਧਰੇ । ਯਾਕੀ ਉਪਮਾ ਸ੍ਰੀ ਮੁਖ ਰਰੋਂ ॥ 

ਚਾਰ ਪੌੜੀਆਂ ਅੰਤ ਜੋ ਧਾਰੀ । ਤਾਂ ਕੇ ਮਧ ਗੁਰ ਉਪਮ ਬਿਥਾਰੀ । 

ਇਛਾ ਤਿਹ ਸਭ ਪੂਰਨ ਹੋਈ । ਪ੍ਰਧਾਨ ਪੁਰਖ ਨਰ£ ਸਭਨੀ ਲੋਈ । 

ਉਚ ਅਸਥਾਨ ਸਭਨ ਤੋਂ ਪਾਵੈ । ਜਨਮ ਮਰਨ ਤੇ ਸੌ ਰਹਿ ਜਾਵੈ । 

ਖੋਮ ਸਾਤਿ ਤਿਹ ਰਿਧ ਸਿਧ ਹੋਈ । ਨਿਰਮਲ ਬੁਧ ਗਯਾਨ ਮਲ ਧੋਂਈ । 

ਜਪ ਤਪ ਜੋਗ ਧਯਾਨ ਦਮ ਜੋਊ । ਚਾਰ ਬੇਦ ਸ਼ਾਸਤ੍ਰਨਿ ਫਲ ਹੋਉ । 

ਰਾਜਸੂਇ ਹੈ ਮੇਧ ਫਲ ਹੋਈ । ਜਨਮ ਬੀਚ ਨਹਿ ਆਵੇ ਸੋਈ ।। 243 ॥ 
ਦੋਹਰਾ 

ਪ੍ਰਾਤ ਸਮੈ ਜੋ ਸੁਖਮਨੀ ਪੜੈ ਕੋਉ ਹਿਤ ਧਾਰ । 

ਤਾਕੇ ਫਲ ਸਭਹੀ ਲਹੇ ਸੁਨੇ ਲਹੈ ਫਲ ਚਾਰ ।। 244 ॥ 

ਉਚ ਨੀਚ ਜਨ ਜੇ ਪੜੇ ਕਾਲ ਨਿਕਟਿ ਨਹਿ ਆਇ । 

ਅੰਤ ਸਮੇ ਸਿੰਮਿ੍‌ਤ ਸੁ ਗੁਰ ਪਰਮ ਧਾਮ ਪੁਨ ਪਾਇ? ॥ 245 ।। 





'ਅ ਤੋਂ ਦ ਪੌਥੀ ਦੂਖ _ ਅ ਪੌਥੀ ਪ੍ਰਭੂ _$ਅ ਤੇ ਏ ਪੋਥੀ ਯਾਹਿ _ਅ ਪੌਥੀ ਪੁਰਖੁ _$ਅ ਤੇ ਏ ਪੋਥੀ ਕਉ 
੮ ਰਾਇ ਵੀ “ 8 ੨੬ -ਅ=ਲਾਲ===ਕ ਅਲਕਾ ਲਗ, 


128 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਾਈ 
ਸੁਖਮਨੀ ਫਲੁ ਐਸ ਉਚਾਰਾ । ਕਿਪਾ ਸਿੰਧ ਕੀਆਂ ਪਰ ਉਪਕਾਰਾਂ 1 
ਬਹੁਰੌ ਭਾਈ ਜੀ ਐਸ ਉਚਾਰੀ । ਭਗਤ ਸਿੰਘ ਸੁਨੀਏ ਹਿਤ ਧਾਰੀ । 
ਰਾਮਸਰ ਨਿਕਟਿ ਇਹ ਬੇਰ ਬਿਰਾਜੈ । ਜਿੰਹ ਤਰ ਸ੍ਰੀ ਗੁਰ ਆਸਨ ਛਾਜੈ । 
ਸੁਖਮਨੀ ਜਿਹ ਠਾਂ ਬੈਠ ਉਚਾਰੀ । ਜੋਉ ਦਰਸ ਕਰਹਹਿ ਨਰ ਨਾਰੀ । ` 
ਸੁਖਮਨੀ ਫਲ ਤਿੰਹ ਪ੍ਰਾਪਤਿੰ ਸੇਵੈ । ਚਾਰ ਪਦਾਰਥ ਘਰ ਹੀ ਲੇਵੈ । 
ਬੇਰੀ ਪਾਪ ਤਾਹਿ ਨਿਬੇਰੀ ਜਾਂਨੋ । ਜਾਂਕੋ ਦਰਸਾਂ ਸਗਲ ਅਘ ਹਾਨੌਊ 246 ।1 
ਦੋਹਰਾ 
ਭਗਤਿ ਸਿੰਘ ਸੀ ਗੁਰ ਕਿਹੀ ਭਾਂਈ ਲਿਖੀ ਬਨਾਂ ਇ । 
ਸੁਖਮਨੀ ਕੌ ਫਲ ਮੋਰ ਸਮ ਸ੍ਰੀ ਮੁਖ ਕਹਿਓ ਸੁਨਾਇ ॥ 247॥' 
ਸੀ ਗੁਰ ਕੋ ਇਹ ਬਿਰਦ ਹੈ ਜਿਉ” ਤਿਉ” ਦਾਸ ਉਧਾਰਿ । 
ਦਾਸ ਦੁਖ ਨਹਿ ਦਿਖ ਸਕਹਿ ਕਰਹਿ ਤਾਹਿ ਭਵਪਾਰਿ ॥ 248॥. 
ਸਵੇਯਾ ' 
ਸੀ ਗੁਰ ਚਰਿਤ ਦਿਖਾਵਨ ਹੇਤ ਮਹਾਂ ਸੁਖ ਕੇਤ ਸੁ ਬਯੌਤ ਬਨਾਯੰ । ' 
ਰਾਗ ਸੁ ਗਉੜੀ ਮਹਿ ਧਾਰ ਪ੍ਰਭੂ ਜੀ ਨੇ ਪਾਇਕੈ ਭੋਗ ਗੁਰੂ ਹਰਖਾਯੋ । 
- ਵਾਰਾਂ ਲਿਖਾਇ ਗੁਰੁ ਸੁਖ ਪਾਇਕੇ ਭਗਤਨਿ ਕੇ ਪੁਨ ਸਬਦ ਲਿਖਾਂਯੋਂ । 
ਬਿਸਮੈ ਮਨ ਪਾਇ ਸੁ ਭਾਈ ਲਿਖੋ ਹਰਿ ਮਾਯਾ ਜਬੈ ਮਨ ਤਾਂਹਿ ਭੁਲਾਯੋਂ । 249 ॥ 
ਦੌਹਰਾ ` 
ਤਬ ਭਾਈ ਚਿੰਤਾ ਕਰੈ ਮਨ ਮਹਿ ਐਸ ਵਿਚਾਰ । 
ਚਤਰ! ਗੁਰ ਬਾਣੀ ਰਚੀ ਪਰਮ ਆਪ ਉਚਾਰ ।। 250॥ 
ਬਹੁਰ ਸ਼ਬਦ ਸੀ ਮੁਖ ਕਹਿਹਿੰ ਭਗਤ ਨਾਮ ਧਰ ਦੇਹਿ । 
ਆਪ ਰਰਹਿ ਹਮਹੂੰ ਲਿਖਹਿ ਭਗਤ ਨ ਕੌ ਦਿ੍‌ਸ਼ਟਹਿ£।। 2510 ' 
ਚੌਪਾਈ 
ਸੀ ਸਤਿਗੁਰ ਤਿਹ ਮਨ ਕੀ ਜਾਂਨੀ । ਮਾਯਾ ਕ੍ਰਮਾਯੋ ਮਨ ਅਨਮਾਨੀ । 
ਪੁਨ ਭਾਈ ਕੇ ਆਗਯਾ ਕੀਨੀ । ਪ੍ਰਾਤ ਸਮੇ" ਆਵੋ ਮਤ ਭੀਨੀ । 
ਦੋਇ ਘਰੀ ਆਗੇ ਹੀ ਆਵੋ । ਬੈਠ ਕਨਾਤ. ਬਾਹਰ ਸੁਖ ਪਾਵੋਂ । 
ਭੀਤਰ ਤੁਮਹਿ ਬੁਲਾਵਹਿ“ ਜਬਹੀ । ਹਮਰੇ ਨਿਕਟਿ ਆਉ ਤੁਮ ਤਬਹੀ । 
ਸਤਿ ਬਚਨ ਭਾਈ ਯੌ ਗਾਯੋ । ਲੈ ਆਗਯਾ ਨਿਜ ਡੇਰੇ ਆਯੋਂ । 
ਪ੍ਰਾਤ ਸਮੋ ਸੁ ਘਰੀ ਦੁਇ ਆਗੇ । ਇਸਨਾਨ ਕੀਓ ਭਾਈ ਵਡਭਾਗੇ । 
ਪਨ ਸ੍ਰੀ ਗੁਰ ਕੇ ਢਿਗ$ ਚਲ ਗਯੋ । ਕਨਾਤ ਬਾਹਰ ਜਾਇ ਬੈਠਤ ਭਯੋ । 
ਭੀਤਰ ਸ੍ਰੀ ਗੁਰ ਚਰਚਾ ਕਰਹਿੰ । ਭਗਤਨਿ ਸਾਥ ਹਰਖ ਮਨ ਧਰਹਿੰ ॥ 252 । 


“ਅ ਪੌਥੀ ਧਖਹਿ _ “ਐਅ ਪੌਥੀ ਚੌਥੇ ਏ ਪੋਥੀ ਚਤੁਰਕ _%ਅ ਤੋਂ ਦ ਪੌਥੀ ਕੌ ਨਦਹੀ ਆਇ _ਘਪੌਰੀ ` 


ਪੁਕਾਰਹਿੰ _“ਅ ਪੌਥੀ ਨਿਕਟਿ `` 


ਅਧਿਆਇ ਚੌਥਾ 129 


੩ ਸਏ“ 1ਹਲ੪ 6 06; 
ਦਹਰਾ 


ਕਨਾਤ ਬਾਹ੍ਰਦੀਰ੍ ਪੜ ਇਦਨਨਿੰਦਲ ਜੀਜੇ ਉਨ ਨ 'ਚ਼ਲਲ ਮਏ ਸਸ 
ਨਿਕਸ ਕਨਾਦ ਚੇਨ ਭਰਵੀਂ ਨਗ (ਤੀਜੋੀ'ਇਜ £ ੩੧੦ 
ਪ੍ਰਥਕ ਪ੍ਥਕ ਸਝੂਪਨ੍ਕੀਓ ਭੂਈੀ ਰਿ 'ਨਇੀਦਤੇ ਝੀਫ਼ਸ ਨ ਲੱਜ ੧1 
ਨਿਜ ਲਜ ਨਾਮ੍ਭ ਮੈਂ ੁਭੂੰਹ ਬੈਡ ਹਾ, ਪ੍ਰ 4ਲ£ ਇ ਨਈ ਵਜ 


ਤਬ ਭਾਈ ਮਨ ਐਨੀ ਪੀ. ਨਾਜਰ (੮੧. 
ਕਬੀਰ ਤ੍ਰਿਚੜ੍ਰ ਬਨੀ ਲੱਡੂ ਜਵਾਫ 19 ਲਸ਼ਸ ਏਸ 
ਫਰੀਦ ਧੰਨਾ ਭੀਖਨ _ਜੈਚੇਵਉ ਪੰਮਾ ਰਾ ਪਨ । ।ਏਲ ਏਜ ਜਿ ਮਾਲ 
ਪਰਮਾ ਨੰਦਾ ਜਹ ਨ ਮਾਉ ਜੈੜਵੈਰੈਲ) ੩ ਛਮ ਬਸ ਤਜਿ 


ਪੰਦਰਾਂ ਨਾਮ ਭਗਤਿ ਏ ਕਹੇ । ਆਗੇ ਨਸ਼ਰ ਸੁਖ ਲਰੋਂ । 
ਸੰਮਨ ਮੂਸਨ ਔਰ ਜਮਾਲ । ਮਸ੍ਕਨ ਚੀ ਭੱਦੇ ਨਿਹਾਲ । 
ਇਹ ਕਾਰਨ ਗੁਰ ਰੁਪ ਦਿਖਾਏ ਵਾਸ ਚਿਤੀਂਭੁਸਿਂਰਇਨ ਠੱਧਾਏ। ਰੰ 
ਸਭੈ ਭਗਤ ਦੇਖੋ ਗੁੰਤਦੀਮਿਂ। ਤਤ ਉੱਚ ॥958 ॥" 

ਹਾ 
ਭਾਈ ਮਨ/ਿੰਮਮੈਂ ਝੋਕ ਭਜੇ (ਚ ਵਿਚਰ] 2 £ਦ ਨ ਦਏ ਏਨ £ਜ 
ਕਿ੍‌ਪਾ ਸਿੰਧ ਆਂਰਥੀਂਤਰੀ ਐੰਵਂ ਨਿੱਕੇਟਾਹਸਾਰ 25655” £% '=੧ 
ਤਬ ਭਾਈ'ਭੀਤੋਰੇ ਗੌਰੀ ਸੀਅਰੰਥੇ ਸਮਹਇ'ਉ£ !%"੬ ੮॥ 5'> 2੨੪ 
ਗਰਿ ਅੰਚੰਰ ਬਿਟੰਤੀ ਕਰੀ ਗੁਰ ਪੰਗ 'ਲੀਇਸਇ। $੨ੰ੭7/ ਸੀ ।੬ਨ9੨॥।ਯ 


ਹੱ 


।- ੮ 2੧ ੬ ੨8 ਏਸ ੧ ੮ ੧੧7੧ ॥ਜ ੬6੬ ਨ% ੯੧ 
6 ਕੰ 6 । ਹਸ ਆ ਇੰ 1੧ ੮4 

ਦੀਨ ਹ੍ਰੈ ਭਾਈ ਕਰੀ ਚ ਤਮਿਹੀ ਗੱ ਤੇ ਕਸ ਪਛਾਰਯ । 
6 ਸੋ ੧ ਖਿ ਰਇ । 6੪ ਜੀਕੇ 9 ; -)੧ ੧੪ 

ਤੁਮ ਹੀ ਰਘੁਬੀਰ ਹੂ ਰਾਵੰਨ ਮਾਰ ਬ੍ਭੰਖਨ ਔਰ ਮੈ ਵੇ ਤੇਬਾਰੂਯ | 


ਤੁਮਹੀਂ ਪੈਰਨਾਖੰਸ 'ਕੋਊਂ ਉਰ ਫਾਰ ਕੰ ਗ੍ੰ ਲੈਰੀਮਿੰਘ ਪ੍ਰਹਿਲਾਦ ਉੱਧਾਉਬੰ 
ਪਤਿਤ ਅਨੇਕ ਉਧਾਰ ਕਰੈ ਤੁਮ ਭੂਲ (ਵਸ ਮ ਦਾਸ ਬਿਚਾਰਯੋ । 258 ॥ 
ਚੌਮਰੀਏ]'ਤ ਏ)' ਏਸ ਓਇ ਏਜ 'ਲ> ਨ$ 
ਗਯੋ ਭਰਮ ਬਿਮਤੀ ਐੰਨ 'ਬਲੋਂ ਹੱਦਾਂ ਤੌਸਿੰਘੰਸੁਖਸਿੰਪੱਅਡੱਲੋ 1! <”? ' 
ਜੋ ਮਾਗੋ ਸੋਈ ਬਰ ਦੇਵਹੁ ਨੰ ਰਚ ਹੱਇਾਭਾਈ' ਤਮਾਂਲੇਂਵਹ/ ' ! >੬ 
ਸਰੀ ਗੁਰ ਕੌ ਤਬ ਬੱਚਨ ਐਨਾਂਏ ਹੈ 'ਚਾਈਬੋ ਲੰਯ'ਅੱਤ ਸੁਖ ਪਾਏਂ1£ ”%- =£ 
ਮਹਾਂਰਾਜ ਕਿ੍‌ਪਾ ਅਸਾਂ ਕੀਜੈ । ਭਗਤੰਡਿਸ਼ੌਜੋਦਰਸ਼ਨ ਮੋਹਿ ਦੀਜੋ । 
__ । ਚਿਲ ਨ ਤੀ 7੧! ਝਲ ਨਇ । ਇਏ ।!ਜ ਲੂ; ਦੂ ੧?) 


%ਅ ਪੋਥੀ ਮਸਟ “੧ ਪ੍ਰਧੀ;ਰ।ਮਾ੍ਢ (1ਊ ਸੁੰਸੀ ਜਿਦ ਏ ਮਥ ਅਨਿ > #ਸ ਪੋਥੀ, ਅਸੂ ” ਨ ਪੱਥੀ 
ਸਤਿਗ੍ਰ “ਦ ਪੌਥੀ ਗੁਰਦ!ਸ “ਅ ਪੌਥੀ ਯਹਿ 


ਰਲ ਦੇ ਕਲ << <<. ੨. 


ਸਿਸ [ਜਿ] ੧ ਏਡ. ੪੧ ੧੯ !ਲ'ਨ ੩੬੧ ੪1 ਨ ਤਿ[, ੧੨ 


130 ਗੁਰ ਬਿਲਾਸ ਪ'ਤੇਸ਼ਾਹੀ & 


ਜਸ ਤੁਮ ਚਰਚਾ ਕਰੋ ਬਨਾਈ । ਸੋ ਸੋਭ ਸੰਨਉ ਗੁਰੂ ਸੁਖਦਾਂਈ । 
ਆਵਤ ਜਾਤ ਦਿ੍‌ਸ਼ਟਿ' ਮੌਹ ਪਰੈ । ਤੇਥਾ ਸਤੇ ਬਚਨ ਸੀ ਗੁਰ ਕਰੈ । 
ਕਿਪਾ ਸਿੰਧ ਪੁਨ ਸਬਦਿ ਉਂਚਾਂਰੇ' । ਭਾਈ ਲਿਖੋ ਦੇਰ ਨਹਿ ਧਾਰੇ” । 
ਸਭ ਰਾਗਿਨ ਕੀ ਕਥਾ ਸੌਨਾਉ । ਬਢੈ ਕਥਾ ਬਹੁਤ ਡਰ ਪਾਉ ।। 259 ॥ 
ਦੋਹਰਾ 
ਅਤਿ ਸੁਖ ਸੋ ਭਾਈ ਲਿਖੋ ਸੀ ਗ੍ਰਰ ਮੇਖਹੁ ਉਚਾਰ । 
ਭਗਤਿ ਸਬਦ ਪਾਛੋ ਲਿਖੇ ਸਨਮੁਖ ਦੇਹਿ ਦਿਦਾਰ ॥ 260 ॥ 
ਰਾਮਕਲੀ ਸੁਭ ਰਾਗ ਮਹਿ ਆਨੰਦ ਲਿਖ ਸੁਖ ਖਾਨ । 
ਸੁੰਦਰ ਸਦ ਪਾਛੇ ਲਿਖਯੋਂ ਸਹ ਗੁਰ ਕ੍ਰਿਪਾ ਨਿਧਾਨ । 261 ॥ 
ਸਰਠਾ 
ਭਗਤ ਸਿੰਘ ਇਕ ਗਾਥ ਗੁਰੂ ਗ੍ਰੰਥ ਕੀ ਜੌ ਸ਼ੁਨੈ । 
ਸੀ ਗੁਰੂ ਕਰੈ ਸਨਾਥ ਰੌਕ ਭੂਪ ਤਤ ਛਿਨ ਕਰੈ ॥ 262॥ 
ਚੌਪਾਈ 
`ਜਿੰਹ ਨਰ ਕਉ ਜਗ ਕੋਉ ਨ ਜਾਨੇ । ਨਾਮ ਜਪਤ ਸੇ ਚਹੁ ਕੁੰਟ ਮਾਨੇ । 
ਸਤਾ ਅਰੁ ਬਲਵੋਤ ਮਿਰਾਸੀ । ਤਾਂਕੀ ਕਟੀ? ਗੁਰੂ ਭਵ ਫਾਸੀ । 
ਤਿਨਹਿੰ ਵਾਰ ਗੁਰ ਉਪਮਾ”! ਉਚਾਰੀ । ਸ੍ਰੀ ਗ੍ਰੰਥ ਮਹਿ ਲਿਖ ਗ੍ਰ ਧਾਰੀ । 
ਰਾਮਕਲੀ ਦੁਇ ਵਾਰ ਲਿਖੀ ਜਬ । ਤਾਂ ਪਾਛੇ ਸੌ ਵਾਰ ਲਿਖੀ ਤਬ । 
ਇਹ ਸੁਨ ਭਗਤਿ ਸਿੰਘ ਬਿਸਮਾਯੋਂ । ਸੋਸਾ ਧਰ ਮੁਖ ਬੈਨ ਸੁਨਾਯੋ ।। 
ਮਨੀ ਸਿੰਘ ਕੀ ਉਪਮਾ ਕਰੀ । ਹ ਗ੍ਰਰ ਤੁਮ ਹੋਂ ਸੇਸੈ ਹਰੀ । 
ਮੇਰੋ ਮਨ ਅਸ ਸੋਸਾ ਭਯੋ । ਡੂੰਮ ਨਾਮ ਐਸੇ ਤੁਮ ਲਯੋ । 
ਤਿਨੇ ਵਾਰ ਸੌ ਕੋਸ ਉਚਾਰੀ । ਕੈਸੇ ਗੁਰੂ ਗੰਥ ਲਿਖ ਧਾਰੀ ॥ 263 । 
ਦਹਰਾ 
ਛੌਰ ਕਥਾ ਸਭ ਹੀ ਕਹੋ ਹੋ ਪ੍ਰਭ ਦੀਨਾਨਾਥ । 
ਤਮ ਕਿ੍‌ਪਾਲ ਸੁਆਮੀ ਸਦਾ ਹੋਉ ਤੁਮ ਦਾਸ ਅਨਾਥ ॥ 2641 
_ਭਗਤ ਸਿੰਘ ਕੀ ਬਿਨਤ' ਸੁਨ ਮਨੀ ਸਿੰਘ ਗੁਨ ਗਾਨ । 
ਹੁਇ ਪ੍ਰਸੈਨ ਬੋਲਤ ਭਏ ਪਰਮ ਪ੍ਰੀਤਿ ਤਿੰਹ ਜਾਨ । 265 ॥ 
ਚੰਪਾਈ 
ਭਗਤ ਸਿੰਘ ਤਮਰੇ ਸਮ ਕੋਈ । ਤੀਨ ਲੋਕ ਮਹਿ ਹੋਇ ਨ ਹੋਈ । 
ਸਤਿਗੁਰੁ ਉਪਮ ਸੁਨਨ ਕੀ ਚਾਹਾ । ਤਮਰੇ ਮਨ ਮਹਿ ਅਧਿਕ ਉਮਾਹਾ । 


ਅ ਪੋਥੀ ਨਜਰ % ਤੋਂ ਏ ਪੌਥੀ ਕਾਂਟੀ “£ ਪੋਥੀ ਸਿਫਤ _“ਅ ਪੌਥੀ ਅਰਜ 


ਅਧਿਆਇ ਚੌਥਾ ਰ 131 


ਅੱਬ ਸੌ ਕਥਾ ਸੁਨੌ ਮਨ ਲਾਈ । ਕਹੀ ਸੁ ਵਾਚ ਮੁਕਤਿ ਜਿਮਿ ਪਾਈ । 
ਬਡੋ ਭ੍ਰਾਤ ਬੁਲਵੌਡ ਪ੍ਰਮਾਨੋ । ਸਤਾ ਤਾਂਕੋ ਅਨੁਜੁ ਪਛਾਨੋ ।. 
ਧਨ ਬਿਨ ਦੌਹੂ ਭ੍ਰਾਤ ਦੁਖ ਪਾਯੋ । ਬਲਵੰਡ ਤਬ ਕਿਹ ਦੇਸ ਸਿਧਾਯੋ ] 
ਸਤਾ ਰਹਯੋ ਗੁਰੂ ਨਿਕਟਾਰੇ । ਗੁਰ ਅਰਜਨ ਤਿੰਹ ਖੋਦ” ਨਿਵਾਰੇ । 
ਸਤਾ ਗੁਰ ਢਿਗ ਕੀਰਤਨ ਕਰੈ । ਜੋ ਚਾਹੈ ਸੋਈ ਕਰ ਪਰੈ ॥ 
ਦੇਸ ਦੇਸ ਫਿਰ ਬਡ ਦੁਖ ਪਾਯੋ । ਬਲਵੋਡ ਅੰਤ ਸਤਿਗੁਰ ਢਿਗਾ! ਆਯੋ । 266 ॥ 
ਦੇ ਹਰਾ ਰ 
ਸੀ ਗੁਰ ਕੀ ਉਪਮਾ ਕਰੀ ਬਲਵੰਡ ਕਥਿਤ ਬਨਾਇ । 
ਸ੍ਰੀ ਸਤਿਗੁਰ ਤਿੰਹਿ ਧੀਰਜ ਦੇ ਐਸੇ ਕਹਿਓ ਸੁਨਾਇ । 2670 
'ਇਤਰ ਬੋਨ ਤਮ ਨਾ ਰਰੋ ਮੁਹਿ ਆਗਿਆ ਇਹ ਮਾਨ । 
ਮਿਲ ਸਤੇ ਕੀਰਤਨ ਕਰੋ ਸੁਨੋ ਰਾਇ ਬ੍ਰਧ ਵਾਨ ।। 268॥ 
ਚੰਪਾਈ 
ਰਾਇ ਬਲਵੈਡ 'ਤਿੰਹ ਨਾਮ ਉਚਾਰਾ । ਬਹੁ ਧਨ ਦੀਨੋ ਤਾਂਹਿ ਮੁਰਾਰਾ 4 
ਰਾਇ ਬਲਵੈਡ ਹਰਖ .ਅਤਿ ਭਯੋ । ਆਗਯਾ ਧਨ ਲੈ ਧਾਮ ਨਿਜ ਗਯੋ ।। 
'ਦੋਉ ਕ੍ਰਾਤ ਮਿਲ ਰੁਚ ਸਿਉ ਗਾਵਹਿ । ਕਰ ਕੀਰਤਨ ਬਡ ਸੋਭਾ ਪਾਵਰਿੰ 
'ਕਿਤਕ ਕਾਲ ਇਹ ਭਾਂਤ 'ਬਿਤਾਯੋਂ । ਬਿਆਹ ਸਮਾਂ ਭਗਨੀ” ਤਿਹ ਆਯੋ । 
“ਫਹੂ ਭਾੜ ਗੁਰ ਕੇ ਢਿਗ ਜਾਈ । ਗੁਰ ਅਰਜਨ ਕੀ 'ਉਪਮ ਸ਼ੁਨਾਈ । 
ਪਾਛੇ ਗੁਰ ਕੋ ਔਸ ਅਲਾਯੋ । ਨਿਕਾਹਿ ਬਹਿਨ ਕਾ ਪ੍ਰਭ ਜੀ ਆਯੋ । 
ਕਰ ਕ੍ਰਿਪਾ ਗੁਰ ਦਰਬ ਸ਼ ਦਯੋ! । ਦਾਸ ਜਾਨ ਹਮ ਕਾਰਜ ਕਯੋ?। 
'ਸੀ ਗੁਰ ਕਹਾ ਧਾਰ ਤੁਮ ਧਾਰੋ । ਗੁਰ ਨਾਨਕ ਕਾ ਅਲਖ” ਭੋਡਾਰ । 269.% 
ਦੌਹਰ” ਰ 
ਪ੍ਰਾਤ ਕਾਲ ਪੂਜਾ ਚੜੋ ਸਭ ਹੀ ਦਰਬ! ਤੁਮਾਰ । 
ਗ਼ੁਰ ਅਰਜਨ ਜੀ ਅਸ ਕਹਿਓ ਕਾਰਜ ਲੋਵੇ ਸਾਰਾ ॥ 270 ॥ 
'ਦਹੂੰ ਅਨ ਮਨ ਧੀਰਜ ਭਯੋਂ ਗੁਰ ਕੇ ਬੈਨ ਸੁਨਾਇ । 
ਗੁਰ ਜਸ ਕਹਿ ਗ੍ਰਿਹ ਕਉ ਗਏ ਕਰਿਯੌ ਅਰੈਭ ਸੁ ਜਾਇ ॥ 271.0% 
ਸਵੇਯਾ 
-ਚੌਤ ਪਰਾਤ ਭਯੋ ਜਥ ਹੀ ਤਬ ਸੀ ਗੁਰ ਦਰਸ਼ਨ ਕੌ ਸਿਖ ਆਏ । 
ਸਭ ਏਕ ਰੁਪਯਾ ਸੂ ਭੇਟ ਧਰੀ ਸਭ ਹੀ'ਸਿਖ ਸੋਗਤ ਹ੍ਹੋ-ਇਕਠਾਏ । 
ਸੁਖ`ਸਿੰਧ ਬੁਲਾਇ ਤਬੈ ਦੁਹੂੰ ਭਰਾਤਿਨ ਦੀਨੇ ਸੋਉ -ਤਿਨ ਲੈ ਦੁਖ ਪਾਏ । 
ਸੀ ਗੁਰੂ ਅਗਰ ਵਗਾਇ ਦੀਏ ਹਮ ਲੋਵਤਿ ਨਾ ਤੁਮ ਹਾਸ ਕਰਾਏ । 272॥ 
'ਅ ਤੇ ਏ ਪੋਥੀ ਤੁਮ ਜਾਨੋਂ ਦਏ ਪੋਥੀ ਭ੍ਰਖ $ਅ ਪੋਥੀ ਪਹਿ “ਅ ਤੋਂ ਏ ਪੋਥੀ ਪੁਤ3 5ਅ ਪੌਥੀ ਦੀਜੈ. $ਅ ਪੌਥੀ 
` ਕੀਜੈ "ਅ ਪੰਥੀ ਅਮ੍ਰਕ $ਅ ਤੇ ਏ ਪੋਥੀ ਧਨ ਮਾਲ ' ਪੌਥੀ ਸਵਾਰ $9ਅ ਤੇ ਏ ਪੌਥੀ ਅਰੰਭਿਓ ਕਰਜ 
-ਜਾਂਇ 


੧81 . ਜੰ ਤੀ ੧0) ” 


132 । ਕਿ੧. 'ਉਟੀ "1 ੨0: ਚ ਗੁ ਲ੍ਰਿਲਸਪਾਡਸ਼ਾਹੀ].੬.,, ੧ `₹ਟ ੧ ੩ 
4 ਨ ੩7੩ ਦਾਂ=.੨੮॥ ਛੇ =ਦਟੂਟਤ "`ਚ ਦੁੜ 

ਹੀ ਗੁਰੂ ਧੀਰਜ਼ ਫੇਰ ਦੀਏ ਮੁੰਖ ਏਹ ਕਹਿਓ ਤੁਮ ਲੈਹ ਪਨ [ - 
=_ ] ਹਾਜੀ -ਟ. ਵਰ ਉਡ ਡਦਣ੍ਰਾਨੇ 7 ਨਹ 


ਡੇ 


ਜੇਤਾ ਚਾਈ ਧੰਨੇ ਤੌਕਾਂ ਮਿਲੋ ਅੜਿੰ ਨਮਤੇ ਹੈ ਗੁਰ 
ਸੂਤ "9 ੨੨ ਨਲ ਤਊ ' 6੨ ਦ॥-7੭੭ "ਏਜ 
ਰੁਪਯਾ ਸ਼ਤ' ਲੇ ਸੰ ਧਾੱਮਿ ਗੁੰਏਂ ਅਰੇਂ 'ਨਿੰਦਤੋਂ ਭੈ ਗੁੰਰ ਕੌ ਦਰਬਾਰੇ 1 _ 
ਜ਼ਾਵਹਿ ਨਾਂਹਿ ਗੁਰੂ ਢਿਗੇ'ਆਜੰ ਤੋਂ ਕਾਂਰਜੇ ਨਾਹਿ ਕੱਊਂ ਹੈਂ ਸਾਂਰੈਂ । 273 ॥ 
॥)੭>੨ । ਹਾ ' ਹਨੀ ਤਲ ਤਪ ? । ਹਿਂ।/ ਸੱਯਦ ਛਡ 9$ੀ । 
ਦੋਹਰਾ , 
ਸ੍ਰੀ ਗੁਰ ਕੇ ਢਿਗ ਨਹਿਂ ਗਲ੍ਹ, ਅਜਲੂੰ, ਵਕ ਫਿਰ 0 ਇਿ ਲਲ 7 
ਗੁਰ ਅਰਜਨ।ਤਜ਼ ਸਿਖੁ, ਪੰ, [ਮਹਿ ।ਭਾਹਿਥਾਰ 2 ਸਦ ਰਜ % 
ਗੁਰੂ ਆਗਿਆ ਸਿਪਨਿ, ਕਹੀ ਚ ਭੋਗਿਕੋਕਿਅਜ;? ਨ ਮਛ ਨੈ ਏਈਝੀ 
ਯਾਦ ਕਰਹਿ ਤੁਮ,ਕੌ੍‌ ਗਰ ।ਰਰਤ ਚਲ ੜਭਡਾਗ, ੧ 2੬ ਨ£ਠ ੬੧ ਲਮੀ 
_ ਚੋਪ੍ਚੀ,ਓ 
ਰਾਇ ਬਲਵੇਲ ਸਤੇਹੈ ਝਬੰ ਕੈਨਾਨ ਗਰ ਤੇ ਢ਼ਿਠਚਉਟ।ਜਨ ਲਿੰਡੀ ਬਸ਼ਕਰਗੁਦੀ'ਨ 
ਲਗੈ ਦੀਵਾਨ ਕੀਰੇਤਨਹਹਸ਼ ਕਰਹਹਿਕਓਗਲੂ ਗੁਲੂਵਤਕੀਜਗੁਜਰਰਕਿਨਿੂਲ ਦੀ 7 
ਹਮ ।ਬਿਨੈ=ਪੂਜਾਯੰਰੈ 'ਨਾਂ ਕੋਈਮਨਿਅਬਤੇਂ ਲੰਹਿੰਕ਼ਾ ਵਲੀਹਸ£ਹੋਝੀ) ਏ' ਇੱਚਾ 
ਜਤਨ।ਅਲੇਕ ਜਿਖੇ ਕੰਗ ਦਰੇਂ।#3 ਨਾਂਗਾਨੀਂਹ ਗਿਲ।ਬੋਚਨਾਂਓਜ਼ਜੋ ਲ'ਸ਼ ਸਟਦ਼! 
ਨਾਂਹ ਆਏ ਭੈਬ5ਸਿਖ ਟਿਆਬੇਜ=ਸਭਬੰਬ੍ਰਤੇ ਤੰਤਸਸ ਗੁਫ਼ਹਿ ਸੁਲਾਏਂ ਏ'ਦ ਦਾ 
ਸ੍ਰੀ ਗੁਰ ਔਰ: ਸਿਖੰਗ਼ਣ।ਦੀਏ ੧ਕਿਅਜੀਫ੍ਰ: ਤੀਹਿ ਸਾਜਸ਼ਹੁਲੀਏ।6£ ਛਾ 
ਬਚਨ ਮਾਨ ਗੁਰੂ ਕੇ-ਸਿਸ਼ ਧਾਏ ।;ਬਲਵੰਝਨਸਤੇ ਕਿਤੰਗ੍ਰਹਸ਼ਿ ਯਏ'।'£! ਨਦੁ 
ਸਾਲੰ ਗਰਮਸਕਨਫਨਿਕਈਬਏੇ4 ਜ਼ਾਂਲਨਗ੍ਰਿਹਬਤ। ਸੌਤਰ ਪਾਏ ੧12 6।ਨ॥ 'ਜ 
ਦੌਹਰਾ”57'ਤ 
ਤਹਾਂ ਜਇ ਸਿਖਨ ਕਹਾ ਚਲੋ ਗੁਠੂ ਕੈਏਪਾਸਤ ਇ ਝਜ ਫਲ "ਜੂ ਲਾਸ਼ ਈ/ 
_ਯਾਂਦ ਕਰਹਿ ਤੁਮ ਕਉ”ਗੁਰੂ ਕੈਲੇ-ਕਹਲ ਉੱਦਾਂਸ਼ ਨ97।ਧੀ' ਸਿ ਨਸਈ।ਨ ਦਲ 
ਬਲਫੌਡ ਸਤੇ ਤਬ ਕਹਾ ਕਰੋ ਜਭੰਨਟਜੇ ਲੋਛੈ।ਨ 6 ਜ਼ਛ ਸਨਹਿ ਨਮ ਨ੧ਨਿੰਦ 
ਹਮ ਤਉ।ਅਬ/ਜਾਵਹਿੰ/ਨਰੀ ਸੁਤੰਹੇ।ਗਣ੍ਹਾਸੀਲਓਰੀਲ ਇਨ8ਯਇ ਦਲ ਜੇਲ ਲੇ 
ਅੜਿੱਛ=7 
ਇਮ ਸੁਨ ਤਿਨਂ ਕੌ ਬੈਨ 'ਸਿੱਖੰ ਮੁੜਾਆਇਲਾਂ। ਨ ਏਡ ਇਿ ਫ= ਇਏ ਈਾਲਮ 
ਬੈਨ ਕਹੈ ਜੋ ਤਿੱਨੈ”ਖ ਗੰ ਰਹਿਨ ਇਯੀ /7 ਏਸ ਇਨ 5੬ ਸੇ ਦ਼ ਦਜ 
ਮਹਾਰਾਜੇ ਨੋਹਿ ਮਾਂਨੈਹਪੜ.ਗੈਵਰਿੰਜੱਝੰਤ ਨਈਂ ਏ ਦੁ ਇਏ ਦੀਣਾ£ ੧! ਦਸ 
ਹੈ ਤਾਂਕੇਂ- ਮੇਠੰ ਅਭਿਮਨ ਕਿ ਗਾਵਹਿ ਲਾਗੂੰ£ ਥੜ੍ਹ'8 ਭੇਸ? ਤੀ ।੪ਝ ਗੂਨ% ਦ॥ ਉਸ 
੮੧ਜਨੇ' ਸਿਖ ਥੇ'ਬੈਨ' ਗੁਰੂ ਅਨ[ਧ਼ਰਫਿਓ, ਟ% /ਡ0 ॥" ਲੂ ਇਨੇ ਝ ਨਸੇ ਮੁ ਇ? ਝ ਏ ੧ 
ਸ 'ਚਲੀਏਭਾਂਹਿਭਲਕੇਡ # ਮਨੈਂਹਿ'ਵਿਚੰਕੌਰਡ। ਲ'% ਨ£ ਇਤ ਦ £ ੧$ ਦਮਨ ਲਿਉ ੧” ਸੈਫ਼ਿ 


ਝੀ'ਜ 








॥%॥ ਪੋਥੀ ਬਿਲੰਭ “ਅ ਪੰਥੀ ਮੀਰਸਨ ਭ੍ਾਤਨ ਇਵਕਹ' “ਅ ਪੌਥੀ ਸਤਿਗੁਰ੍ਹ 


ਅਧਿਆਇ ਚੌਥਾ ਰ 133 


ਜੈਸੇ ਦਜੋਧਨ ਨਿਕਟ ਗਏ ਥੇ ਕ੍ਰਿਸਨ ਬਰ । 
ਹੋਂ ਨਹਿੰ ਮਾਨੇ ਥੇ ਬੈਨ ਰਾਜ ਕੇ ਮਾਨ ਧਰਾਂ ॥ 280 ॥ 
ਚੌਪਾਈ 

ਤੈਸੇ ਸ੍ਰੀ ਗੁਰੂ ਤਹਾਂ ਸਿਧਾਏ । ਬਲਵੰਡ ਸਤੇ ਗ੍ਰਿਹਿ ਗੁਰ ਆਏ । 

ਆਗੇ ਬੈਠ ਰਹੋ ਧਰ ਮਾਨ । ਸ੍ਰੀ ਗੁਰੂ ਕੌ ਨਹਿੰ ਆਦਰ ਠਾਂਨ । 

ਬੈਠ ਸ੍ਰੀ ਗੁਰ” ਬਚਨ ਅਲਾਏ । ਕਾਰਨ ਕੌਨ ਤੁਮਹਿ ਰਿਸ ਖਾਏ । 
ਜਿਤਨੋ ਦਰਬ ਚਹੁ ਅਬ ਲੋਵੋ । ਗੁਰ ਨਾਨਕ ਭੰਡਾਰ ਅਭੇਵੋਂ ।। 
ਬਲਵੰਡ ਕਹਾ ਹਮ ਕਛੁ ਨ ਦੇਖਾ । ਤੁਮ ਭਾਖਤ” ਭੌਡਾਰ ਅਲੋਖਾ । 
ਸਹੌਸ ਰੁਪਯਾ ਲਗੇ ਬਿਵਾਹਾ । ਤਮ ਦੀਓ ਸਤ ਏਕ ਉਮਾਹਾਂ । 
ਤੁਮਰੇ ਸਾਥ ਨਹੀ ਹਮ ਜਾਵਹਿਂ । ਔਰ ਜਗਤ ਤੇ ਮਾਂਗ ਲਿਆਵਹਿ । 
ਸਰ ਗੁਰ ਕਹਾ ਕੌਧ$ ਨਹੀ” ਧਾਰੇ । ਗੁਰ ਨਾਨਕ ਕੇ ਬੈਨ ਚਿਤਾਰੋ ॥ 281 ॥ 

ਦੋਹਰਾ 

ਭਗਤ ਸਿੰਘ ਪੂਛਤ ਭਯਾ ਹੈ ਪ੍ਰਭ ਕਿਆ ਬਚ ਭਾਖ । 

ਗੁਰ ਨਾਨਕ ਕਿਆ ਬਚ ਕਹੈ ਸੋਉ! ਸੁਨਾਵੇ ਸਾਖ ।। 28211 

ਮਨੀ ਸਿੰਘ ਐਸੇ ਕਹਾ ਸੁਨਹੁ ਸਿਖ ਨਿਰਧਾਰ । 

ਏਕ ਸਮੋ ਜਾਵਤ ਭਏ ਰਾਵੀ ਤਟ ਨਿਰੌਕਾਰ॥ 283॥ 

ਚੌਪਾਈ 

ਏਕ ਅਨੀਹ ਰੂਪ ਗੁਰੂ ਨਾਨਕ । ਰਾਵੀ ਤਟ [ਬੈਠੇ]” ਸੁਖ ਖਾਨਕ । 
ਦਾਲ ਡ੍ਰਮ ਸਾਥ ਮਰਦਾਨੇ । ਢੁੰਢਤ ਆਏ ਗੁਰੁ ਨਿਕਟਾਨੇ । 
ਮਰਦਾਨੇ ਕੌ ਤਬ ਗੁਰੁ ਕਹਾ । ਰਬਾਬ ਬਜਾਵੌ ਰਾਗ ਸ ਗਹਾ । 
ਰਬਾਬ ਬਜਾਯੋਂ ਤਿੰਹ ਬਡ ਭਾਗੇ । ਆਪ ਦਾਲੇ ਸਿਉ ਗਾਵਨਿ ਲਾਗੇ । 
ਘੜੀ ਜੁਗਲ ਦਿਨ ਜਬੋ ਰਹਾਈ ।। ਆਸਾ ਰਾਗਨੀ ਸ੍ਰੀ ਗੁਰ ਗਾਈ । 
ਸੁਨਤ ਰਾਗ ਪੰਛੀ ਮਿਰਗ ਮੰਹੈ । ਬੈਰ ਭਾਵ ਨਿਜ ਮਨ ਨਹੀ” ਜੌਹੈ ॥ 
ਮਾਨ ਕੀਓ ਮਰਦਾਨੰ ਦਾਲੋਂ । ਮਿਿਗ ਪੰਛੀ ਮੌਹ ਹਮ ਖਿਆਲ । 

ਗੁਰੁ ਨਾਨਕ ਤਬ ਮੌਨ” ਸੁਧਾਰੀ । ਦਾਲ ਕਹਿਓ ਮੌਨ! ਕਿਮ ਸਾਰੀ ।। 284॥ 

ਦੋਹਰਾ 

ਸ੍ਰੀ ਗੁਰੂ ਨਾਨਕ ਤਬ ਕਹਾ ਤੁਮੈ ਮਾਨ ਅਬ ਕੀਨ । 

ਮਾਨ ਸਹਿਤਿ ਕਲਿਆਨ ਨਹਿ ਕਰੋਂ ਜਤਨ ਦਿਤ ਚੀਨ ॥ 285॥ 
ਤਬ ਦੁਹੁੰਅਨ ਬਿਨਤੀ ਕਰੀ ਹੋ ਪ੍ਰਭ ਥਖਸ ਦਿਆਲ । 

ਸੀ ਗੁਰ ਨਾਨਕ ਤਬ ਕਹਾ ਲਿਖਾ ਇਹੀ ਬਿਧ ਭਾਲ ॥ 286 ॥ 


ਲੱਨ ====<੦<<<<੦੦੫ ਵਿ 
“ਅ ਪੋਥ ਮਧ £ਟ ਪੌਥੀ ਸਤਿਗੁਰ 5ਅ ਧੋਥੀ ਕਹਿ “% ਪੋਥੀ ਉਚਰਹਿ ਅ ਪੌਥੀ ਰਿਸ ਇ ਪੋਥੀ ਹਮਤਿ 
#ਅ ਪੌਥੀ ਵਿਚੋ` $ਐ ਪੋਥੀ ਮਸਟ 


134 ਰ ਗੁਰ ਬ੍ਰਿਲਾਸ ਪਾਤਸ਼ਾਹੀ ੬ 


ਚੌਪਾਈ 
ਪੇਚਮ ਦੇਹ ਜਥੇ ਮੈ ਧਰ੍ਹੈ । ਕੌਤਕ ਅਨਿਕ ਜਗਤ (ਮਹਿ।” ਕਰਹੂੰ ।__, 
ਰਾਗ ਮਾਨ ਤਬ ਭੀ ਤੁਮ ਕਰਹੋ । ਬਹੁਤ ਨਿਰਾਦਰ ਹਮਰਾ ਧਰਹੋਂ । 
ਜੈਸੇ ਮਾਨ ਅਬੈ ਤੁਮ ਕੀਨਾ । ਇਸ ਤੇ ਅਧਿਕ ਕਰੋ ਰਿਸ ਲੀਨਾ । 
ਪ੍ਰਿਥਮੈਂ ਪਠਹੁ ਸਿਖ ਤੁਮ ਪਾਸ । ਬਹੁਰ ਕਰਹੁ ਅਪਨੀ? ਅਰਦਾਸ । 
ਬਚ ਹਮਰੇ ਤੁਮ ਮਾਨਹੁ ਨਾਹੀ” । ਪੁਨ ਪਛਤਾਇ ਸਰਨਿ ਤੁਮ ਪਾਹੀ । 
ਕਥਾ ਬਡੀ ਸੈਕੋਚ? ਬਖਾਨੀ । ਥੋਰੇ ਮਹਿ ਤੁਮ ਜਾਨਹੁ ਗਿਆਨੀ ।. 
ਸੋ ਦਾਲੇ ਬਲਵੰਡ ਬਪ ਪਾਯੋ । ਮਰਦਾਨਾ ਸਤਾ ਹਰੈ ਆਯੋ । 
ਮਸੇਰ ਭਰਾਤ ਦਾਲਾ ਮਰਦਾਨਾ । ਸਕੇ ਭ੍ਰਾਤ ਇਹ ਠਾਂ ਹਮ ਜਾਨਾ 1 287 ॥ 
ਰ ਸੋਰਠਾ 
ਸੀ ਗੁਰ ਨਾਨਕ ਰੂਪ ਗੁਰੂ ਅਰਜਨ ਪਰਤਖ ਹਰਿ । 
ਹਰਿਤ ਦਾਸ ਤਮ ਕ੍ਰਪ ਜਾਸ ਕ੍ਰਿਪਾ ਸੋਉ ਲਖੋ ॥ 288 ।। 
ਰ ਦੋਹਰਾ 
ਯਾਦ ਕਰਾਏ ਬੱਚਨ ਸੋ ਗੁਰ ਅਰਜਨ ਸੁਖ ਖਾਨ। 
ਭਾਵੀ ਵਸ ਮਾਨੇ ਨਹੀ` ਗੁਰੁ ਕੀ ਨਿੰਦਾ ਠਾਂਨ । 2891 
ਗੁਰੁ ਨਾਨਕ ਜਗ ਮਹਿ ਭਏ ਬਾਲਾ ਸੋਗ“ ਸੁਜਾਨ । 
ਮਰਦਾਨੇ ਕੇ ਸਬਦ ਤੇ ਸੋਭਾ ਬੜੀ ਮਹਾਨ । 290 ॥ 
ਚੌਪਾਈ - 
ਅੰਗਦ ਅਮਰ [ਗੁਰੂ]? ਰਾਮਦਾਸ । ਕੀਰਤਨ 'ਤੇ ਜਗ ਭਯੋ ਪ੍ਰਗਾਸ । 
ਤਮਰੇ ਨਿਕਟ ਹਮ ਕੀਰਤਨ ਕਰਹਿ । ਗੁਰੂ ਗੁਰੂ ਤੋ ਕਉ ਜਗੁ ਰਰਹਿ । 
ਗੁਰ ਅਰਜਨ ਨਿਜ ਨਿੰਦਾ ਸੁਨਕੇ । ਕਛੁ ਨ ਕੌਧ ਉਪਜਿਓ ਤਨ ਮਨ ਕੌ । 
ਗੁਰੂ ਨਾਨਕ ਕੀ ਨਿੰਦਾ ਸੁਨੋ । ਕੌਪ ਉਪਜਿਓ ਅਤਿ ਹੀ ਮਨੇ । ਰ 
ਸੀ ਗੁਰ ਉਠ ਤਹਾਂ ਤਬ ਆਏ । ਥੜੇ ਬੈਠ ਜਿਸ ਕਾਰ ਕਢਾਏ । 
ਥ੩ ਬੈਠ ਦੀਵਾਨ ਲਗਾਯੋ । ਨਿਜ ਸਿਖਨ ਕਉ ਬਚਨ ਸ੍ਨਾਯੌ । 
ਵਹਿ ਨਹੀ” ਆਵਹਿ! ਮਦ ਕੇ ਮਾਤੇ । ਤੁਮ ਹੀ ਕਰੋ ਰਾਗ? ਅਬ ਤਾਂਤੇ । 
ਵਿਦਿਆ ਰਾਗ ਸਭੀ ਤੁਮ'ਪਾਵਹੰ । ਤਿਨਕਾ ਤੁਮ ਸਭ ਮਾਨ ਗਵਾਵਹੰ ॥ 29104 
ਰ ਦੋਹਰਾ 
ਤਬ ਸਿਖਨ ਕੀਰਤਨ ਕਰਯੋ” ਸਤਿਗੁਰ ਕੇ ਬਚ ਮਾਨ । 
ਆਗੇ ਸਮਝ ਨ ਰਾਗ ਕੀ ਗੁਰ ਬਚ ਪਰੀ ਸਿਆਨ ।।292॥ 


8% ਪੋਬ] ਵਿਚੋ" _“ਅ ਪੋਥੀ ਨਿਜ ਆਇ _'ਅ ਪੌਥੀ ਸੱਖੌਪ _“ਅ ਪੋਥੀ ਸਾਥ _ % ਤੋਂ ਏ ਪੌਥੀ ਵਿਚੋਂ” 
6,। ਪੰਥ ਕੀਰਤਨ _“% ਤੇ  ਪੌਥੀ ਕੀਓ 


`_ਅਧਿਅ'ਇ ਚੱਥੋ' 135 


ਚੌਦਸ ਵਿਦਿਆ ਰਿਦੇ ਮਹਿ ਰਾਗ ਰੂਪ ਤਿੰਹ ਚਾਲ । 

ਗੁਰ ਆਗੇ ਕੀਰਤਨ ਕਰਹਿ ਪੁਨ ਗੁਰ ਹੋਹਿ ਕ੍ਰਿਪਾਲ ॥ 293 ॥ 
ਚੌਪਾਈ 

ਪਟਣੇ ਤੇ ਸੋਗਤਿ ਤਬ ਆਈ। ਸੀ ਗੁਰ ਕੀ ਚਰਨੀ ਲਪਟਾਈ । 

ਆਇ ਪਰਜਾ ਗ੍ਰੰਰ ਆਗੇ ਠਾਨੀ । ਪਨ ਸੈਗਤ ਅਸ ਬੌਲੀ ਬਾਨੀ । 

ਬਲਵੰਡ ਐਂ ਸਤਾ ਕਹਾ ਸਿਧਾਏ । ਕੀਰਤਨ ਕਰਹਿ ਸਿਖ ਮਨ ਲਾਏ । 

ਸੀ ਗੁਰੁ ਇਹ ਬਾਤ ਉਜ਼ਾਰੀ । ਵਹਿ ਫਿਟ ਗਏ ਮਾਨ ਮਦ ਮਾਰੀ । 

ਅਬੇ ਤਿਨਕੇ ਜੋਊ ਮਸਤਕਿ” ਲਾਗੇ । ਤਿਨ ਕਉ ਦੁਖ” ਹੋਵੈ ਬਡ ਆਗੇ । 

ਤਿਨਕੀ ਅਰਜ ਜੋਉ ਸਿਖ ਕਰਹਿ । ਤਾਹਿ ਸਜਾਇ ਐਸ ਹਮ ਧਰਹਿ । 

ਮੁੰਹ ਕਾਲਾ ਕਰ ਸੀਸ ਮੁੰਡਾਵਹਿੰ । ਗਰਧਭ! ਚਾੜ ਸੁ ਨਗਰ ਫਿਰਾਵਹਿੰ। 

ਐਸੇ ਬਚਨ ਸ੍ਰੀ ਗੁਰ ਕੇ ਸੁਨੇ । ਸਭ ਸੈਗਤ ਨਿਜ ਮਸਤਕ ਧੁਨੇ ।। 294 ॥ 
ਦੰਹਰਾ 

ਸ੍ਰੀ ਗੁਰ ਕੇ ਇਹ ਬਚਨ ਸੁਨ ਤਿਨ ਮੁਖ ਲਗੋ ਨ ਲੌਂਗ । 

ਤਬਹੀ [ਤਿਨ[“ ਤਨ ਫਿਟ ਗਏ ਸ੍ਰਵਯੋ ਤਾਂਹਿ ਬਡ ਰੌਗ ।। 295 ॥ 

ਰੌਸ ਗ੍ਰਸਤਿ ਬਯਾਕੂਲ ਭਏ ਭਯੌ ਰਬਾਬ ਸੁ ਲੌਪ । 

ਮਾਂਗਨ ਜਾਵਹਿ ਜਿਸ ਗ੍ਰਿਹ ਆਗੇ ਹੋਵੇ ਕੌਪ ॥ 296 ।। 
ਸਵੋਯਾ 

ਸਾਹਿਬ ਸਿਉ ਜੋਉ ਮਾਨ ਕਰੈ ਦੁਖ ਸੋਇ ਭਰੈ ਇਮ ਬੋਦ ਬਖਾਨੇ । 

ਦਯੋਜਨ ਮਾਨ ਕੀਓ ਸੀ ਕ੍ਰਿਸ਼ਨ ਸਿਉ ਦੇਹ ਸਮੋਤ ਸਭੈ ਕਲ ਹਾਨੇ । 

ਆਪ ਮਨਾਵਨ ਗੇ ਸੁਖ ਸਿੱਧ ਨ ਮਾਨਤ ਭੇਂ ਮਨੁ ਰਾਗ ਗੁਮਾਨੇ । 

ਲਾਇਕ ਐਸ ਸਜਾਇ ਭਏ ਤਨ ਫਟਿ ਗਯੋ ਕੋਉ ਭੀਖ ਨ ਠਾਨੇ ॥ 297 ॥ 

ਅਤਿ ਹੀ ਦੁਖ ਪਾਇ ਦੇਉ ਪਛਤਾਇ ਸਹੀ ਗੁਰ ਕੌ ਪਰਮੋਸ਼ਰ ਜਾਨਿਯੋ । 

ਹਾਰ ਰਹੇ ਬਿਨਤੀ ਕਰਿ ਅਰਜ਼ ਸੂ ਕੌਨ ਕਰੈ ਗੁਰ ਕਾ ਭੈ ਮਾਨਿਯੋ ।। 

ਮੂੰਡ ਮੁੰਡਾਇ ਕਰਹਿ ਮੂੰਹ ਕਾਲੇ ਜੁ ਅਰਜ ਕਰੋ ਗੁਰ ਬੈਨ ਬਖਾਨਯੋ । 

ਤਬਹੀ ਖਿਸਿਆਇ ਮਹਾਂ ਦੁਖ ਪਾਇ ਸੁ ਸ਼ੌਕ ਕੇ ਸਿੰਧ ਭਏ ਗਲਤਾਨਯੋ ।। 

ਦੀ |! 29% ॥ 
ਦੇਹਰ” 

ਤਬੇ ਦੋਹ ਚਿੰਤਾ ਕਰੀ ਅਰਜ ਨ ਕੋਉ ਉਚਾਰਿ। 

ਮਾਨਖ ਕਰਿ ਜਾਨਯੋਂ.ਹਮਹਿ ਸ੍ਰੀ ਗੁਰ ਰੂਪ ਮੁਰਾਰਿ । 299 ॥ 

ਔਰ ਜਤਨ ਅਬ ਕੇ ਨਹੀ" ਲਧਾ ਰਹੈ ਲਾਹੌਰ । 

ਪਰਉਪਕਾਰੀ ਨਾਮ ਤਿੰਹ ਸਿ ਤਿਸੀ ਕੀ ਓਰ | 300 ॥ 


1 


ਮਤੇਦ : ਥੀ ਮਾਥੈ £ਮ ਹਥ ਕਸਟ “ਦ ਪੌਥੀ ਖਰਪਰਿ “ਅ ਪੌ ਥੀ ਵਿਚੋਂ” $% ਪੰਥੀ ਸਾਗਰ 


136 ਗੁਰ ਬਿਲ'ਸ ਪਤਸ਼ਾਹੀ ੬ 


ਚੌਪਾਈ 

ਬਲਵੰਡ ਸਤਾ ਦੋਉ ਚਲੇ । ਓਰ ਲਾਹੌਰ ਰੌਗ ਬਡ ਦਲੇ । 

ਜਾਵਤ ਪੋਥ ਸੁ ਐਸ ਵਿਚਾਰਿਹੈ ! ਭਾਈ ਲਧਾ ਪਰਉਪਕਾਰੀਹੇ । 

ਭਾਈ ਗੁਰਦਾਸ ਕਹਾ ਨਿਰਧਾਰੀ । ਭਾਈ ਲਧਾ ਪਰਉਪਕਾਰੀ । 

ਤਾਂਤੇ ਹਮ ਕਉ ਸੋ ਬਖਸਾਵੈ । ਕ੍ਰਿਪਾ ਸਿੰਧ ਕਾ ਦਰਸ ਕਰਾਵੋ । 

ਪੌਥ ਰੈਨ ਬਸ ਪਹੁੰਚੇ ਤਹਾਂ । ਭਾਈ ਲਧੇ ਕਾ ਘਰ” ਜਹਾਂ । 

ਜੋਉ ਸਿਖ ਤਿਨ ਨੌਤੀ ਜੋਵੈ । ਬਚਨ ਮਾਨ ਗੁਰ ਅਚਰ ਲੇਵੈ । 

ਭਾਈ ਲਧੇ ਜਬ ਇਮ ਸੁਨ ਪਾਏ । ਬਲਵੰਡ ਸਤਾ ਮੁਹਿ ਗ੍ਰਿਹ [ਹਹਿ]! ਆਏ । 

ਤਬ ਕਿਵਾਰ ਨਿਜ ਦਰ ਕਉ ਦੀਨੋ । ਬਚਨ ਮਾਨ ਗੁਰ ਕਉ ਸੂਖ ਲੀਨੋ ॥ 301 ॥ 
ਦੋਹਰਾ 

ਤਬ ਦੁਹੂੰਅਨ” ਬਿਨਤੀ ਕਰੀ ਹਮਰੀ ਕਰੋਂ ਸਹਾਇ । 

ਤਾਹਿ ਤ੍ਰਾਹਿ ਕਹਿ ਪਦ ਗਹੇਂ ਪਰਉਪਕਾਰ ਕਰਾਇ ।। 302 ॥ 

ਪਰਉਪਕਾਰੀ ਨਾਮ ਤੁਮ ਸੁਨ ਆਏ ਤੁਮਪਾਸਿ। 

ਨਾਮ ਲਾਜ ਪਾਲੋ ਪ੍ਰਭੂ ਹਮਰੀ ਕਰਿ ਅਰਦਾਸ ॥ 303 ॥ 
ਚੌਪਾਈ 

ਖੌਲੋ ਦਰ ਹਮ ਅਰਜ£ ਸਨਾਈ । ਪਰਉਪਕਾਰ ਕਰੋ ਮਨ ਲਾਈ । 

ਤਬ ਲਧੇ ਮਨ ਇਹ ਵਿਚਾਰਾ । ਸਭ ਤੇ ਅਧਿਕ ਸੁ ਪਰਉਪਕਾਰਾ । 

ਖੋਲ ਕਿਵਾੜ ਭੀਤਰ ਬੈਠਾਏ । ਸੈਸਾ ਤਜਹੁ ਸੁ ਧੀਰ ਧਰਾਏ । 

ਤੁਮਰੇ ਹਿਤ ਮੈ ਜਤਨ ਸੁ ਕਰਹ੍‌ੰ । ਮੂੰਹ ਕਾਲਾ ਕਰ ਗਰਧਬ ਚੜ੍ਹ । 

ਮੁੰਡ ਮੂੰਡਾਇ ਮੌਰ ਕਿਆ ਜਾਵੈ । ਸਫਲ ਦੇਹ ਜੋ ਪਰ ਹਿਤ ਲਾਵੇ । 

ਮੁੰਡੇ ਬਾਲ ਹੋਇ ਮੁਖ ਖੰਵਹੁ । ਬਖਸ਼ਾਇ ਗੁਰੂ ਤੇ ਤੁਮ ਦੁਖ ਖੰਵਹੁ । 

ਐਸੇ ਕਹਤਿ ਰੈਨ ਤਹਿ ਸੋਏ । ਭਈ ਪ੍ਰਭਾਤ ਤਯਾਰ ਤਬ ਹੌਟ । 

ਪ੍ਰਥਮੋ ਲਧੇ ਮੁੰਡ ਮੁੰਡਾਯੋਂ । ਮੁੰਹ ਕਾਲਾ ਕਰ ਗੁਰੁ ਮਨ ਧਯਾਯੋ 1। 304 ॥ 
ਦੌਹਰ 

ਗਰਧਬ ਏਕ ਮੌਗਾਇਕੇ ਚੜਿਓ ਸੁ ਗੁਰੂ ਚਿਤਾਰ । 

ਪਾਛੋ ਢੋਲ ਬਜਾਇਓ ਦੇਖੋ ਲੌਕ ਹਜਾਰ । 305 ॥ 

ਰੈਨ ਪੈਥ ਬਸ ਆਇਓ ਸੁਧਾਸਰ ਕੇ ਨਿਕਟਾਇ । 

ਪ੍ਰਿਥਮ ਪਰਿਕਰਮਾ ਨਗਰ ਕੀ ਲਧੈਂ ਕਰ) ਬਨਾਇ ।। 306 ॥ 
ਚੌਪਾਈ 

ਬਾਜਤ ਢੌਲ ਗਧੇ” ਅਸਵਾਰਾ । ਨਗਰ ਪ੍ਰਵੇਸ ਅਯੋ ਗੁਰ ਦਵਾਰਾ । 

ਕੌਤਕ ਦੇਖ ਸਭੋ ਨਰ ਨਾਰੀ । ਲਧੇ ਕੀ ਮੁਖ ਉਪਮ ਉਚਾਰੀ ।। 

1. ਪੌਥ) ਘਰ £ਅ ਤੇ ਏ ਪੌਥ] ਵਿਰੋ' 'ਅ ਪੋਤੀ ਰਬਾਥੀਅਨ “ਅ ਪੋਥੀ ਬਿਨ) %ਅ ਪੋਥੀ ਪ੍ਰਾਤਹਿ 9ਅ 
ਪੋਥੀ ਖਰਹਿ ਰ 


ਅਧਿਆਇ ਚੰਥ' 137 


ਪਰ ਹਿਤ ਐਸ ਜਤਨ ਜਉ ਕੀਨੋ । ਹਾਂਨ ਲਾਭ ਚਿਤ ਰੈਚ ਨ ਚੀਨੌ । 

ਸੁਧਾ ਸਰੋਵਰ ਲਧਾ ਗਯੋ । ਥੜੋ ਸੁਨੇ ਸ੍ਰੀ ਗੁਰ ਹਰਖਾਯੋਂ ।। 

ਢੋਲ ਬਜਾਵਤ ਤਬ ਤਹਿ ਆਯੋ । ਢੌਲ ਸਬਦ ਸੀ ਗੁਰ ਸੁਨ ਪਾਯੋ । 

ਪੁਛਤ ਭਏ ਕੌਨ ਇਹੁ ਆਵੈ । ਬਾਜਤ ਢੌਲ ਭੀਰ ਬਡ ਪਾਵੈ । 

ਤਬ ਲੌ ਲਧਾ ਗੁਰ ਨਿਕਟਾਯੋ । ਗਰਧਬ ਪਰ ਠਾਢਾ ਸਮੁਹਾਯੋਂ । 

ਮੰਹ ਕਾਲਾ ਕੀਓ ਮੁੰਡ ਮ੍ੌਡਾਈ । ਸੀ ਗੁਰ ਉਪਮਾ ਕਰੀ ਬਨਾਈ ॥ 307 ॥ 
ਸਵੌਯਾ` 

ਹੇ ਕਰਨਾਨਿਧ ਹੇ ਸੁਖ ਸਾਗਰ ਆਚੁਤ ਹੇ ਬਿਨਤੀ ਸੁਨ ਲਯੈ । 

ਭੂਲ ਛਿਮੋ ਹਮਰੀ ਪ੍ਰਭ ਆਪਹਿ ਦਾਸ ਅਯੋ ਤੁਮਰੀ ਸਰਨਯੰ । 

ਮਾਨ ਲਏ ਪ੍ਰਿਥਮਹਿ ਬਚ ਆਪਕੇ ਅਰਜ ਕਰਹੁ ਇਨਹੁਂ ਸੁਖ ਦੌਯੇ । 

ਔਰ ਸਜਾਇ ਜੌ ਹੋਇ ਪ੍ਰਭੂ ਸੋਈ ਮੁਹਿ ਕਰੋਂ ਕਛੁ ਦੇਰ ਨ ਕਯੌ । 308 ॥ 

ਸੀ ਗੁਰ ਦੇਖ ਵੈਰਾਗ ਕੀਓ ਨਿਜ ਨੰਨਨਿ ਤੇ ਅੰਤਿ ਨੀਰ ਬਹਾਯੋ । 

ਮੌਰ! ਬਧੀ ਸੁ ਛੁਡਾਵਤ ਭਗਤ ਤੇ ਮਧ ਦੀਵਾਨ ਸੀ ਮੁਖ ਗਾਯੋ ॥। 

ਐਸੇ ਉਚਾਰ ਗੁਰੁ ਕਰਤਾਰ ਗਧੇ ਤੇ ਉਤਾਰ ਸਨਾਨ ਕਰਾਯੋਂ । 

ਇਸਨਾਨ ਕਰੇ ਲਧੇ ਸੁਖ ਮਾਨ ਸੀ ਗੁਰ ਪਾਇਨ ਸਿਉ ਲਪਟਾਯੋ ॥ 309 ॥ 
ਦਹਰਾ 

ਸੀ ਗੁਰ ਤਬ ਪ੍ਰਛਤ ਭਏ ਕਾਰਨ ਕਹੌ ਸੁਨਾਇ । 

ਜਾਂ ਕਾਰਨ ਐਸਾ ਕੀਓ ਕੋਉ ਨ ਸਕੇ ਕਰਾਇ । 310 ॥ 

ਹਾਥ ਜੌਰ ਲਧੇ ਕਹਾ ਤਮਤੋ ਛਪੀ? ਨ ਕੋਇ ।। 

ਸਤੇ ਔ ਬਲਵੰਡ ਕੀ ਭੂਲ ਛਿਮਾਪਨ ਹੋਇ ॥ 311 ॥ 
ਚੌਪਾਈ 

ਸੀ ਮੁਖ ਸਿਉ ਤਮ ਐਸ ਅਲਾਏ । ਜੌ ਸਿਖ ਇਨਕੀ ਅਰਜ ਕਰਾਏ । 

ਮੰਹ ਕਾਲਾ ਤਿਹ ਮੁੰਡ ਮੌਡਾਵਉ । ਚਾੜ ਗਧੇ" ਤਿਹ ਨਗਰ ਫਿਰਾਵਊ । 

ਪ੍ਰਥਮਹਿੰ ਤੁਮਰੇ ਬਚਨ ਕਮਾਏ । ਪਾਛੇ ਇਨਕੀ ਅਰਜ ਸੁਨਾਏ । 

ਅਤਿ ਪ੍ਰਸੰਨ ਭਏ ਕਿ੍‌ਪਾ ਨਿਧਾਨਾ । ਪਰਉਪਕਾਰੀ ਲਧਾ ਜਾਨਾ । 

ਸ੍ਰੀ ਗੁਰ ਲਧੇਂ ਕੌ ਤਬ ਕਹਾ । ਔਸ ਖੇਦ ਕਾਹੇ ਤੁਮ ਲਹਾ । 

ਤਮਰੇ ਬਚਨ ਬਖਸ਼ ਹਮ ਦੇਤੇ । ਖੰਦ ਲਹੇ ਕਾਹੇ ਤੁਮ ਏਤੇ । 

ਅਬ ਤਿਨ ਕੌ ਤਮ ਲੇਹੁ ਬੁਲਾਈ । ਲਧੇ ਮਾਨਖ ਦੀਓ ਪਠਾਈ 1 

ਆਗਿਆ ਸੁਨ ਦੌੋਉ ਤਬ ਆਏ । ਅਤਿ ਨਿੰਮਰ ਗੁਰਿ ਅੰਚਰ ਪਾਏ ॥ 312 ॥ 


8 ਪੌੌਥੀ ਕਰਿ £ਏ ਪੌਥੀ ਨਿਧਾਨ 5ਅ ਪੌਬੀ ਹਮਰੀ $ਅ ਤੋਂ ਏ ਪੋਥੀ ਗ੍ਰਧਥ “ਏ ਪੌਥੀ ਗੁਪਤ $ਅ ਖੌਬੀ 
ਖਰਹਿ 


138 ਰ ਗੁਰ ਬਿਲ'ਸ ਪਾਤਸ਼ਾਹੀ ੬ 


ਦੋਹਰਾ 
ਬਲਵੰਡ ਸਤਾ ਧਰ ਪਰੇਂ ਸਨਮੁਖ ਗੁਰੂ ਹਿਤਧਾਰ । 
ਕਪਟਿ ਮਾਨ ਸਭ ਹੀ ਤੇਜਯੋ ਭਏ ਸੁਧ ਤਿੰਹ ਵਾਰ ।। 313॥ 
ਸ੍ਰੀ ਗੁਰ ਸਰੀ ਮੁਖ ਤਬ ਕਹਾ ਜੌ ਲਧੇ ਮੁਖ ਭਾਖ । 
ਤੁਮਹਿ ਹਮ ਬਖਸ਼ਯੋ ਅਬੈ ਪਰਉਪਕਾਰੈ ਸਾਖ । 314 । 
ਚੌਪਾਈ 
ਤਬ ਲਧੇਂ ਪੁਨ ਬਿਨਤ ਉਚਾਰੀ । ਇਨਕੌ ਬਖਸ਼ ਪ੍ਰਭੂ ਦੁਖ ਟਾਰੀ । 
ਦੇਹ ਅਰੋਗ ਇਨਕੀ ਅਬ ਕਯੋਂ । ਗਾਵਹਿ ਸ਼ਬਦ? ਰਬਾਬ ਦਵਯੈ । 
ਸ੍ਰ ਗੁਰ ਕਹਾ ਨਿੰਦ ਗੁਰ ਕੀਨੀ । ਦੇਹ ਰੋਗ ਤਾਂਤੇ ਇਨ ਲੀਨੀ । 
ਜਿੰਹ ਮੁਖ ਸਿਉ" ਗੁਰ ਨਿੰਦਾ ਕਰੀ । ਤਾਤ! ਉਪਮ ਕਰਹਿ ਦੁਖ ਟਰੀ । 
ਤਬ ਦੌਨਹੈਂ ਕਉ ਲਧੇ ਕਹਾ । ਤੁਮਰੋ ਰੋਗ ਅਬੈ ਸਭ ਦਹਾ । 
ਦੁਖ ਭੋਜਨ ਇਸਨਾਨ ਸੁ ਕਰੋਂ । ਗ੍ਰ ਨਾਨਕ ਬਿਸ਼ਨ ਏਕ ਚਿਤ ਧਰੋਂ । 
ਪਾਂਚ ਗੁਰ ਕੀ ਉਪਮਾਂ ਗਾਵੇ । ਭਿੰਨ ਭਿੰਨ ਕਰ ਸਭੈ” ਧਿਆਵੋਂ । 
ਦੁਖ ਭੰਜਨ ਤਿਨ ਮਜਨ ਕੀਨਾ । ਬਲਵੈਡ ਸਤੇ ਆਨੰਦ ਲੀਨਾ ॥ 315 ॥ 
ਦੋਹਰਾ 
ਸ੍ਰੀ ਗੁਰ ਸਨਮੁਖ ਆਇਕੈ ਕੀਨੀ ਵਾਰ ਉਚਾਰ । 
ਰਾਮਕਲੀ ਸੁਭ ਰਾਗ ਮਹਿ ਪਉੜੀ ਅਸਟ ਸੁਧਾਰ ।। 316।। 
ਸੀ ਗੁਰ ਨਾਨਕ ਜਸ ਕਹਾ ਪਉੜੀ ਚਾਰ ਸੁ ਆਦਿ । 
ਬ੍ਰਹਮ ਰੂਪ ਵਰਨਨ ਕਰੇਂ ਸ੍ਰੀ ਗੁਰ ਰੂਪ ਅਨਾਦਿ ॥ 317 ॥ 
ਚੌਪਾਈ 
ਅੰਗਦ ਅਮਰਦਾਸ ਰਾਮਦਾਸ । ਇਕ ਇਕ ਪਉੜੀ ਜਸ ਪਰਕਾਸ਼ । 
ਇਕ ਪਉੜੀ ਮਹਿ ਉਪਮ ਉਚਾਰੀ । ਗੁਰ ਅਰਜਨ ਪਰਤਖ ਨਿਹਾਰੀ । 
ਭਗਤ ਸਿੰਘ ਤਬ ਬਿਨਤੀ ਕਰੀ । ਮਹਾਰਾਜ ਮੋਰੇ ਪ੍ਰਭ ਹਰੀ । 
ਕੌਉ ਕਹੇ [ਅਮਰ| ਗੁਰੁ ਆਗੋਂ । ਕਰੀ ਵਾਰ ਇਨ ਅਤਿ ਅਨੁਰਾਗੇ । 
ਰਾਮਦਾਸ ਆਗੇ ਕੌਉ ਭਾਖੇ । ਤੁਮ ਭਾਖਤ ਹੋ ਅਰਜਨ ਸਾਖੋ । 
ਇਹ ਭਰਮ ਹਰਉ ਦਾਸ ਮਮ ਜਾਨੀ । ਮਨੀ ਸਿੰਘ ਤਬ ਬੋਲੇ ਬਾਨੀ । 
ਕਪੰਲਕ ਕਹਹਿ ਪ੍ਰਮਾਣ ਨ ਕੋਈ । ਪ੍ਰਤਖ ਪ੍ਰਮਾਣ ਜਾਣ ਇਹ ਹੋਈ । 
ਅਸ਼ਟਮ ਪਉੜੀ ਉਸਤਤ ਕਰੀ । ਗੁਰ ਅਰਜਨ ਕੀ ਹਿਤ ਸਿਉ” ਭਰੀ /। 318। 





ਅ ਪੋਥੀ ਸਥ 'ਇ ਪੌਥ) ਕਰਹਿ” ਕੀਰਤਨ 9 ਪ੍ਥੀ ਤਿਸ “ਦ ਪੋਥੀ ਤਿਨਹਿ “ਅ ਪੌਥੀ ਵਿਚੋਂ' 


ਅਧਿਆਇ ਚੌਥਾ .“ ਰ 137 


ਦਹਰਾ 
ਪ੍ਰਤਖ ਬੈਠੇ ਅਰਜਨ ਗੁਰੁ ਇਹ ਬਚ ਪ੍ਰਗਟਿ ਉਚਾਰ । 
ਤਾਂਤੇ ਗੁਰ ਅਰਜਨ ਨਿਕਟਿ ਕਹੀ ਵਾਰ ਨਿਰਧਾਰ ॥ 319 ॥ 
ਕ੍ਰਿਪਾ ਸਿੰਧਾਂ ਹਰਖਤਿ ਭਏ ਸੁਨੀ ਵਾਰ ਸੁਖ ਖਾਨ । 
ਤਤਕਾਲ ਤਬ ਹੀ ਲਿਖੀ ਸ੍ਰੀ ਗ੍ਰਿਥ ਮਹਿ ਆਨ ।1 320 ॥ 
ਸੋਰਠਾ 
ਪਾਛੇ ਭਯੋ ਅਲੋਪ ਰਬਾਬ ਗੁਰੂ ਰਿਸ ਦੇਖ ਕੌ । 
ਪੁਨ ਆਯੋ ਧਰ ਓਪ ਬਲਵੰਡ ਸਤਾ ਹਰਖ ਭੇ ॥ 321 ॥ 
ਰ ਚੌਪਾਈ 
ਬਲਵੇਡ ਸਤੇ ਭਈ ਦੇਹ ਅਰੋਗ । ਭਯੋ ਕੌਠ ਕੌਕਲ ਸਮ ਜੋਗ । 
ਉਪਮ ਵਾਰ ਕੀ ਸ੍ਰੀ ਗੁਰ ਕੀਨੀ । ਕਸਟਿ ਨਿਵਾਰਨ ਅਤਿ ਸੁਖ ਦੀਨੀ । 
ਜਿੰਹ ਨਰ ਕੌ ਬਡ ਰੋਗ ਦੁਖਾਵੌ । ਯਾਹਿ ਪੜੋ? ਦੁਖ ਦੂਰ ਪਰਾਵੈ । 
ਔਰ ਕਸ਼ਟ ਕਉ ਰਹਿਨ ਨ ਪਾਈ । ਪੜੋ ਵਾਰ ਜੋ ਨੇਮ ਧਰਾਈ 1. 
ਆਗੇ ਕਥਾ ਅਨੇਕ! ਪ੍ਰਕਾਰਾ । ਬਧੈ ਗ੍ਰਿੱਥ ਜੌ ਕਹਹੂੰ ਸੁਧਾਰਾ । 
ਡ੍ਰਮ ਵਾਰ ਤੁਮ ਪ੍ਰਛੀ ਸਾਖੀ । ਭਗਤ ਸਿੰਘ ਮੰ ਤੋ ਕਉ ਆਖੀ ।। 322 ॥ 
ਦੋਹਰਾ 
ਭਗਤਿ ਸਿੰਘ ਗੁਰ ਕੋ ਬਿਰਦ ਸੇਵਕ ਸਦਾ ਸਹਾਇ । 
ਪੈਜ ਭਗਤਿ ਜੁਗ ਜੁਗ ਰਖੋ ਬੋਧੀ ਭਗਤਿ ਛੁਡਾਇ ॥ 323 ॥ 
ਲਧੋ ਕੀ ਉਪਮਾ ਕਰੀ£ ਮਧ ਦੀਵਾਨ ਗੁਰ ਆਪ । 
ਲਧੇ ਵਸ ਮੈ ਕਉ ਕੀਓ ਪਰਉਪਕਾਰ ਪ੍ਰਤਾਪ ॥ 324 ॥ 
ਸਵੇਯਾ 
ਪਰਉਪਕਾਰ ਅੰ ਨਾਮ ਕੇ ਤੁਲ ਨਹੀ ਜਗ ਤੀਰਥ ਤਪ ਤਾਪ ਕਰਾਰੇ । 
ਪਰਉਪਕਾਰ ਕਰੋਂ ਨ੍ਰਿਪ ਥਿਕ੍ਮ ਤਾਹਿ ਭਨਹਿੰ ਜਗ ਮਹਿ ਜਸ ਸਾਰੇ । 
ਪਰਉਪਕਾਰ ਨ ਨਾਮ ਜਪੰ ਨਰ ਪੂੰਛ ਬਖਾਨ ਬਿਨਾ ਪਸੁਆਰੇ । 
ਸਫਲ ਜਨਮ ਤਿਸਹੀ ਜਗ ਮਹਿ ਜੋਊ ਨਾਮ ਜਪੈ ਚਿਤ ਪਰਉਪਕਾਰੇ । 325 ॥ 
ਅਤੜਿਲ 
ਲਧਾ ਗੁਰ ਨਿਕਟਾਇ ਰਹਿਓ ਸੁਖ ਪਾਇਕੌ । 
ਕਿਤਕ ਦਿਵਸ ਕਰ ਪ੍ਰੌਮ ਸੁ ਖੋਦ ਗਵਾਇਕੈ । 
ਪੁਨ ਲਧੇ ਅਸ ਭਾਖ ਦਯਾ? ਪ੍ਰਭ ਕੀਜੀਏ । 
ਹੋ ਦਾਸਨ ਦਾਸ ਪਛਾਨ ਬਿਦਾ ਪ੍ਰਭ ਦੀਜੀਏ ॥ 326 ॥ 


“% ਪੋਥੀ ਨਿਧਿ “ਅ ਤੋਂ ਏ ਪੋਥੀ ਪਠੈ £ਅ.-ਪੌਥੀ ਅਨਿਕ “ਅ ਪੋਥੀ ਕਹ 9% ਤੋਂ ਏ ਪੁਂਥੋ ਗਯਾ 


140 ਕਿ ਗੁਰ ਬਿਲ'ਸ ਪਾਤਜ਼ਾਹੀ ੬ 


ਚੌਪਾਈ 
ਲਧਾ ਸ੍ਰੀ ਗੁਰ ਵਿਦਿਆ ਕੀਨੋ । ਅਤਿ ਪ੍ਰਸੰਨ ਹੁਇ ਬਡ ਸੁਖ ਲੀਨੋ । 
` ਚਰਨ ਬੋਦਨਾ ਪਰਿਕਰਮਾ ਕਰੀ । ਸ੍ਰੀ ਗੁਰੁ ਕੀ ਲਧੇ ਸੁਖ ਭਰੀ । 
ਮਥਾ ਟੋਕ ਦਰਬਾਰ ਜੀ ਆਯੋ । ਪੁਨ ਲਾਹੌਰ ਕੀ ਓਰ ਸਿਧਾਯੋ । 
ਇਹ ਠਾਂ ਸਤਿਗੁਰ ਕਰਹਿ ਉਪਾਈ । ਜੌ ਉਚਰਿਹਿਂ ਭਾਈ ਲਿਖ ਜਾਈ ॥ 
ਕਹਹੁ ਰਾਗ ਸਭ ਕਥਾ ਬਧਾਏ । ਤਾਂਤੇ ਕਰਿ ਸੰਕੋਚ ਸਨਾਏ । 
ਬਸੋਤ ਰਾਗ ਲਿਖ ਵਾਰ ਉਚਾਰੀ । ਤ੍ਰੰ ਪੌੜੀ ਹੀ ਰਚੀ ਮੁਰਾਰੀ । 
ਭਗਤ ਸਿੰਘ ਤਬ ਸੌਸਾ ਕੀਨਾ । ਤੌ ਪਉੜੀ ਕਿਸੈ ਵਾਰ ਨ ਚੀਨਾ । 
ਮਨੀ ਸਿੰਘ ਇਹੁ ਕਹਾ ਸੁਨਾਏ । ਸੀ ਗੁਰੁ ਚਰਿਤ ਨ ਕੋਇ ਲਖਾਏ । 327 ॥ 


ਦੋਹਰਾ 
ਜਬੈ ਵਾਰ ਸ੍ਰੀ ਮੁਖ ਰਰੀ ਪਉੜੀ ਤੌ ਸੁਖ ਖਾਨ । 
ਲਾਂਗ੍ਰੀ ਤਤ ਛਿਨ” ਆਇ ਕੇ ਐਸੋ ਕੀਓ ਬਖਾਨ ।। 328 ॥ 
ਪ੍ਰਸਾਦਿ ਤਿਆਰ ਅਬੈਂ ਭਯੋ ਆਯੋ ਜੀਉ? ਮਹਾਰਾਜ । 
ਦੇਖ ਪ੍ਰਸਾਦ ਤਬੈ ਉਠੇ ਆਪਿ ਗਰੀਬ ਨਿਵਾਜ । 329 ॥ 
ਚੋਪਾਈ 
ਤੋੰ ਪੱੜੀ ਇਹ ਹੇਤ ਰਹਾਈ । ਔਰ ਬਾਤ ਗੁਰ ਕੇ ਮਨ ਆਈ । 
ਦੋਇ ਪਹਿਰ ਭਾਈ ਈਹਾਂ ਰਹੈ । ਬਾਣੀ ਬਹੁਰ ਜਾਇ ਨਿਜ ਕਹੈ । 
ਦੋਇ ਪਉੜੀ ਇਨ ਸਾਥ ਮਿਲਾਈ । ਬਸੈਤ ਮਾਂਹਿ ਗਾਵੈ ਸੁਖ ਪਾਈ । 
ਬਹੁਰ ਗੁਰੁ ਕੀ ਗੁਰ ਹੀ? ਜਾਨੈ । ਕੌਨ ਸੋਦੇਹਿ ਚਿੰਤ ਮਹਿ ਠਾਨੋਂ । 
ਗੁਰਬਾਣੀ ਦੁਇ ਜਾਮ ਲਿਖਾਈ । ਬਹੁਰ ਲਿਖਹਿੰ ਬਾਣੀ ਨਿਜ ਭਾਈ । 
ਗੁਰਬਾਣੀ ਕੀ ਛਾਯਾ ਧਾਰੈ । ਵਾਰ ਕਬਿਤ ਸੁ ਪ੍ਰਗਟਿ ਉਚਾਰੈ । 
ਇਹ ਮਮ ਕਥਾ ਔਰ ਸੁਨ ਲੀਜੈ । ਭਗਤ ਸਿੰਘ ਅਸਥਿਰ ਚਿਤ ਕੀਜੈ । 
ਲਧਾ ਜਬ ਲਾਹੌਰ ਘਰਾ ਗਯੋ । ਸੀ ਗੁਰ ਜਸ ਤਹਿ ਬਰਨਤ ਭਯੌ । 330 ।। 
ਦੋਹਰਾ 
ਚਾਰ ਭਗਤਿ ਤਿਹ ਠਾਂ ਰਹਿਹ ਕਾਨਾ ਛਜ੍ ਜਾਨ । 
ਸ਼ਾਹ ਹੁਸੈਨ ਪੀਲੋ ਭਗਤ ਮਨ ਮਹਿ ਭਗਤਿ ਗੁਮਾਨ । 331 । 
ਲਧੇਂ ਸਿਉਂ ਪੁਛਤ ਭਏ ਕਹੁ ਨਿਜ ਗੁਰ ਕੀ ਬਾਤ । 
ਕਿਆ ਰਹਿਣੀ ਕਿਆ ਕਰਤ ਹੈ ਤੁਮ ਦੇਖਯੋ ਬਿਖਯਾਤ ॥ 332 ॥ 


ਅ ਪੌਥੀ ਤਿੰਨ %ਅ ਤੋਂ ਏ ਪੌਥੀ ਤਹੀ $ਅ ਪੋਥੀ ਗੁਰੂ “ਟ ਪੋਥੀ) ਸਤਿਗੁਰ “ਅ ਤੋ ਏ ਪੈਂਬੀ ਗ੍ਰਹਿ 


੬; ਪਿਸਏਈ॥ ਸ'ਲਡੀ ਲਲੂ ੯੧1 
ਅਧਿਆਇ ਚੌਥਾ 141 
। ਏਸ 6ਮ ਇ ਛਮਨਸ; ਲਏ ਕਿ `ਲਾਨ "ਸ੧੦”" 
।॥ €££ । ''ਈਾਏ - ਸੂਲ ਨ ਓਈ ਤੀਨ ਝਲੁ'% ਜ਼ ਤਿਫ਼ੀ 
। ਨਓ ਭਾਏ ਚੋਖਾ 'ਨੀੈਹਲ ਉਲ਼ਨੂੰਦੀਤ ਦਿ ਏਝਸਿ 
ਲਧੇ ਕਹਾ ਸ਼ਾਂਤ ਚਿਤ੍ਰ #ਜੀਂ ।%% ਅੰਬਿਸੀਮੁਉ੪ਕ।ਲ ਤਏ ਸੁਛ 
ਗੁਰ ਬਾਣੀ ਕਾ ਗ੍ਰਿਥ ਬਨਾਯੋ । ਤਾਲਰੂਗਜ੍ਭਹੂਤ ਜਹਾਜ ਸਹਾਂੜ [1 
ਸਭ ਭਗਤਨਿ ਕ੍ਰੇਜ੍ਬ੍ਚਿ੍‌ ਲਿਖਿ ਲਤਓੀ।ਕੱਝਣਿ ਝੋਨੇ । ਝਮ 
ਇਹ ਸੁਨ।ਜਿਜਂਲਸਜਓਦਕੀਨਾ ਪਦ ਕੋ ਕਿਰਨ ਨਉ ਜਿ 
ਤਾਂਤੇ ਸਬਚ ਲਿਐ ਗਜ ਤੌਰੇ ਭਉ ਭਿਲਜ਼ਮਾਇਨਹਿਐਜੇ ੪ਏ ਨਨ ਲਾਸ਼ 
ਚਾਰਹੇ ਨਿਜ੍ਰਲਦਹ ਲਾਉ ਉਜਾ॥ ਦਾਨੇ ਢਜਾਵਓਂ ਰਿ" $ ਮੂ 
ਅਸ ਵਿਚਾਰ ਚਾਰਜ, ਜ਼ੁਬ੍ਹਨਜੇ ਨਉ ਜੁ ਜਿਨ ਇਛਦਾਦੀਨ ਲੁ 
ਸ੍ਰੀ ਗੁਰ ਉਠੇ ਚੇਤਨ ਅਨ 'ਜ ਪਰਦੀਪ ਜੋਰ " 
। $ਲ਼ਲ ਸਾਝਜ ਸਨੀ ਏਛੌਲਿਗਜਤ । ਤ6ਸ਼ ਨਹ ਝਸ਼ ਲਹਈਸ ਜਿ 
॥ ਹਨੰਪ ਮਹਤਿੰਨਬੋਸੀ9 ਭਈ ਸੀ“ਗ੍ੰਝੰ ਗੁੱਪਨੂਹ ਉਚਾਰ ਓਮੈ 6ਏ ਈਸਏ ਨੋਇ 
ਬਡ ਕਿਰਪਾ ਹਮ ਪਰ ਕਰੀ ਦੀਓ ਦਬਸੋਜੰਏਹ ਵਾਰ ॥ 334 ॥ 
ਕਾਨਾ ਤਬ ਬੋਲਤਿ ਭਯੋ ਇਹਾਂ ਲੀਰਫਂਦਚੰਮੜਸਾਇਸੈਸ ਓਇ ਲਿ'ਲ ਨ” ॥ਲ% 


ਰਚਯੋ ਗ੍ਰੰਥ ਤੁੰਮ 'ਹੌਮੰ ਸੁਨਯੋਂ' ਭਰਨ ਸ਼ਬੰਦਲਪਾਂਇਜ।।ਸ਼ ੍‌ਨਲ।ਜੀ ਨਾਲ਼ 
|| ਉ।, ਗਜ ਸਨੀ ਜਨ ਓਏ ਏ]/ ਸ ਨੋਇ 


। ੬੪6 |। ਸ਼ਠ ਜਿੰਦ ਦਏ ਨ ਜਿਮ ੬੧੧ ਸੈ ਉਸੀ ਨ੪਼ਠ॥ "0 
ਦੇਹ ਗੇਹ ਤਿਨਕੇ ਨਹਿ ਕੋਈ । ਕਹਦਿ ਰ ਜਾਨ ਨ ਹੋਈ । 


ਤਿਨਕੇ ਤੁਮ ਇਹ ਚ ਉਚ ਭਿ ਮੀ ਦਿ ਉਇ ਉਓ ਇਾਏ[/ 
ਹਮਰੀ ਬਾਦ ਰਾ ਣ ਡ੍੍ਰਿ 

ਚ ੨ ਰੀ ਨ ਰੀ ਜਦ ਦਰਨਏ 
ਸ੍ਰ। ਗੁਰੂ ਕਹ ਡੀ ਵਿ 3 ਸੀ ਲਖ 5 ।ੀਜੀ ਨਿਮ 
ਕਾਨੇ ਮੁਖ ਅਸ ਰਾ ਹੀ | 'ਦਾਮ ਨਮ ਸਾਝ ਸਿ 
ਸ੍ਰੀ ਗੁਰੂ ਕਹਾਂ ਪਾਨ ਨਵੀ । ਪਿ, ਖਾਸ ਝਓ 


ਕਾਲੇ ਕਹਾ ਹਮ ਅੰ ਲ ਦੂ ਲੋਈ ਆ ਇਉ ਇ$ _ਇਿਜੀਏਜਿ 


ਦੀ 1141 336 ।1.. 


॥ ਰਿ ।। ਮਿ ੧ ਦੋਜ਼ਫਾ ਜਾਲ, ਸਏਸ । ਸਾਫ਼ “6੬ 7ਲਾਯੁਓ 
ਕਾਨੇ ਤਬ ਐਸੀ ਚਿਤੀ ਜਾਨੋ ਜੌਗ ਅਭਯਾਸੈਕਨਤ _ 
ਕਾਲ ਨਿਕਟ ਆਵੈ ਨਹੀ ਦੱਸਸ਼ੀ ਚਲਨ ਬਲ ਸੰਸੇ ਸਝ3੪ਝੀ।ਇਾਈ]/ ਨਾਸਲਲ਼ 
ਪੀਲੇ ਕੋ ਆਗਯਾ ਕਰੀ ਸਟੋਗੈਖੈ ਮਨਾਂਜਿਐਤਪਕੈਂਛੀ। ਓਮ ਨਮ ਦਲਸ ਇੀਸਨਸ 
ਨਿਜ ਬਾਨੀ ਤਮ ਭੀ ਕਹੋ ਪੀਲੋ ਕਹਾ ਸੁਨਾਇ ॥। 338 ॥ 
ਈ਼ਾਮ ਫ਼? ਝ ਉ ਮਾਂ ਨੰਝਲ ਇੰ? ੧ ਲਿਈ ਇਉ ॥ਊ ਏਰਲਊ ਇਨ ਝਾਂ ਸਲਸੀ ਇਨ ਜੰ 


॥ਅ ਪੋਥੀ ਤਿਨਹਿ £ਏ ਪੌਥੀ ਯੁਤ “ਅ ਤੋਂ ਦ ਪੋਥੀ) ਮਿਲਾਇ “ਅ ਪੋਥੀ ਤਾਂਤੇ ਅ ਤੋਂ ਏ ਪੋਥ ਮਾਰਗ 


142 ਗੁਰ ਬਿਲਾਸ ਪਾਤਸ਼ਾਹੀ ੬ 


“ਅਸਾਂ ਨਾਲੋ ਸੇ ਭਲੋ?ਜਨਮਤ ਹੀ ਮਰ ਜਾਤ । 
ਬਿਖੰ ਕੀਚ ਆਲੂਦ ਨਹਿ ਭਏ ਨ ਜਗ ਕੀ ਤਾਤ”” । 339 ॥ 
ਜੀਵਤ ਹੀ ਹਰਿਕਉ ਲਹਹਿ” ਸਤਿਗੁਰ ਭਾਖੇ ਬੈਨ । 
ਛਜੂ ਤਬ ਬੌਲਤਿ”$ਭਯੋ ਮਨਹੁ ਮਾਨ ਕੌ ਐਨ ।। 340 ॥ 
ਚੌਪਾਈ 
“ਕਾਂਗਦ ਕੀ ਜੇ ਹੋਵੈ ਨਾਰੀ । ਵਿਸ ਗੈਦਲ ਅਰ ਜਾਂਨ ਕਟਾਰੀ ।” 
ਸੀ ਗੁਰੂ ਕਹਾ ਬੈਨ ਭਲ ਨਾਹੀ” । ਗ੍ਰਿਸਤੀ£ ਪੈਥ ਰਚਯੋ ਜਗ ਮਾਹੀ' । 
ਸ਼ਾਹ ਹੁਸੈਨ ਤਬ ਕਹਾ ਸੁਨਾਈ । ਬੋਲਣ ਦੀ ਇਹ ਠਾਂ ਜਾ ਨਾਹੀ । 
ਚੁਪ ਵੇ ਅੜਿਆਂ ਚੁਪ ਕਰ ਜਾਇ । ਤਬ ਸਤਿਗੁਰੁ ਬੋਲੇ ਹਰਖਾਇ । 
ਭਲਾ ਕਹਿਓ ਰਖ ਚੁਪ ਮੁਦਾਮਾਂ । ਚਾਰੋ ਚਲੇ! ਆਪਨੇ ਧਾਮਾਂ । 
ਕਾਨਾਂ ਰਥ ਪਰ ਚੜ ਕੈ ਆਯੋ । ਰਥ ਚੜੇ ਸੌ ਲਾਹੌਰ ਕੌ ਧਾਯੋ । 
ਸੀ ਸਤਿਗੁਰ ਬਚ ਯਾਦ ਧਰਾਏ । ਦਸਮ ਦੁਆਰ ਨਿਜ ਸਵਾਸ ਚੜਾਏ । 
ਤੀਨੋ ਭਗਤਿ ਤੁਰੇ ਸੰਗ ਜਾਵਹਿਂ । ਕਾਨਾ ਰਥ ਪਰ ਚਿਤ ਗਰਬਾਵਹਿਂ ॥ 341 ॥ 
ਦੋਹਰਾ 
ਅਗਮ ਪੌਨ£ ਚਾਲੀ ਤਬੈ ਜਬੋ ਕੜਛ ਖੜਕਾਇ 1 ੍ 
ਕਾਨੇ ਸਿਰ ਚਕ ਤਰ ਅਯੋ' ਮਰਯੌ ਮਿਝ ਨਿਕਸਾਇ ।। 342 ॥ 
ਤੀਨੋ ਅਸ ਪ੍ਰਾਪਤ ਭਏ ਨਿਜ ਗ੍ਰਿਹ ਧਾਮ ਲਾਹੌਰ ।। 
ਮਹਾਂ ਪੁਰਖਨ ਸਿਉ ਜੋ ਅੜੋ ਪੁਜੇ ਨ ਕਿਤ ਹੀ ਠੰਰ।। 343 ॥ 
ਚੌਪਾਈ 
ਪ੍ਰਭਾਤੀ ਰਾਗੁ ਭੌਗੂ ਗੁਰ ਪਾਂਏ । ਤੀਹ ਰਾਗ ਭੇ ਪੂਰ ਸੁਹਾਏ । 
ਭਗਤ ਸਿੰਘ ਤਬ ਅਰਜ ਸੁਨਾਈ । ਸਭ ਰਾਗਨਿ ਦੇਹੁ ਨਾਮ ਬਤਾਈ 4 
ਮਨੀ ਸਿੰਘ ਕਹਾ ਸੁਨਹੁ ਪਿਆਰੇ । ਭਿੰਨ ਭਿੰਨ ਸੁਨ ਰਾਂਗ ਸੁਧਾਰੇ ॥ 
ਸੀ ਰਾਗ ਪੁਨ ਮਾਝ ਪਛਾਨ । ਗਉੜੀ ਆਸਾ ਗੁਜਰੀ ਜਾਨੋ । 
ਦੇਵ ਗੈਧਾਰ ਬਿਹਾਗ ਅਨ੍ਹਪ । ਵਡਹੰਸ ਸੋਰੰਠਿ ਧਨਾਸਰੀ ਰੂਪ । 
ਜੈਤਸਿਰੀ ਟੋਡੀ ਬੈਰਾੜੀ । ਤਿਲੰਗ ਸੂਹੀ ਬਿਲਾਵਲ ਗਾੜੀ । 
ਗੌਂਡ ਰਾਮਕਲੀ ਐਔ ਨਟ ਧਾਰੀ । ਮਾਲੀ ਗੌੜਾ ਮਾਰੂ ਤੁਖਾਰੀ । 
ਕੇਦਾਰਾ ਭੌਰੋ” ਬਾਸੋਤ । ਸਾਰੰਗ ਮਲਾਰ ਕਾਨੜਾ ਸੈਤ ।। 344 ॥ 
ਦੋਹਰਾ 
ਕਲਯਾਨ ਪ੍ਰਭਾਤੀ ਵਿਸ ਦਸ ਕਹੇ ਰਾਗ ਪ੍ਰੋਗਟਾਇ । 
ਸ਼ਹੌਸਕ੍ਰਿਤੀ ਸਲੌਕੁ ਪੁਨ ਆਗੇ ਲਿਖੇ ਬਨਾਇ । 345 । 


`ਅ ਪੌਥ) ਮਿਲਹਿੰ ਦਏ ਪੌਥੀ ਉਚਰਤ %% ਪੋਥੀ ਗ੍ਰਿਹੀ 9ਅ ਪੌਥੀ ਗਵਨੇ $ਅ ਤੋ ਦ ਪੋਥੀ ਮਾਰ੍ਤਿ 


ਅਧਿਆਇ ਚੌਥਾ ਰ 143 


ਮਨੀ ਸਿੰਘ ਕੇ ਬਚਨਾਂ ਸੁਨ ਭਗਤ ਸਿੰਘ ਇਮ ਆਖਾ । 
ਸਲੋਕ ਸਹੈਸਕ੍ਰਿਤ ਕਿਮ ਲਿਖੇ ਸੋਊ ਸੁਨਾਵਹੂ ਸਾਖ ।। 346 ॥ 
ਚਪਾਈ 

ਮਨ ਸਿੰਘ ਕਹਿ ਕਥਾ ਨਵੀਨ । ਬਡ ਬਿਸਥਾਰ ਯਾਹਿ ਕਾ ਚੀਨ । 

ਕਰ ਸੋਕੌਚ ਸੁ ਤਮਹਿੰ ਸੁਨਾਉ । ਤਾਂਤੇ ਤੁਮਰਾ ਰਿਦਾ ਸਿਰਾ” । 

ਏਕ ਸਮੇ` ਪੰਡਿਤ ਦੋ ਆਏ । ਕਾਂਸ਼ੀ ਤੇ ਬਡ ਗੁਨੀ ਸੁਨਾਏ । 

ਕ੍ਰਿਸਨ ਲਾਲ ਹਰਿਲਾਲ ਸੁ ਨਾਮ । ਦੋਉ ਭ੍ਰਾਤ ਸ੍ਰੰਦਰ ਸੁਖ ਧਾਮ । 

ਆਵਤ ਪੋਥ ਏਹੁ ਮਨ ਧਾਰੀ । ਗੁਰ ਨਾਨਕ ਥੇ ਰੂਪ ਮੁਰਾਰੀ । 

ਤਾਸਾਂ ਤਖਤ ਅਰਜਨ ਗੁਰੂ ਸੋਹਤਿ । ਦੇਖ ਪ੍ਰਤਾਪ ਸੁਨੇ ਮਨ ਮੌਹਤਿ । 

ਯੰ' ਸੁਨ ਗੁਰੁ ਅਰਜਨ ਢਿਗ ਆਏ । ਚਰਨ ਬੰਦ ਮਨ ਮਹਿੰ ਸੁਖ ਪਾਏ । 

ਬਹੁ ਆਦਰ ਤਿਨਕਾ ਗੁਰ ਕੀਨੋ । ਲੀਏ ਬਠਾਇ ਨਿਕਟਿ ਸੁਖ ਦੀਨੋ । 347। 

ਦੋਹਰਾ 

ਸ੍ਰੀ ਸਤਿਗੁਰੁ ਪੁਛਤ ਭਏ ਕਹ ਤੇ ਆਵਨ ਕੀਨ । 

ਦੋਊ ਭ੍ਰਾਂਤ ਬੋਲਤਿ ਭਏ ਹੇ ਪ੍ਰਭ ਤੁਮ ਸਭ ਚੀਨ ॥ 348 ॥ 

ਤਦਪਿ ਪੁਛਯੋ ਕਰ ਕ੍ਰਿਪਾ ਕਾਂਸੀ ਤੇ ਹਮ ਆਇ । 

ਦਰਸ ਤੁਮਾਰੇ ਹਿਤ ਅਏ ਜਸ ਸੁਨਿਓ ਅਧਿਕਾਇ”£ ।। 349 ॥ 

ਚੰਪਾਈ 

ਏਕ ਸਮੇ ਨਾਨਕ ਨਿਰੰਕਾਰੀ । ਕਾਂਸ਼ੀ ਗਏ ਗੁਰੁ ਸੁਖ ਧਾਰੀ । 

ਮਹਿ ਦਾਦੇ ਸਿਉ ਸੰਗਤ ਭਈ । ਅਨਿਕ ਭਾਂਤ ਕੀ .ਚਰਚਾ ਕਈ, । 

ਬਹੁਰ ਉਪਦੇਸ਼ ਗੁਰ ਜੀ ਕੀਨੋ । ਚਾਰ ਸਲੌਕ ਪਠੇਂ ਸ਼ਖ ਦੀਨੋ । 

ਸੌ ਸਲੋਕ ਹਹਿ ਕੌਠ ਹਮਾਰੇ । ਸੁਨੋ ਪ੍ਰਭੂ ਹਮ ਕਹਿਹੰ ਸੁਧਾਰੇ5 । 

ਪੜ ਪੁਸਤਕ ਅਰੁ ਸੰਧਿਆ ਬਾਦ?। ਇਹ ਬਿਧ ਭਾਖੋਂ ਰੂਪ ਅਨਾਦਿ,। 

ਆਪ ਕ੍ਰਿਪਾ ਕਰ ਅਵਰ ਸੁ ਕਹਹੁੰ । ਜਾਂਤੇ ਮੁਕਤਿ ਪਦਾਰਥ ਲਹਹੌ। 

ਚਾਰ ਸਲੌਕ ਲਿਖੋ ਗੁਰੁ ਸੋਉ । ਸ੍ਰੀ ਮੁਖ ਕਹਾ ਸੁਨੋ ਤੁਮ ਦੋਉ । 

ਸ੍ਰੀ ਮੁਖ ਕਰੇਂ ਸਲੌਕ ਬਖਾਨ । ਸਤਾਹਠ” ਸਹੈਸਕ੍ਰਿਤੀ ਮਾਹਿ” ਜਾਨ । 350) 

ਦਹਰਾ 

ਕਤੋਚ ਮਾਤਾ ਤੇ ਆਦਿ ਲੈ ਗਾਥਾ ਦੀਓ ਸੁਨਾਇ। 

ਦੋਊ ਭਾਤ ਆਨੰਦ ਭਰੇ ਰਹੇ ਚਰਨ ਲਪਟਾਇ । 3510 

ਸੰ ਸਲੰਕ ਗੁਰੂ ਗ੍ਰਿੱਖ ਲਿਖ ਬਿਪ੍ਰਨਿ! ਦਏ ਸੁਨਾਇ । 

ਆਪਨਿ ਦੇਸ ਕਲਿਆਨ ਹਿਤ ਪੰਡਤਨਿ ਲਿਖੇ ਬਨਾਇ ।। 3524 
੫ਅ ਪੌਥੀ ਸ੍ਖਨ 'ਅ ਤੋਂ ਏ ਪੋਥੀ ਭਾਖ “ਏ ਪੌਥੀ ਤਾਹਿ “ਅ ਤੇ ਏ ਪੌਥੀ ਬਹੁ ਭਾਇ “ਅ, ਪੋਥੀ ਉਚਾਰੋ 
_₹ਇਹਨਾਂ ਸੱਲੌਕਾਂ ਦਾ ਸੁਧ ਪਾਠ ਸੰਤ ਗੁਰ ਗ੍ਰੰਥ ਸਾਹਿਬ ਦੇ ਪੰਨਾ 1353 ਦਰਜ ਹੈ । ਸਰ ਗੁਰੂ ਗ੍ਰੰਥ 
ਵਿਚੋ" ਫਿਹ ਸਲੋਕ 1353 ਤੋ" 1360 ਦੇ ਦਰਜ਼ ਹਨ $ਅ ਪੌਥੀ ਦ੍ਹਿਜਨਹ 


144 ਗਰ ਬਿਲਾਸ ਪਾਤਸ਼ਾਹੀ ੬ 
੬41 ਝਜ 'ਝ੧੧0;੪ 
ਬਹੁਰ ਉਪਮਾ ਗੁਰੂ ਕੀ ਕਹੀ ਤ੍ਰਹੀ ਰਾਮ ਸ੍ਰੀ ਕਾਂਨ । 
ਰਾਮ ਹੋਇ ਰਾਵਣ ਹਜ਼ਿਆਸ੍ਰੀੰਕਕਜ਼ੈਨਮਗੰੰਤਦਬ੍ਰਾਲ ਨ03ਨ8ਸ਼।ਨ ॥ੰਜੀ ਨਿਮ 
1 ਹ0£ ।। ਦਾਸ ਦਢ੍ਰੋਧਹਾਦ ਉਂਜ ੪ਲੀ ਮਟ਼ੀ ਏੀਜਓਨਜ ਜ਼ਲਜ 
ਡ੍ਰਹੀ ਸੰਕਰ ਹ੍ਰੈ ਕਾਂਸ਼ੀ ਜਾਇ । ਤਾਰਕੰਤੋਂਢਿੰਘ੍‌ ਕਹੋ ਸੁਨਾਇ । 
ਮੁਕਤ ਕਓਨ#ਜ ਬੋਏ ਬੰਪਾਨ ਕਾਗਾਂਝਵਾਨਹਾਬਿਲ 'ਜਲੇਪੀਲ ਨੀ ਨਿਮ 
ਤਮ ਚਤੁਰਾਨ[ੈੜਗੀ ਉਬਜੀਵਯ'ਕਿਸ਼ਨੰਹ ਇੰਦ੍ਰ ।ਲੈਂਕਿਲਵਯਨੇਮੈ ਨਸ਼ 
ਆਪ ਅਲੋਪ ਕਰੋ #ਵਨਡੈਰਨਿਸਜਥਾ ਭਿਧੀਕੀਲ ਜਭ'ਸਝਿ ਗੈਲੀ4 1੧ ਸਦ 
ਅਜ_ਅਬਿਨਸਤਿ ਰੂਹ ਤੁਮਾਰਾ ਦਾ ਲਰ੍ਦਰੈਛ। ਹਮਲ਼ੀ ਸੁਠਰਲੀਐ ਲਾਲ ਨਜੀ 
ਐਸੇ ਕਹਿ ਸੋ੧ ਸੰਲਲੀਪਰੋ ਕਿਨਜਿੰਧਾਨਿਜ ਤਿਖੋਮਸਿਉ' ਕਰੋ।£੭ ਦੜ।' 
ਜੌ ਇਛਾ! ਸੀਗੋਰੁਸ਼ਦੋਗ। 'ਹਕਜੋੀ ਮਾਂਗੰਹ? ਭੇ ਸਉ ਨਜ੮੧ ਖ਼ ਜਾਏ 
ਭਗਤਿਭ॥ਕਜ਼ਿਨਹਸ਼ੀਗ਼ੋ ਲ੍ਰਭ ਝਾਜਿਗਟਯੂ ਰਨੰਦਬਿਛਾਜਸੀਗੀਜੀਜੈ ਜ੧ਨ੩ ][੭ 
।। ₹$£ ॥ ਨੌਝਿ #ਜ 5ੀਜ਼ਨੀ ਤੀਠਦੋੜੰਕੂੰਝ । ਨਸ਼ਿ 6 'ਲਨਦ) ਲਤਾਮ' ਦੁਫ਼ 
ਤਥਾ ਸਤਿ ਬਚ ਸ੍ਰੀ ਗੁਰ ਕਹੇ ਤਬੈ ਬੌਂ੍ਂਚਂਰਖਾਇ । 
ਕਾਂਸ਼ੀ ਕਉ ਜਾਵਤ ਭਏ ਸੀ ਗਰਜਿਲਯਰਲਾਇ ੧੪ 'ਨਿ5ਬ££ 6॥6£!ਸ ਜਿ 
ਜਬ ਪੰਡਤ ਜਾਵਗ ੪੬“ਅਧਿਕੰਕਿੰਹਠਮਸੁਖਮ ਇ ਓਏ ਈਲਜ਼ ਈਾਂਏ ਉੱਚ 
ਸਭੈ ਭਗਤ ਆਵਤ ਭਏ ਸ੍ਰੀ ਗਰੀਬ ਮਨਿਕੰਏਜਾਂਸ਼ 356 ਜੁਠ਼ ਦਛ£ ਮੀਤਦ 
1 006 | 'ਝੀਲਰ੍ਰੰਮੀਡ ਨ” ਸਸ ੩੧6 ਦਤੀ 6 ਸਠਝ 
ਗੁਰ ਅਰਜਨ ਕਉ ਬਦਨ ਕੀਨੇ । ਉਟੀੰਗਿਤ ਅਧਿਕ ਸੁਖ ਲੀਨੇ । 
ਭਗਤਨਿ ਕਉ ਤੱਬੀਖੋਦਨ ਅਰਿ।ਿਸੀ ਜੀ ਅਭਿ ੋਇਅਕੀਟ। "ਨ 5 
ਭਗਤਨ ਕਾਂ ਗ੍ੰਰਂਆਂਦਰਾਕੀਨਾ੧ਬਥਾਂਜੋਗ ਸੰਭਅਸਇਾੰਦੁੰਲ੍ਹਿੀ।ੜ'= ਦਾ" 
ਚਰਚਾ ਭਈ ਅੰਨਕੀੰਪ੍ਰੇਕਾਂਬਾਨੇਮਨਚੰਗ੍ੂਨ'ਸੰਚਗੁਨੀ੍ੰਧ ਸਿਘ੍ਹੀ [?-ਏ ਏ੮ਲ 
ਕਿਪਾ ਸਿੰਧ ਅਤਿੱਸੈਂਜਰੱਖ ਪਦੀ। ਫੁੰਦ£ ਕਉ ਬਹਸਲੀਦੀ” ੭ ਸ਼ਲਸ ਜ 
ਦੋਇ ਜਾਂਮ ਝਨ੬ਹਾਂੇ ਓਝ ।ਬੰਹੁਰਤੀਪਣ੍ਹਾਂ ਲੋਣੀ'ਬੰਹੂਂ।5"੮ ਏਵ£ ਲ< 
ਦੇਖਹਿੰ ਹਮ ਓਧਾਵਾਂਸੁਥ' ਪਾਏ! ਪਉਬਚਨੀ ਭਾਈ ਪਰਣਾਂਏ ਉਨ ਨ ॥ਦ 
ਜਾਇ ਸ਼ਿਤਾਬ ਸੈੱਸਖਬਾਰੀਂ। ਜਤਨ ਬਣੀ ਬੀਂਲਸਸੁੱਧ ਭਾ ਹੂ 


।। 026 ।। ਨਾਸ ਹਜ ਦਿਲਬਰ । ਨਾ#ਠ਼ ਝਲਸ ਓ6ਫ਼ ਮੁ ਸਿ 


ਦਿਖ ਪ੍ਰੰਮਨ ਸਤਿਗੁਰੁ 1 ਸੈ 
ਪਰਮ ਗੁ ਬਏ ਭਗੂ; ਵੇ ਹਿਥ ਦਸ, ਏ 'ਦਮ ਜਲ 
ਸ੍ਰੀ ਮੁਖ ਤਬ ਸ੍ਰੀ ਗੁਰੂ ,ਭਇੀ ਸਖਾ ਦੂ 358 ॥ 0 ਛਾਏ ਉਏ 
ਨਿਜ ਬਾਣੀ ਚਾੜੋ ਤਮ ਗੋਰ ਰਚ ਜੀ ਆ ਇਤ 
8 ਮਤ ਦੀ ਉਸ ਨਲਜ ਜੋ 


ਨਰ ਨਾਰੀ ਉਤ ਪਤਿ ਰਤ ਫਲ ਪਿ ਨਉ ਲੀ ਸਓ ਨਾ 


ਦੇ ਦਾ == 


ਮਮ ਹਰਿੰਥਹੀਤਿਪਹਿਮੀ 'ਂਅ ਹੂਧੀ ਰੱਖੀ ' ਕਹ ਵੀਹ ਵਹਿ ਆ “ਵਾ ਮਰੀ ਰਸਮ ਵਧ ਪੜ ਇ 


ਲ6 ਦ਼ ਉਰਿ । 6 ਸਦ ੬281 "ਨਮ 9 7ਸ 'ਚ 'ਠਲਜ "ਨ 
ਸੁਨਜ ਲੂ ਰੇ ਸੀ ਨਜ ਜ਼ਠਝ 09੬1 “ “ਏ 82£1 ਜਸ 7ਝ) ਵੀ 


ਅਧਿਆਇ ਚੌਥ 142 


ਚੌਪਾਈ 

ਹਾਥ ਜੌਰ ਭਾਈ ਹੁਇ ਦੀਨ । ਭਾਖੇ ਬਚਨ ਨਿੰਮਰ ਆਧੀਨ ! 

ਸਾਹਿਬ ਤਖਤ ਸੇਵਕ ਤੁਮ ਲਾਇਕ । ਦਾਸਨ ਦਾਸ ਦਾਸ ਹਮ ਪਾਇਕ । 

ਕਹਾਂ ਪਟਬੀਜਨ ਕਹ ਰਵਿ ਜੌਤਿ । ਸਾਹਿਬ ਸਮਸਰ ਦਾਸ ਨ ਹੋਤਿ । 

ਗੁਰੁ ਬਾਣੀ ਸਮਸਰ ਕਿਮ ਪਾਵੈ । ਸੇਵਕ ਬਾਣੀ ਅਲਪ ਕਹਾਵੇ । 

ਤੀਨ ਬੇਰ ਸੀ ਮੁਖ ਬਚ ਕਹਾ । ਭਾਈ ਅਲਪ ਤਾਂਹਿ ਕੌ ਲਹਾਂ । 

ਅਤਿ ਪ੍ਰਸੰਨ ਸੀ ਸਤਿਗੁਰੂ ਰੋਏ । ਦੀਨੋ ਵਰ ਭਾਈ ਰੁਚ ਜਏ । 

ਭਾਈ ਜੀ ਸਨੀਏ ਨਿਰਧਾਰ । ਤੁਮਰੀ ਬਾਣੀ ਅਪਰ” ਅਪਾਰ । 

ਮਨਹੁ ਗ੍ਰੰਥ ਕੀ ਟੀਕਾ ਭਯੋ । ਯਾਹਿ ਪੜੇ ਦੁਖ ਸਗਲਾ ਗਯੋ ॥ 360 ॥ 
ਦੰਹਰਾਂ 

ਜੀਵ ਟ੍ਰੂਟੇ ਕੌ ਮੋਲ ਹੈ ਤੁਮ ਬਾਨੀ ਨਿਰਧਾਰ । 

ਸਿਖੀ ਪ੍ਰਾਪਤ ਹੋਇ ਤਿੰਹ ਜੋਉ ਪੜੋ ਹਿਤ ਧਾਰ । 361 ।। 

ਜਨਮ ਮਰਨ ਸੋਸਾ ਮਿਟੈ ਤੁਮ ਬਾਣੀ ਪਰਤਾਪ । 

ਐਸੇ ਕਹ ਦਸਖਤ ਕਰੇ ਤਿਸੀ ਆਦਿ ਗੁਰ ਆਪ ॥ 362॥ 


ਚੌਪਈ 
ਗੁਰੁ ਅਰਜਨ ਪੁਨ ਕਹਾ ਸੁਨਾਈ । ਸੁਨਹੁ ਸੁਵਨ ਦੇ ਬਚ ਮਮ” ਭਾਈ । 
ਵਾਰ ਚਲੀਸ ਰਚੋ ਤੁਮ ਪੂਰੀ । ਜਾਕੇ ਪੜੇ ਹੋਇ ਭ੍ਰਮ ਦੂਰੀ ॥ 
ਕਵਿਤ ਰਚੋ ਪੰਜ ਸੈ ਛਿਪੰਜਾ । ਜਾਕੈ ਪੜਹਿ ਮਿਟੈ ਮਨ ਡੱਝਾ । 
ਸਨ ਭਾਈ ਗੁਰ ਚਰਨਨਿ ਪਰਿਓ । ਬਡ ਆਨੰਦ ਚਿਤ ਅਪਨੇ ਧਰਿਓ । 
ਕਰ ਚਰਚਾ ਸਭ ਭਗਤ ਸਿਧਾਏ । ਬਹੁਰ” ਬੇਦ ਦੇਹ ਧਰ ਆਏ । 
ਭਗਤ ਸਿੰਘ ਤਬ ਬਿਨਤੀ ਕਾਏ । ਕਾਂਕੀ ਦੇਹਿ ਬੇਦ ਧਰ ਆਏ ॥ 
ਮਨੀ ਸਿੰਘ ਤਿੰਹ ਸੌਕ ਮਿਟਾਈ । ਬਿਪ੍ਰਂ ਦੇਹ ਬਦਨ ਥੀ ਪਾਈ । 
ਤਾਂਕੀ ਕਥਾ ਬਹੁਤ ਵਿਸਤਾਰਾ । ਕਾਂਸ਼ੀ ਮਹਿ ਕੀਏ ਚਰਿਤ ਅਪਾਰਾ ।। 363 ॥ 


“੨੩੪ 


ਦਹਰਾਂ 
ਏਕ ਸਮੈ ਕੀਓ ਤਿਨੈ ਅਧਿਕ ਮਾਨ ਰਿਦ ਬੇਦ । 
ਨਭ ਬਾਨੀ ਤਬਹੀ ਭਈ ਬਿਨ ਗੁਰੁ ਮਿਟੈ ਨ ਖੱਦ ॥ 364। 
ਬੋਦ ਬਿਸਮ ਪਾਵਤ ਭਏ ਕੀਨ ਬਿਨੋ ਹੁਇ ਦੀਨ । 
ਮਹਾਰਾਜ ਆਗਯਾ ਕਰਹੁ ਕਹਾਂ ਗੁਰੂ ਹਮ ਚੀਨ ।! 365 1 


ਘਅ ਪੌਥੀ ਕਹਿ ਉਡਗਨ ਕਹਿਹ _“ਅ ਪੋਥੀ ਅਗਮ _$ਅ ਪੌਥੀ ਹਮ _'ਐਅ ਪੌਥੀ ਦ੍ਰਜਿਨ 


146 ਗੁਰ ਬਿਲਾਸ ਪਾਤਸ਼ਾਹ। ੬ 


_ਚੌਪਾਈ 
ਨਭ ਬਾਨੀ ਤਬ ਕਹਾ [ਸਨਾਈ|' । ਧਰੋ ਜਨਮ ਜਗੁ ਮਹਿ ਤੁਮ ਜਾਈ । 
ਚਤਰ ਚਤਰ ਤੁਮ ਰ੍ਪ ਸੁ ਧਾਰੋ । ਬਿਪ੍ਰ ਦੇਹਿ ਧਰਿ ਕਾਜ ਸਵਾਰੇ । 
ਜਿਹ ਕੇ ਮਿਲੋਂ ਸ਼ਾਂਤਿ ਮਨ ਆਵੇਂ । ਸੌ ਗੁਰੁ ਕਰਹੁ ਖੋਦ ਸਭ ਜਾਵੈ ! 
ਚਤੁਰਾਨਨਿ” ਕੌ ਕਹਾ ਸੁਨਾਏ । ਜਾਵੇ ਧਰ ਇਨ ਰਛ ਕਰਾਏ ।। 
ਜਬ ਲੌ ਰਹੇ ਬੇਦ ਧਰ ਮਾਹੀ । ਤਬ ਲੋ ਰਹ ਇਨੈ ਨਿਕਟਾਹੀ। , 
ਤਬ ਬਾਨੀ ਅਸ ਕਹਿ ਅਰ ਗਾਈ । ਬੇਂਦ ਬ੍ਰਹਮੇ ਜੁਤ ਬਿਸਮੈ ਪਾਈ ।। 
ਧਰੇ ਰੂਪ ਪੁਨ ਜਗ ਮੋ ਆਇ । ਚਾਰ ਚਾਰ ਨਰ ਤਨ ਕੌ ਪਾਇ । 
ਏਕ ਰੂਪ ਚਤੁਰਾਨਨ” ਕੀਨੋ ! ਰਛਾ ਕਰ ਸਭ ਕੌ ਸੁਖ ਦੀਨੋ ॥ 366 ॥ 


ਦੌਹਰਾ 
ਆਗਯਾ ਸਭ ਮਾਨਤ ਭਏ ਕਮਲਜ ਕੀ ਸੁਖ ਮਾਨ। 
ਭਗਤ ਸਿੰਘ ਇਨ ਸਭਨ ਕੇ ਕਰਹੂੰ ਨਾਮ ਬਖਾਨ ॥ 367 ॥ 


ਭਿਖੇ ਬਪੁ ਬਹਮਾ ਧਰਯਾ ਬੁਧ ਬਿਦਯਾ ਪਰਬੀਨ । 
ਚਾਰ ਚਾਰ ਬੋਦਨਿ ਧਰੇ ਸੁੰਦਰ ਬਪ ਦ੍ਰਿਜ ਕੀਨ । 368 । 


ਚੌਪਾਈ 
ਚਾਰ ਦੇਹਿ ਸ਼ਾਮ ਬੇਦ ਕੀ ਗਾਈ । ਮਬਰਾਂ ਹਰਿਬੋਸ ਜਾਲਪ ਬਲ ਪਾਈ । 
ਰਿਗ ਬੇਦਹਿੰ ਚਾਰੇ ਬਪ ਧਾਰੇ । ਕਲਸਹਾਰ ਜਲਣ ਨਲ ਚਾਰੇ । 
ਦਲ ਸਲ ਜਲ ਬਲ ਕਹਾਏ । ਜੁਜਰ” ਬੇਦ ਬਪ ਚਾਰ ਬਨਾਏ । 
ਕੀਰਤ ਗੋਇਦ ਦਾਸ ਸਦਰੋਗ । ਅਥਰਬਣ ਬੇਦ ਚਾਰ ਦੇਹਿ ਅੰਗ | 
ਭਿਖੋ ਦੇਹ ਕਮਲਜ ਕਉ ਪਾਈ । ਸਭ ਤੋਂ ਅਧਿਕ ਭਯੰ ਸੁਖਦਾਈ । 
ਬਿਪ ਦੇਹ ਸੈਗਯਾ ਭਵ ਪਾਏ । ਸਤਿਗੁਰ ਕਉ ਖੌਜਹਿ ਹਰਖਾਏ । 
ਢੂੰਢਤ ਗੁਰੁ ਜਗਤ ਮੋ" ਫਿਰਹਿੰ । ਸ਼ਾਤ ਨ ਪਾਵਹਿ ਬਿਨ ਗੁਰ ਕਰਹਿ । 
ਜੋਗੀ ਸੈਨਿਆਸਨ ਕੇ ਗਏ । ਬ੍ਰਹਮਚਾਰੀ ਤਪਸੀ ਦਿਖਲਏ ॥ 369 ।| 
ਦੋਹਰਾ 
ਬਰਸ ਏਕ ਜਗ ਮਹਿ ਫਿਰੇ ਸਭੀ ਪੰਥ ਦਿਖ ਆਇ । 
ਸਾਂਤਿ ਪੁਦੈ ਸੁਖਸਿੰਧ” ਗੁਰੁ ਕਹੁ ਨ ਨੌਨਨਿ ਪਾਇ ।! 370 ॥ 
ਜਧਾ ਸਰੋਵਰ ਮਹਿ ਅਏ ਫਿਰਤ ਫਿਰਤ ਸਭ ਦੋਸ ! 


ਜਣੇ 


ਗੁਰੂ ਅਰਜਨ ਜੀ ਜਬ ਪਿਖੇ ਭਈ ਸ਼ਾਂਤਿ ਚਿਤ ਏਸ ॥ 371 ॥ 


4 
ਘਅ ਪੋਥੀ ਵਿਚੋ _'ਅ ਪੌਥੀ ਬ੍ਰਹਿਮਾ _“ਅ ਤੋਂ ਪੰਥੀ ਅਯੁਰਵੇਂਦ` “ਦ ਪੌਥੀ ਸਾਗਰ 


ਅਧਿਆਇ ਚੌਥ 147 
॥[ ਰਸਾਵਲ ਛਦ | 
ਭਿਖੇ ਬੈਨ ਸੋਏ । ਗੁਰ ਦਰਸ ਹੋਏ । ਸਭੈ ਪਾਪ ਜਾਂਹੀ । ਮਨੋ ਸਾਂਤ ਪਾਂਹੀ ।। 
ਐਸ ਬੈਨ ਗਾਏ । ਗੁਰੂ ਪਾਸ ਆਏ । ਦਿਖਾ ਰੂਪ ਆਗੇ । ਮਹਾਂ ਜੋਤ ਜਾਗੇ 1373॥ 
ਮਹਾਂ ਮਾਇ ਦੇਖੀ । ਮਲੈ ਪਾਦ ਲੋਖੀ । ਸੁਭੇ ਸੇਖ ਸਾਂਈ । ਗੁਰੂ ਸੋਭ ਪਾਈ 13741 
ਬਡੀ ਜੋਤ ਸੋਹੇ । ਸਭੈ ਦੇਖ ਮੌਹੇ । ਪਰੇ ਪਾਦ ਕੌਜ । ਮਨੋ ਖੇਦ ਭਜੇ ॥ 375 ।। 
ਦ ਹਰਾ 
ਪੁਨ ਉਸਤਤਿ ਗੁਰੁ ਕੀ ਕਰੀ ਮਹਾਂ ਬਿਸ਼ਨ” ਦਿਖ ਰੂਪ । 
ਸਭ ਮਿਲ ਅਸ ਭਾਖਤ ਭਏ ਤੁਹੀ" ਜਗਤ ਗੁਰੂ ਭੂਪ ।੧ 376 ॥ 
। ਭੁਜੈਗ ਛਦ ।। 
ਅਜੈਨਮ ਰੂਪੀ ਅੰਜ ਆਪ ਹੋਏ । ਰਚੇ ਜੀਵ ਜੈਤੰ ਅੰਸ ਨਾਹਿ ਕੋਏ । 
ਬਿਸ਼ਨ ਰੂਪ ਹ੍ਰੈਕੈ ਕਰੌ ਰਛ ਪਾਲ । ਤਰਮੀਂ ਸੈਭੂ ਰ੍ਰੋਕੈ ਕਰੋ ਜੀਵ ਕਾਲ 1 377 ॥ 
ਇਦਾਂਨ) ਧਰਯੋ ਰੂਪ ਸਦ ਅਪਾਰੀ । ਪਰਹਿਂ ਤਹ ਪਾਦੈ ਹੋਰ ਮੋਹ ਭਾਰੀ । 
ਤੁਹੀ” ਰਾਮ ਰ੍ਰੋਕੇ ਦੈਸਗੀਵ ਮਾਰਯੋ । ਤੁਹੀ ਕਾਨ ਹੈ ਕੈਸ ਕੇਸੀ ਬਿਦਾਰਯੋ ।।378।। 
ਅਲੋਪ ਸਦਾ ਲੇਪ ਲਾਗੈ ਨ ਕੋਈ । ਕਟੇ ਤਾਂਹਿ ਜਾਲੰ ਤੁਮੈ ਦਾਸ ਜੋਈ । 
ਪ੍ਰਭੋ ਤੋਹਿ ਅੰਤ ਹਮੈਂ ਨਾਹਿੰ ਪਾਯੋ । ਸਦਾ ਨੇਤਿ ਨੇਤਿ ਤੁਮਹਿ ਰੂਪ ਗਾਯੋ ॥ 379 ॥ 
ਦੌਹਰਾ 
` ਇਹ ਬਿਧ ਉਸਤਤਿ ਕਹਿ ਸਭੈ ਪਰੇ ਚਰਨ ਪਰ ਆਇ 
ਦਯਾ ਸਿੰਧੂ ਸੀ ਮੁਖ ਕਹਾ ਮਾਂਗੇ ਬਰ ਰੁਚ ਪਾਇ 1। 380।। 
ਚੌਪਾਈ 
ਭਿਖੋ ਤਬ ਅਸ ਬੈਨ ਉਚਾਰੈ । ਸਭ ਕੀ ਇਛਾ ਇਹੀ ਮੁਰਾਰੇ । 
ਇਨ ਸਭ ਕੋ ਪ੍ਰਭ ਸਿਖ ਕਰੀਜੈ । ਗੁਰ ਦੀਖਯਾ ਦੋ ਸ਼ਾਂਤਿ ਮਨ ਕੀਜੇ । 
ਜੀ ਗੁਰ ਕਹਾ ਸੁਨਹੁ ਚਿਤ ਲਾਏ । ਬੋਦ ਦੇਹ ਧਰ ਤੁਮ ਹੋ ਆ । 
ਸੀ ਭਗਵਤ ਜਸ ਇਹ ਠਾਂ ਰਹੇਂ । ਗੁਰੂ ਨਾਨਕ ਕਾ ਜਸ ਉਚਰੋਂ 1 
ਤਿਨੈ ਕਹਾ ਇਹ ਸਮਝ ਨ ਪਾਵਹਿ । ਕਿਹ ਬਿਧ ਉਸਤਤ” ਗੁਰ ਕੀ ਗਾਵਹਿ । 
ਆਪ ਸਮਝਾਇ ਚਾਲ ਹਮ ਦੇਵੋ । ਹੇ ਸਤਿਗੁਰ ਗਤਿ ਅਲਖ ਅਭੇਂਵੇ ।। 
ਬੀਸ ਸਵਯੇ ਸੀ ਮੁਖ ਰਰੇ । ਗੁਰ ਨਾਨਕ ਜਸ ਬਰਨਨ ਕਰੇ । 
ਸਮਝ ਚਾਲ ਤਿੰਹ ਜਗ ਪ੍ਰਗਟਾਯੋ । ਗੁਰੂ ਨਾਨਕ ਜਸ ਪ੍ਰਿਥਮ ਗਾਯੋ । 381 ॥ 
ਦੋਹਰਾ 
ਸੀ ਗੁਰੂ ਨਾਨਕ ਜਸ ਕਹਾਂ ਸਵੌਯੇ ਗ੍ਰਹ ਕੇ ਮਾਂਹਿ । 
ਧਾਰ ਪ੍ਰੀਤ ਜੌ ਨਰ ਪੜਹਿੰ” ਭਗਤਿ ਮੁਕਤਿ ਫਲ ਪਾਂਹਿ ॥ 382 ॥ 





1% ਪੌਥੀ ਅਘ %ਅ ਪੋਥੀ ਬਹਮ “ਅਤੇ ਦ ਪੌਥੀ ਮਹਿਮਾ ਪਨਹਿਂ 


1458 ਗੁਰ ਬਿਲਾਸ ਪਾਤਸ਼ਾਹੀ ੬ 


ਗਰ ਅੰਗਦ ਕਾ ਜਸ ਕਹਾ ਸਵੈਯੇ ਦਸ ਪ੍ਰਗਟਾਇ । 

ਭਗਤ ਗਿਆਨ ਤਿੰਹ ਉਰ ਬਸੈ ਜੋਉ ਪੜੋ ਚਿਤ ਲਾਇ ।। 383 । 
ਚੰਪਾਈ 

[ਅਮਰਦਾਸ] ਕਾ ਜਸ ਸੁਖ ਕੌਦਾ । ਬਾਈ ਸਵੈਯੇ ਰਹੈ ਅਨੰਦਾ । 

ਸ਼ੀ ਗੁਰੁ ਰਾਮਦਾਸ ਜਗੁ ਸੁਆਮੀ । ਸਾਠ ਸਵੈਯੇ ਪੂਰਨ ਕਾਂਮੀ । 

ਮੁਕਤ ਜੁਗਤਦਾਇਕ ਗੁਰ ਸੂਰਾ । ਗੁਰ ਅਰਜਨ ਕਾ ਜਸ ਜਗ ਰੂਰਾਂ । 

ਬੀਸ ਏਕ ਸਵੈਯੇ ਗੁਨ ਗਾਏ । ਇਕ ਸੌ ਬਾਈ ਭੇਂ ਸਮੁਦਾਏ । 

ਇਹ ਬਿਧ ਸਭਨੇ ਜਸ ਪ੍ਰਗਟਾਯੋ? । ਸਭੀ ਭਟ ਮਨ ਆਨੰਦ ਪਾਯੋ । 

ਔਰ ਉਪਮ ਬਹੁ ਭਾਂਤ ਉਚਾਰੀ । ਗੁਰ ਪਗ ਪਰੇ ਸੁ ਮਾਨ ਨਿਵਾਰੀ । 

ਅਤਿ ਪ੍ਰਸੰਨ ਭਏ ਕ੍ਰਿਪਾ ਨਿਧਾਨਾ । ਲਿਖੇ ਸਵੈਯੇ ਗ੍ਰਿੱਥ ਮਨ ਮਾਨਾਂ । 

ਮਨ ਇਛਤ ਸਭ ਕੋ ਵਰ ਦੀਨੋ । ਕੀਨ ਸਿਖ ਭ੍ਰਮ ਤਿਨ ਕਾ ਛੀਨੋ । 384 ॥ 
ਦੋਹਰਾ 

ਬਾਰ ਬਾਰ ਬੋਦਨ ਕਰੀ ਸ੍ਰੀ ਗੁਰੂ ਆਗਯਾ ਪਾਇ । 

ਸਭੀ ਭਾਟ ਵਿਦਿਆ ਭਏ ਸੀ ਗੁਰ ਪਾਦ ਮਨਾਇ ॥ 385 ॥ 

ਵਾਰ ਵਧੀਕ ਸਲੌਕ ਲਿਖ ਮ੍ਰੌਦਾਵਣੀ ਅਰ ਲਿਖਾਇ । 

ਤਤਕਰਾ ਲਿਖ ਸਭ ਗ੍ਰੰਥ ਕਾ ਭੌਗ ਗ੍ਰੰਥ ਜੀ! ਪਾਇ । 386 ॥ 
ਚੋਪਾਈ 

ਤਬ ਲੌ ਰਾਗ ਸਭੀ ਇਕਠਾਏ । ਗੁਰ ਅਰਜਨ ਕੇ ਸਨਮੁੱਖ ਆਏ । 

ਕ੍੍‌ਪਾਸਿੰਧ ਉਸਤਤਿ ਕਰੀ । ਭਾਂਤ ਭਾਂਤ ਮਨ ਆਨੰਦ ਭਰੀ । 

ਉਸਤਤਿ ਕਰ ਗੁਰੂ ਪਗ” ਲਪਟਾਏ । ਦਯਾ ਸਿੰਧ ਪੂਛਿਓ ਮਨ ਲਾਏ । 

ਨਿਜ ਆਵਨ ਕਾ ਕਾਰਨ ਕਹੋ । ਤਿਨ ਕਹਾ ਤਮ ਸਭ ਕਿਛ ਲਹੋ । 

ਹਮ ਜਗ ਮੈ ਅਤਿ ਹੀ ਦੁਖ ਪਾਏ । ਆਏ ਤਕਿ ਤੁਮਰੀ ਸਰਨਾਇ । 

ਇਹ ਬਿਧ ਹਮ ਜਗ ਮਹਿ ਦੁਖ ਪਾਵਹਿ । ਪੱਤੀ ਸਾਥ ਪਿਤਾ ਨਰ ਗਾਵਹਿ ! 

ਔਰ ਸਨਖਾ ਸਾਥ ਸਸੁਰਾਰੇ । ਪੂਤ ਮਾਤ ਕਰਹਹਿ ਇਕ ਠਾਰੇਂ । 

ਸਮਝ ਨ ਪ੍ਰਾਤ ਸਮਾ ਮਧਿਆਨਾਂ । ਵਿਪਰਜੇ ਗਾਵਹਿ ਧਾਰ ਗੁਮਾਨਾਂ ॥ 387 ॥ 
ਦੌਹਰਾ 

ਤਾਂਤੇ ਜਤਨ ਕੋਉ ਅਸ ਕਰੋ ਹੇ ਪ੍ਰਭ ਦੀਨਾ ਨਾਥ । 

ਭਿੰਨ ਭਿੰਨ ਸਭ ਕੋ ਲਿਖੋ ਹਮ ਸਭ ਕਰਹੁ ਸਨਾਥ ॥ 388 । 

ਰਾਗਨਿ ਕੀ ਬਿਨਤੀ ਸਨੀ ਗੁਰ ਅਰਜਨ ਸੁਖ ਖਾਂਨ । 

ਰਾਗ ਮਾਲ ਤਬ ਹੀ ਲਿਖੀ ਭੌਗ ਤਾਂਹਿ ਪਰ ਠਾਂਨ ॥ 389 । 


੫ ਪੋਥੀ ਵਿਚੋਂ _%ਅ ਤੋਂ ਏ ਪੌਥੀ ਮਹਿਮਾ ਗਾਂਯੋ _“ਅ ਪੋਥੀ ਕੌ _“ਅ ਪੌਥ। ਚਰਨ 


ਅਧਿਆਇ ਚੌਥਾ 149 


ਚਪ:ਈੀ 
ਕਹੇ ਰਾਗ ਖਟ ਤੀਹ ਸੈਗ ਨਾਰੀ । “ਸਟਿ ਅਸ਼ਟਿ ਸੁਤ ਕਹੇ ਉਚਾਰੀ । 
ਅਠਤਾਲੀ ਸਤ ਸਭ ਕੇ ਭਏ । ਅਤਿ ਅਨੰਦ ਮਨਿ ਰਾਗੰਨਿ ਲਏ ॥ 
ਸੀ ਗੁਰ ਭੰਗ ਗ੍ਰ ਜੀ ਪਾਯੋ । ਭਾਂਤਿ ਭਾਂਤਿ ਪਰਸ਼ਾਂਦਿ ਕਰਾਯੋ । 
ਕੜਾਹ ਪ੍ਰਸ਼ਾਦਿ ਸੁ ਭਯੋ 'ਬਿਅੰਤਾ । ਆਗਯਾ ਕਰੀ ਗੁਰੁ ਭਗਵਤਾ । 
ਹੋਮ ਹੁਮਾਇ ਸੰਗਤ ਸਭ ਆਈ । ਰਾਮਸਰੈ ਮਨ ਆਂਨੈਦ ਪਾਈ । 
ਸੀ ਗੁਰ ਸਨਮੁਖ ਕਲਜੁਗ ਆਯੋ । ਉਸਤੱਤਿ ਕਰੀ ਅਨਕ ਮਨ ਲਾਯੋ | 
'ਬਹੁਰੇ ਕਹਾ ਪ੍ਰਭ੍ਰ ਸੁਖ ਸਾਗਰ । 'ਬਿਨਤੀ ਹਮੇ ਸੁਨੋ ਗੁਨ ਆਗਰ । 
ਰਚਯੋ ਗਿ੍‌ੰਥ ਭਵ ਸਿੰਧ ਜਹਾਜ । ਹਮੈ ਕਲਿਆਨ ਕਰੋ ਮਹਾਰਾਜ ॥ 390 ॥ 
ਦੌਹਰਾ 
ਗਰੰਥ ਪਾਠ ਜਹਾਂ ਪ੍ਰੌਮ ਸਿਉ” ਕਰਹਿਹ ਸਿਖ ਉਚਾਰ 
ਤਹਾਂ ਰਹਿਨ ਹਮਾਰਾ ਨਹੀ ਤਜਊਉਂ ਠੰੌਰ ਤਤਕਾਰ ।। 391 ।। 
ਸੈਗਤ ਮੋ ਆਵਨਿ ਪ੍ਰਭੁ ਕਿਸੀ ਕਾਲ ਹਮ ਦੇਹੁ । 
ਹਉ” ਅਨਾਥ ਸਰਨੀ ਪਰਿਓ ਕਿ੍‌ਿਪਾ 'ਸਿੰਧ ਰਖ ਲੇਹੁ ॥ 392 ॥ 
ਚੌਪਾਈ 
ਤਿਹ ਬਿਨਤੀ ਸੁਨ ਸੀ ਗੁਰ ਬੋਲੇ । ਸੁਨ ਕਲ ਤੁਮ ਬਚਨ ਅਮੌਲੇ । 
(ਨਰ ਵਿਕਲਪ ਜਹਿ ਸੈਗਤ ਹੋਵੈ । ਤਾਂਕੋਂ ਤੁਮ ਨਹੀ” ਨੈਨਨ ਜਾਵੈ ! 
ਜਬ ਕੜਾਹ ਸੈਗਤ ਮਹਿ ਆਵੈ । ਤਿਹ ਛਿਨ ਤੁਮ ਭੀ ਦਰਸ਼ਨ ਪਾਵੈ । 
ਜਬ ਲਗ ਵਰਤਤ ਰਹੈ ਕੜਇ । ਤਬ ਲੌ ਵਾਸ ਕਰ ਤੁਮ ਤਾਹਿ ।। 
ਭਯੋ ਪ੍ਰਸੈਨ ਕਲ ਮਨ ਮਾਂਹੀ । ਮਨੋ ਰੋਕ ਜਿਮ ਨਵ ਨਿਧੀ ਪਾਹੀ ' 
ਸੀ ਗੁਰ ਕੀ ਸਿਖ ਆਗਯਾ ਪਾਏ । ਕੜਾਹ ਪ੍ਰਸਾਦਿ ਲਗੇ ਵਰਤਾਏ । 
ਸਮਾਂ ਜਾਨ ਕਲਜੁਗ ਤਹਿੰ ਆਯੋ : ਦੇਖ ਪ੍ਰਭੂ ਮਨ ਮਹਿ ਮੁਸਕਾਯੰ । 
ਕੜਾਹ ਸਾਸ ਕਲਜ਼ਗ ਚਲ ਆਵੈ । ਸੈਗਤ ਮਹਿ ਗੋਗਾ ਪੜ ਜਾਵੈ '। 393 ।। 
ਦਹਰ' 
ਅਬ ਲੋ ਬਾਤ ਪ੍ਰਤਖ ਏਹਿ ਦੇਖਹੁ ਸਮਝ ਵਿਚਾਰ । 
ਪ੍ਰਸਾਦਿ ਵਰਤਾਇ ਤਬੈ ਦਯੋ ਸੋਗਤ ਕੌ ਤਿੰਹ ਵਾਰ ॥ 39404 
ਗਰ ਸਿਖ ਬੇਨੋ' ਅਯੋਂ ਸੋਗਤ ਸਾਥ ਅਪਾਰ ।। 
ਮਾਂਗਟ ਵਾਸੀ ਤਾਂਹਿ ਕੀ ਦਰਸ਼ਨ ਗੁਰੂ ਨਿਹਾਰ ।੧ 395 ॥ 
ਚੌਪਾਈ 
ਗਾਰ ਭੋਟ ਆਗੈ ਗੁਰ ਧਾਰੀ । ਕਰੀ ਬਿਨਤ ਗਰਿ ਅੰਚਰ ਡਾਰੀ । 
ਸ੍ਰੀ ਗੁਰ ਸਭ ਕਾ ਆਦਰ ਕੀਨੌ । ਮਨ' ਇਛੱਤ-ਸਭ ਕੌ ਵਰ'ਦੀਨੋਂ' 


ਰਿ ਤਰਿਆ 
॥%( ਪੋਥੀ ਭਾਈ ਬੰਨੋ ਆਇਓ 


150 


ਗੁਰ ਬਿਲ'ਸ ਪਾਤਸ਼'ਹੀ ੬ 


ਬੈਠੋ ਕੌ ਨਿਜ ਸਿਖ ਗੁਰ ਜਾਨਾਂ । ਸ੍ਰ ਗੁਰ" ਤਾਕੋ ਬਚਨ ਬਖਾਨਾ ॥ 
ਲਾਹੌਰ ਬੀਚ ਬੈਨੋ ਤਮ ਜਾਵੇ । ਸਰੀ ਗ੍ਰਿੱਥ ਕੀ ਜਿਲਤ ਬਨਾਵੋ? । 
ਕਾਰੀਗਰ! ਇਹ ਠਾਂ ਅਬ ਨਾਹੀ' ।.ਸਮਾਂ ਪਾਇ ਸਭ ਇਹਾਂ ਰਹਾਹੀ 1 
ਹਾਥ ਜੋਰ ਬੋਨੌ ਤਬ ਕਹਾ । ਏਕ ਬੇਨਤੀ ਮੋਰੀ ਪ੍ਰਭ ਅਹਾਂ । 


ਹੁਕਮ ਹੋਇ ਤੌਉ ਮਾਂਗਟ ਜਾਵਹਿ ! ਸੈਗਤ ਕਉ ਦਰਸ਼ਨ ਕਰਵਾਵਹਿ [| 
ਗੁਰ ਤਬ ਕਹਾ ਏਕ ਨਿਸ ਬਸਨਾਂ । ਤਿਨ ਹੋ ਕਰਾ ਜੋਉ ਗੁਰ ਰਸਨਾ ॥ 396 ॥ 


ਦੋਹਰਾ 


`ਏਕ ਰੈਨ ਖਾਰੇ ਰਹੋ ਦੁਤੀਆ ਟਿਕੇ ਜੋਡੌਰੇ ਆਇ । 


ਜਿਖ ਮੈਗਤਿ ਦਰਸ਼ਨ ਕਰੀਓ ਮਨ ਮਹਿ ਅਤਿ ਸੁਖ ਪਾਇ ॥ 397 । 

ਗੁਰੁ ਗ੍ਰਿੰਥ ਕੀ ਚੜ੍ਹਤ ਮਹਿ ਕਹੀ ਸਿਖ ਕੀ ਬਾਤ । 

ਭਗਤ ਸਿੰਘ ਅਬ ਸੌ ਸੂਨਹੁ ਗੁਰੁ ਕਹੀ ਜਿਹ ਭਾਂਤਿ 1! 398 ।। 
ਚੌਪਾਈ 


ਤਰਕ ਰਾਜ ਬਹ ਦਿਨ ਨਹੀ ਬਹਿਨਾ । ਜਿਤਕ ਜਰੂਰ ਹੋਇ ਤਿਤ ਰਹਿਨਾਂ । 


ਸਨਿ ਬਚਨ ਬੋਨੋ ਮੁਖ ਗਾਈ । ਭਯੋ ਤਯਾਰ ਚਲਯੋ ਸੁਖ ਪਾਈ ।। 
ਜੈ'ਚੀਆਂ ਲੈ ਗੁਰ ਚਰਨ ਮਨਾਏ ! ਸੈਗਤ ਚਲੀ ਸਾਥ ਅਧਿਕਾਏ” । 


ਤਬ ਬੈਨੋ ਮਨ ਮਾਹਿ ਇਹ ਆਈ । ਦੁਤੀਆ ਸਰ੍ਹਪ ਗ੍ਰੰਥ ਜੀ ਪਾਈ ॥ 399 ॥ 


ਦਹਰਾ 
ਸਧਾ ਸਰੋਵਰ ਤੇ ਚਲਯੋ ਮਨਾ' ਮਹਿ ਕੀਓ ਵਿਚਾਰ । 
ਗ੍ਰੰਥ ਜਹਾਜ ਸਤਿਗੁਰ ਰਚਯੋ ਭਈ ਜਿਲਤ . ਇਕ ਵਾਰ ।। 2001 
ਗੁਰ ਗ੍ਰਿਹਿ ਭਯੋ ਤਬ ਲਿਖ ਕਉ ਸੋਗਤ ਕੌਸ ਕਰਾਇ । 
ਤਾਂਤੇ ਜਤਨ ਐਸਾ ਕਰਹੁ ਤਾਰੋ ਦੇਸ ਬਨਾਇ ।। 401 ॥ 

ਚੌਪਾਈ 
ਸੀ ਗੁਰ ਕਹਾ ਰੈਨ ਇਕ ਰਹੀਓ । ਆਵਤ ਜਾਵਤ ਬੀਚ ਨ ਬਹੀਓ । 
ਪੰਥ ਰੈਨ ਕਛੁ ਭਾਖੀ ਨਾਹੀ' । ਤਾਂਤੇ ਜਤਨ ਕਰਹੈ ਮਗ ਮਾਹੀ ।! 
ਭੋਜ ਸਿਖ ਕਾਗਜ ਮੰਗਵਾਏ ॥ ਪਤੇ ਰਚੇ ਅਧਿਕ ਚਿਤ ਲਾਏ ।। 
ਸੰਗਤ ਕਉ ਇਹ ਆਗਯਾ ਦਈ ।। ਪਾਂਚ ਕੋਸ ਕੀ ਮੰਜਲ ਕਈ ।। 
ਸੰਗਤ ਸਿਖ ਲਿਖੇ ਮਨ ਲਾਈ । ਰੈਨ ਦਿਵਸ ਨਹਿ ਬਿਲਮਾ! ਲਗਾਈ । 
ਜਾਵਤ ਜਾਵਤ ਸਭ ਲਿਖ ਲਯੋ । ਜਾਇ ਲਾਹੌਰ ਭੌਗ ਤਬ ਪਯੌ । 
ਬਾਣੀ ਕਛਕ ਵਧੀਕ ਲਿਖਾਈ । ਸਿਖਨਿ ਤੇ ਸੋ ਪੱਥੀ ਪਾਈ ॥ 
ਸਾਰੰਗ ਸਬਦ ਸੂਰ ਕਾ ਗਾਯੋ । ' ਤਹਿ ਤੁਕ ਏਕ ਸਾਰਾ ਇਹਾਂ ਪਾਯੋਂ । 


ਨ ਜਗ ਤਦ 
9 ਪੋਥੀ ਸਤਿਗੁਰ _££ ਪੋਥੀ ਬੰਧਾਵੇ _$ਅ ਪੋਥੀ ਜਿਲਦਸਾਜ _ “ਦ ਪੌਥੀ ਹਰਖਾਇ 


ਚਿਤ 


6% ਪੌਥੀ ਬਿਲੋਭ 


502 | 


#ਅ ਤੇ ਏ ਧ੍ਰੋਬੀ 


ਅਧਿਅ!ਇ ਚੌਥਾਂ 151 


ਦੌਹਰਾ 
ਛਾਡ ਮਨ ਹਰਿ ਬਿਮੁਖਨਿ ਕੌ ਸੈਗ ਸਬਦ ਲਿਖ ਲੀਨ । 
ਮੀਰਾਂ ਬਾਈ ਸਬਦ ਪਨ ਔਰ ਲਿਖੇ ਚਿਤ ਚੀਨ ॥ 403.॥ 
ਮਨ ਹਮਾਰੋ ਬਾਂਧਿਓ ਗਨ ਮਾਰੂ ਸਬਦਿ ਲਿਖਾਂਇ । 
: ਜਿਤ ਦਰ ਲਖ ਮਹੈਸਦਾ ਸਲੋਕ ਤੀਨ ਲਿਖ ਪਾਇ ॥. 404. 


ਰ ਚੌਪਾਂਈ 
: ਬਾਇ ਆਤਸ ਸੋਲਾਂ ਸਲੋਕ । ਰਤਨਮਾਲ ਲਿਖ ਲਈ ਅਲੌਕ ॥ 
ਰਾਹ ਮੁਕਾਮ ਦੀ ਸਾਖਿ” ਲਿਖਾਈ । ਰਾਗ ਮਾਲ ਪਾਛੇ ਲਿਖ ਪਾਈ ॥ 
ਦੇਹੁ ਗ੍ਰੰਥ ਕੀ ਜਿਲਤ ਬਨਾਈ । ਚਲੋ ਗੁਰੂ ਪਹਿ ਦੇਰ ਨ ਲਾਈ ॥ 
` ਜਿਲਤ ਬਨਾਇ ਸੁ ਆਵਤ ਭਏ । ਸਰੀ ਗੁਰ ਚਰਨ ਕਮਲ ਮਨ ਦਏ । 405. 


_.ਦੌਹਰਾ 
_ ਆਵਤਿ ਦੇਖ ਗੁਰੁ ਗਿੰਥ ਕੋ ਉਠੇ ਪ੍ਰਭੂ ਹਰਖਾਇ / 
ਕਰ ਬੰਦਨ ਸੀ ਗ੍ਰੰਥ ਕੋ ਬੈਠੇ ਢਿਗ ਤਬ ਆਇ ।!-406-॥ 
.-ਦੌਇ ਗ੍ਰੰਥ ਜੀ 'ਦੇਖ-ਕੈਂ ਸ੍ਰੀ.ਮੂਖ£.ਕੀਨ ਉਚਾਰ 
. ਭਾਈ ਬੈਨ ਕਿਆ ਕੀਓ ਕਹੋਂ ਸਤਿ ਨਿਰਧਾਰ ।: 207 ॥ 
-ਚੌਂਪਾਈ 
:ਬੋਨੋ ਕਹਾ ਪ੍ਰਭੂ ਤੁਮ ਜਾਨਹੁ । ਸੈਗਤ ਹਿਤ ਮੌਹਿ ਉਦਮ ਠਾਨੰਹੌੰ । 
: ਪਰਉਪਕਾਰ ਗੁਰ ਤਹਿ ਦਿਖਰਾਏ । ਦਸਖਤ ਕਰੋਂ ਸੁ ਪ੍ਰਭ ਸੁਖਦਾਏ । 
ਸੀ.ਮੁਖ ਕਹਾ ਬੀੜ ਦੌ ਭਈ ।` ਇਕ ਗ਼ੁਰਦਾਸ ਇਕਾਂ.ਬੋਨੋ:ਕਈ । 
ਗੁਰਦਾਸ ਬੀੜ ਪਰ ਦਸਖਤ ਕਰੇ !-ਸੈਮਤ ਲਿਖਯੋ ਅਧਿਕ:ਸੁਖ ਭਰੇ 
ਸੈਮਤ ਸੋਲਾਂ ਸੈ ਸੁਖ ਕਾਰੀ । ਇਕਸਠ ਤਾਂਕੌ ਉਪਰ ਧਾਂਰੀ । 
-ਭਾਦੋ'.ਸ਼ੰਦਿ ਏਕਮ'ਸੁਖਦਾਈ ।'ਸ੍ਰੀ ਗ੍ਰੰਥ ਕਯੋਂ ਪੂਰ-ਸੁਹਾਈ । ' 
ਤਤਕਰੇ ਮਹਿ.ਸੈਮਤ ਲਿਖ ਧਾਰਾ । ਦਯਾ ਸਿੰਧ ਕੀਆ ਪਰਉਪਕਾਰਾਂ । 
-ਬੈਠੋ-ਕਉਂ ਅਸ ਬਚ,ਫੁਰਮਾਏ !'ਤਾਰੋ ਦੇਸ.ਸੁ ਆਨੌਦ ਪਾਏ । 408.॥ 
ਦੋਹਰਾ 
ਮਮ ਆਗਿਆ ਸਬਹੀ ਸੁਨੋ ਸਤਿ ਬਾਤ' ਨਿਰਧਾਰ । 
` ਗ੍ਰੰਥ ਗੁਰੂ ਸਮ-ਮਾਨੀਓ ਭੇਦ ਨ ਕੋਉ ਬਿਚਾਰ । 509 ॥ 
ਜੋਉ ਗ੍ਰਿੰਥ ਇਸ ਥੋਂ ਲਿਖੋ ਸੋਧਉ ਇਸੈ ਬਨਾਇ ।। 
ਗੁਰਦਾਸ ਬੀੜ ਤੇ ਜੋ ਲਿਖੋ ਤਾਂਤੇ ਸੋਊ ਸੁਧਾਇ । 4101 


ਘਅ ਪੁਥੀ ਹਕੀਕਤ _%% ਤੋਂ ਏ ਪੌਥੀ ਸਤਿਗੁਰੂ ' #ਅ ਪੋਥੀ ਦ੍ਰ੍‌ਏ .“ਅ-ਪੌਥੀ ਕਓ 


122 ਗੁਰ ਬਿਲਾਸ ਪਾਤਸ਼'ਹ। ੬ 


ਚੌਪਾਈ 

ਸ੍ਰੀ ਸਤਿਗੁਰ ਦਿਖ ਲਗੋ ਦਿਵਾਨਾ । ਬੁਢੇ ਆਦਿਕ ਸਭ ਇਕ ਠਾਨਾਂ । 

ਹਰਿ ਗੋਬਿੰਦ ਕਉ ਕਹਾ ਸੁਨਾਈ ! ਆਗਿਆ ਮੌਰਾਂ ਸੁਨਹੁ ਚਿਤ ਲਾਈ । 

ਸਾਹਿਬ ਬਢੇ ਬਚਨ ਬਖਾਂਨਾਂ । ਤੁਮ ਕਰਨੇ ਜੁਧ ਮਹਾ ਭੁੰਆਨਾਂ । 

ਗ੍ਰੰਥ ਬੀਚ ਹਮ ਜੋਇ ਲਿਖਾਈ । ਬਾਈ ਵਾਰ ਸੁਨਹੁ ਮਨ ਲਈ । 

ਮਨ ਪਸੈਦ ਸਨ ਵਾਰ ਜੁ ਪਾਵੋਂ । ਤਬੋ ਧੁਨਾਂ ਤਮ ਤਾਹਿ ਚੜਾਵੋਂ । 

ਬਾਨੀ ਔਰ ਨਹੀ” ਤਮ ਕਰਨੀ । ਸਤਿ ਬਚਨ ਸੁਨ ਹੋ ਮਮ ਸ੍ਵਨੀ । 

ਦੀਨ ਹੋਤ ਜੋ ਸੀਸ ਉਤਾਰੇ । ਚਾੜੇ ਬਾਣੀ ਮੁਖਹੁੰ ਉਚਾਰੇ । 

ਔਰ ਕਿਸੀ'ਕੀ ਚੜੇ ਨ ਬਾਣੀ । ਸਤਿ ਬਚਨ ਹਮਰੇ ਤੁਮ ਜਾਣੀ॥ 4110 
ਦੰਹਰਾ 

ਗੁਰੁ ਗ੍ਰੰਥ ਕਲਜੁਗ ਭਯੋਂ ਸ੍ਰੀ ਗੁਰੁ ਰ੍ਰਪ ਮਹਾਨ । 

ਦਸ ਪਾਤਿਸ਼ਾਹੀਆਂ ਰੁਪ ਇਹ ਗੁਰੂ ਗ੍ਰਿਥ ਜੀ ਜਾਨ । 412॥ 

ਗੁਰ ਦਰਸ ਜਿਹ ਦੇਖਨਾਂ ਸਰੀ ਗ੍ਰਿੰਥ ਦਰਸਾਇ । 

ਬਾਤ ਕਰਨਿ ਗੁਰ ਸਿਉ ਚਹੈ ਪੜੈ ਗ੍ਰੰਥ ਮਨ ਲਾਇ । 413 ॥। 
ਚੌਪਾਈ 

ਆਗਿਆ ਔਰ ਸਨੋ ਮਨ ਲਾਇ । ਸਭ ਹੀ ਮਨ ਧਾਰੋ ਸੁਖ ਪਾਇ । 

ਪਾਛੇ ਚਲੀ ਰੀਤ ਇਹ ਆਈ । ਮਿਰਤਕ ਪਾਛੇ ਅਸ ਕਰਾਈ । 

ਗਰੜ ਪੁਰਾਨ ਪਢਾਵਤ ਕੌਉ । ਅਜ਼ ਪੁਰਾਨ ਪੜਨ ਮਤ ਲੋਉ । 

ਬੇਦ ਪੁਰਾਨ ਅਬ ਸਭ ਮਥ ਲੀਨੇ । ਸਭ ਕਾ ਸਾਰ ਗਿੰਥ ਜੀ ਕੀਨੇ । 

ਮਿਰਿਤ ਪਾਛੇ ਇਹ. ਰੀਤ ਸੁ ਕਰੇ । ਗੁਰੂ ਗ੍ਰੰਥ ਕਾ ਪਾਠ ਸੁ ਧਰੋਂ । 

ਪਾਵੇ ਭੋਗ ਰਾਗ'ਮਾਲਾ ਕੌ ਪੜ । ਛਿਨ ਮਹਿ ਪਾਪ ਜਾਹਿ ਤਾਂਕੇ ਸੜ । 

ਕੜਾਹ ਪ੍ਰਸਾਦਿ ਤਿਹ ਨਮਿਤ ਕਰਾਵੈ । ਨਰਕ” ਦੁਆਰ ਕੌ ਸੋ ਨਹਿ ਜਾਵੈ । 

ਪਾਛੇ ਮਿ੍‌ਤਕ ਐੱਸ ਬਿਧ ਕਰੋ । ਜੀਵਤ ਜਤਨ ਐਸ ਬਿਧ ਧ੍ਰੋ ।.414॥ 
ਦਹਰਾ 

ਧਾਰ ਪੂੰਮ ਗੁਰ ਗ੍ਰੰਥ ਕਾ ਪਾਠ ਕਰੇ ਮਨ ਲਾਇ । 

ਰਾਗ ਮਾਲ ਪੜ ਪ੍ਰੋਮ ਸਿਉ" ਭੌਗ ਜਪੁਜੀ ਤੇ ਪਾਇ । 412 ॥ 

ਕੜਾਹ ਕਰਾਵੈ ਹਰਖ ਸਿਉ ਕੌਟਿ ਜਗ ਫਲ ਚੀਨ । 

ਸਭ ਸੰਗਤ ਸੁਨ ਬੈਨ? ਗੁਰਿ ਚਿਤ ਮਹਿ ਧਰਿ ਲੀਨ ॥ 416 ॥ 


ਤਨ ਲਨ 
“ਅ ਤੋਂ  ਪੌਥੀ ਆਇਸ ਹਮਰ) ਅ ਪੋਥੀ ਪਾਠਾਂਤਰ 
ਜੋ ਸਿਖ ਗੁਰ ਦਰਸਨ ਕੌ ਚਾਰੇ ॥ ਦੇਖ ਗ੍ਰਿੰਥ ਵਿਚਾਰੇ ਜਾਹੇ ॥ 
ਜੌ ਚਾਹਤ ਕਰ ਗੁਰ ਸੰਗ ਬਾਤ ।। ਪੜੋ ਗ੍ਰੰਥ ਬੀਚਾਰੇ ਸਾਥ ॥ 
3ਟ ਪੋਥੀ ਆਇਸ _“ਅ ਪੌਥੀ ਜਗ _£ਅ ਪੌਥੀ ਬਚਨ 


153 


ਅਧਿਆਇ ਚੌਥਾ 
ਜੋ ਇਛਾ ਕੋਉ ਕਰੈ ਸੌ ਸਭ ਪ੍ਰਰਨ ਹੋਇ । 
ਸੀ ਮੁਖ ਤੇ ਐਸੇ ਕਹਾ ਜਾਨ ਲੋਹੁ ਸਭ ਕੋਇ ॥ 4170 


ਚੌਪਾਈੀ 
ਸੀ ਮੁਖ ਬਹੁਰ ਕਰ ਅਸ ਬੋਨਾਂ । [ਰਾਮਸਰ]' ਤਟ ਉਤਰ ਸੁਖ ਦੈਨਾ । 
ਰਚੀ ਬੀੜ ਇਹ ਠਾਂ ਮਨ ਲਾਈ । ਉਪਮ ਠਾਂਵ ਕੀ ਕਹੀ ਨਾ ਜਾਈ । 
ਬਹੁ ਦੁਖ ਤਪਤ ਇਹਾਂ ਜੌ ਆਵੈ । ਦੇਖਤ ਦਰਸ ਸ਼ਾਂਤਿ ਹੁਇ ਜਾਵੇ ! 
ਭਾਦੋਂ ਸੁਦਿ ਏਕਮ ਜੋ ਹੋਈ । ਕਰੈ ਦਰਸ ਜੌ ਮਨ ਚਿਤ ਕੌਈ । 
ਗ੍ਰੰਥ ਭੋਗ ਕਾ ਫਲ ਤਿਹ ਹੋਵੈ । ਜਨਮ ਮਰਨ ਆਮ ਸੈਕਟਿ ਖੋਵੈ । 
ਇਹ ਅਸਥਾਨ ਕੀ ਉਪਮ ਮਹਾਂਨਾਂ । ਗੁਰੁ ਗ੍ਰੰਥ ਬੀੜ (ਜਹ ਠਾਨਾਂ । 
ਸਭ ਦਿਵਾਨ ਸੀ ਮੁਖ ਸੁਨ ਬੰਨਾ । ਬੈਦਨ ਕਰ ਪਾਯੋ ਅਤਿ ਚੋਨਾਂ । 
ਪੁਨ ਬੰਨੋ ਨੇ ਦੋਏ ਕਰ'ਜੌਰੇ । ਆਗਯਾ ਦੇਹੁ ਜਾਉ” ਗ੍ਰਿਹ ਓਰੇ ॥'418 ॥ 
ਰ ਦੋਹਰਾ 

ਲੈ ਆਗਯਾ ਸੀ ਗੁਰੂ ਤੇ ਬੋਨੌ ਉਦਮ ਕੀਨ । 
ਪਾਲਕੀ ਨਿਜ ਮੰਗਾਇ ਗੁਰੁ [ਗੁਰੂ]! ਗ੍ਰੰਥ ਧਰ ਦੀਨ ॥ 412 । 
ਨਿਜ ਦੇਸ ਮਾਂਗਟ ਗਯੋ ਕਰਹੂੰ ਨ ਕਥਾਂ ਬਿਥਾਰ । 
ਗ੍ਰੰਥ ਬਢਨ ਤੇ ਹਉ” ਡਰੋਂ' ਸੂਖਮ ਕਰਿਓ ਉਚਾਰ 1। 420 ।। 

_ਚੋਪਾਈ 
ਏਕ ਗਿੰਥ ਜੀ ਤਹਾਂ ਸਿਧਾਯੋ । ਈਹਾਂ ਧਿਆਇ ਪ੍ਰਰਨ ਕਵਿ ਗਾ । 
ਗ੍ਰੰਥ ਬੀੜ ਧਿਆਇ ਪੂਰਨ ਭਯ । ਜੋਉ ਪੜੈ? ਤਾਂਕਾ ਦੁਖ ਗਯੋ । 
ਭਗਤ ਸਿੰਘ ਤਿਹ ਫਲੁ ਅਧਿਕਾਈ । ਜੋਊ ਧਿਆਇ ਪੜਹੈ ਮਨ ਲਾਈ ॥ 
ਰਿੰਥ ਭੌਗ ਕੇ ਫਲੁ ਕੌ ਪਾਵੈ । ਜਨਮ ਬੀਚ [ਉਹ[“ ਬਹੁਰ ਨਹਿ ਆਵੈ ॥ 4211 

ਰ ਰਹ ਦੋਹਰਾ 
ਆਗੇ ਇਹ ਕਥ ਹੋਂਇਗੀ ਗੁਰੂ ਗ੍ਰਿਥ ਅਸਥਾਨ । 
ਹਰਿ ਗੌਬਿੰਦ ਕੇ ਬਿਆਵ ਕੀ ਹੁਇ ਹੈ ਕਥਾ ਮਹਾਨ ॥ 422 ।। 
ਇਤਿ ਸੀ ਗੁਰ ਬਿਲਾਸੇ ਸ੍ਰੀ ਗ੍ਰੰਥ ਸਾਹਿਬ ਜੀ ਕੀ ਬੀੜ 
ਬਰਨੌਨ ਨਾਮ ਚਤੁਰਥੋਂ ਧਿਆਇ ਸਮਾਪਤ ਮਸਤ ਸੁਭ ਮਸਤ ॥ 4 ।। ਅਫਜੂ ॥ 
।। ਬੌਲਹੁ ਜੀ ਵਾਹਿਗੁਰੂ ।। ਰ ੍‌ 


14 
&# ਪੋਥੀ ਵਿਚੋ“ _“ ਪੁੱਥ) ਵਿਚੋਂ _“ਐਅ ਪੌਬੀ ਪਠੌ $% ਧੌਥੀ ਵਿਚੋਂ 


“ਮਧਿਆਇ ਪੰਜਵਾਂ 


ਦਹਰਾਂ 
ਸੀ ਗੁਰੂ ਨਾਨਕ ਕੌ ਨਮੌ ਤਾਂਹਿ ਚਰਨ ਉਰਧਾਰ । 
ਕਥਾ ਸ ਪੈਚਮ ਧਿਆਇ ਕੀ ਬਰਨਨ ਕਰਉਂ ਅਪਾਰ 11 
ਕਿ੍‌ਪਾ ਸਿੰਧ ਸ੍ਰੀ ਸਤਿਗੁਰੂ ਗੁਰ ਅਰਜਨ ਸੁਖ ਖਾਨ 
ਸਭ ਕੋ ਨਿਕਟਿ ਬੁਲਾਇ ਕੈ ਲਾਯੋ ਤਬੋ ਦੀਵਾਨ 12 ।। 
ਰ ਚੌਪਾਈ 
ਗੁਰਦਾਸ ਬੁਢਾ ਸਭ ਹੀ ਇਕਠਾਏ । ਗੁਰ ਅਰਜਨ ਤਬ .ਬਚਨ ਸੁਨਾਏ । 
ਕਹੋ ਵਿਚਾਰ ਸਭੈ ਅਸਥਾਨਾਂ । ਜਹਾਂ ਗਿੱਥ ਅਸਥਾਪਨ ਠਾਨਾ' । 
ਬਢੇ ਕਹਾ ਆਪ ਪ੍ਰਭ ਜਾਨੋ । ਤੁਮਤੇ ਪ੍ਰਭ ਜੀ ਕਵਨ ਸਿਆਨੌ । 
ਸੀ ਗ੍ਰਿਥ ਲਾਇਕ ਦਰਬਾਰਾ । ਔਰ ਅਸਥਾਨ ਨਾ ਕੋਈ ਘੁਰਾਰਾ'। 
ਇਹ ਸੁਨ ਸ੍ਰੀ ਗੁਰ ਭਯੋ ਅਨੰਦਾ । ਮਾਨੋ ਦਿਖਯੋ ਦੂਜ ਕਉ ਚੰਦਾ । 
ਸੀ ਦਰਬਾਰ ਕੀ ਉਪਮ-ਉਚਾਰੀ । ਇਹ ਸਮ ਨਹੀ ਤਿਲੌਕੀ£ ਸਾਰੀ 1 
ਸਮ ਜਹਾਜ ਬਨ ਹੈ ਦਰਬਾਰ । ਤਰਹਿ ਜੀਵ ਭਵ ਸਿੰਧ! ਅਪਾਰ । 
ਨਿਤ ਨੁਤਨ ਮੈਗਲ ਇਹਾਂ ਹੋਵੈ । ਇਹ. ਦਰਸ਼ਨ ਅਘ ਸਗਲੇ .ਖੋਵੈ ।1. 3 .॥ 
ਦੋਹਰਾ ਰ 
ਸਾਹਿਬ ਬਢਾ ਜੀ ਸੁਨੋ ਮਹਿਮਾਂ ਅਪਰ ਅਪਾਰ' । 
ਪਰਤਖ ਰੂਪ ਰਾਮਦਾਸ ਕੌ ਸੋਭਤ ਸ੍ਰੀ ਦਰਬਾਰ ।। 4. । 
ਹਰਿਮੈਦਰ ਹਰਿ ਰੂਪ ਹੈ ਲਛਮੀ ਚਰਨ ਬਸਾਇ । 
ਜੋਉ ਸ਼ਰਨਿ ਇਹ ਕੀ ਪੜੈ ਦਾਰਦ! ਰਹੇ ਨ ਕਾਇ ॥ 2 ॥ 
ਚੌਪਾਈ 
ਦਯਾ ਸਿੰਧ ਭਾਖੈ£ ਪਨ ਬੈਨਾਂ ! ਇਹਾਂ ਰਹੈ ਸਭ ਹੀ ਹਮ ਰੈਨਾ' ! 
ਪ੍ਰਾਤ ਕਾਲ ਚਲੀਏ ਦਰਬਾਰਾ । ਅਸਥਾਪਨ ਗਰੂ ਗ੍ਰਿੱਥ ਅਵਤਾਰਾਂ । 
ਭੁਮਾਸੈਨ ਸਭ ਤਹਾਂ ਬਿਰਾਜੌ । ਗੁਰ ਗ੍ਰਿੱਥ ਮੋਜੀ ਪਰ ਰਾਜੇ” । 
ਦਿਨ ਪਤਿ ਅਥਿਓ ਰੈਨ ਪਰ ਆਈ । ਨਖਯਤ੍ਨਿ ਸਿਉ" ਮਿਲ ਸੋਭਾ ਪਾਈ ॥ 


£ਅ ਧੁੰਥੀ ਗੁਰ £ਅ ਤੋ ਏ ਪੌਥੀ ਜਿ੍‌ਸਟਿ $ਅ ਪੋਥੀ ਸਾਗਰ “ਅ ਪੱ.ਝੀ ਕਸਟ' $ਅ .ਤੇ ਏ .ਪੋਥ) ਉਚਰੈ 
` $ਅ ਪੌਥੀ ਸਾਜੇ 


ਅਧਿਆਇ ਪੰਜਵਾਂ 155 


ਭਮਾਸਨ ਸਤਿਗੁਰ ਜੀ ਕੀਨੇ । ਗੁਰੂ ਗ੍ਰਿਥ ਅਦਬ ਚਿਤ ਲੀਨੇ ।। 
ਨਿਜ ਨਿਜ ਆਸਨ ਸਭ ਹੀ ਬੈਠੇ । ਦਯਾ ਸਿੰਧ ਮਨ ਐਸੀ ਪੈਠੇ। - 


ਨਿਜ ਮਨ ਏਹੁ ਵਿਚਾਰਤ ਭਏ । ਗੁਰੂ ਰਿਰਿਥ ਸੇਵਕ ਕਿੰਹ ਕਏ । 
ਬੇਦੀ ਸੋਢੀ ਕਉ ਦੇਉ ਸੋਵਾ । ਬੈਸ ਉਚ ਮਾਨੈ ਨਿਜ ਭੋਵਾ॥6॥ '' 
ਰ ਦੋਹਰਾ - 
ਚਾਰ ਗੁਰੂ ਸੇਵਾ ਕਰੀ ਪਾਯੋ ਪਰਮ _ਨਿਧਾਨ । 
ਸੇਵਕ ਕੀ ਇਹ ਬਸਤ ਹੈ ਸੀ ਮੁਖ ਕੀਓ ਬਖਾਨ । 7 । 
ਗੁਰੂ ਗ੍ਰਿੰਥ ਸੋਵਾ ਨਿਪੁੰਨ ਜੋ ਸੇਵਾ ਸੁਖ ਕਾਰ । 
ਸੋ ਅਸਥਾਪਨ ਕੀਜੀਏ ਸੇਵਕ ਸੀ ਦਰਬਾਰ ।। 8 ॥ 
ਚੌਪਾਈ 
ਕਰਤ ਵਿਚਾਰ ਏਹੁ ਠਹਿਰਾਈ । ਬੁਢਾ ਜੀ" ਸੈਵਾ ਨਿਪੁੰਨਾਈ । 
ਗਰ ਨਾਨਕ ਇਨ ਦਰਸ਼ਨ ਕਰੇ । ਸੇਵਾ ਮੈ ਅਤਿ ਹਿਤ ਇਹ ਧਰੇ ।। 
`ਅਸੁ ਵਿਚਾਰ ਸ੍ਰੀ ਗੁਰੂ ਬਿਰਾਜੈ । ਕ੍ਰਿਪਾ ਸਿੰਧ ਦੀਨਨ ਸੁਖ ਸਾਜੈ । 
ਤੀਨ ਜਾਮ ਨਿਸ ਜਬੈ ਬਿਹਾਨੀ । ਜਾਗੇ ਦਯਾ ਸਿੰਧ ਸੁਰ ਗਯਾਨੀ । 
ਭਾਈ ਗੁਰਦਾਂਸ ਸਭੈ ਸਿਖ ਜਾਗੇ । ਸਾਹਿਬ ਬੁਢਾ ਗੁਰ ਰਸ ਪਾਗੇ ।। 
ਪ੍ਰਿਥਮ ਸੰਚ ਸਭ ਹੀ' ਗੁਰ ਕੀਨੋ । ਰਾਮਸਰੋ ਮਜਨ ਪੁਨ ਕੀਨੋ । 
ਮਜਨ ਕੀਓ ਸਭਨਿ ਤਿੰਹ ਵਾਰਾ । ਰਾਮਸਰੇ ਮਧ ਲਹਿ ਫਲ ਚਾਰਾ । 
ਤਰੇ ਬੇਰ [ਸੀ]? ਗੁਰ ਲਾਇ ਧਿਆਨਾ । ਕਛੁਕ ਕਾਲ ਬੈਠ ਸੂਖ ਖਾਨਾ 9 ॥ 
ਦਹਰਾ 
ਜਗਲ ਘਰੀ ਨਿਸ ਜਬ ਰਹੀ ਉਠੇ ਗੁਰੂ ਸੁਖ ਪਾਇ । 
ਸੀ ਮੁਖ ਤਬ ਆਗਿਆ ਕਰੀ ਚਲੋਂ ਸਭੈ ਹਰਿ ਧਿਆਇ ।। 10 । 
ਬੁਢੇ ਕਉ ਸ੍ਰੀ ਗੁਰੂ ਕਹਾ ਸੀਸ ਆਪਨੇ ਧਾਰ । 
ਗੁਰੂ ਗਿਿੰਥ ਜੀ ਪ੍ਰੰਮ ਸਿਉ ਮਨ ਸਹਿ ਸਤਿ” ਵਿਚਾਰ” ॥ 11 । 
ਰ ਚੌਪਾਈ 
ਸਤਿ ਬਰਨ ਮੁਖ ਤੇ ਉਚਰਾਇ । ਗੁਰੂ ਗ੍ਰਿੱਕ ਸਿਰ ਲਯੋ ਉਠਾਇ । 
ਸ੍ਰੀ ਗੁਰੂ ਚੌਰ ਆਪ$ ਕਰ ਧਾਰਿਓ । ਬਜੈ ਸੌਖ ਧੁਨ ਅੰਤ ਨ ਪਾਰਿਯੋ । 
ਸਾਹਿਬ ਬਢਾ ਆਗੇ ਕੀਨਾ । ਤਿੰਹ ਪਾਛੇ ਸਤਿਗੁਰ ਸੁਖ ਲੀਨਾ । 
ਗਾਵਨ ਰਾਗੀ ਸਬਦਿ ਅਪਾਰਾ । ਬਢੇ ਆਗੇ ਭਾਟ ਪਧਾਰਾ ! 
ਔਰ ਸਿਖ ਸਭ ਪਾਛੋ ਲਾਗੇ । ਗੁਰੂ ਗ੍ਰਿਥ ਕੇ ਪਗ ਰਜ ਪਾਗੇ । 
ਹਰਿ ਗੌਥਿੰਦ ਜੀ ਸੋਹਿਤ ਸੋਗਾ । ਲਖੇ” ਰੂਪ ਲਜ ਕੋਟਿ ਐਨਗਾ । 


`'ਐ ਪੋਥੀ ਬਹੁ ਸੰਵ ਕਮਾਈ “ਅ ਪੋਥੀ ਯਹਿ “ਅ ਤੇ ਦ ਪੌਥੀ ਵਿਚ - 5੭੧ ਪੌਥੀ ਪ੍ਰਭ, ਉੱਗ ਓਊੁ ਪੋਥੀ 
ਆਪਨ €ਅ ਪੋਥੀ) ਪੇਖ 


156 ਗੁਰ ਬਿਲਾਸ ਪਾਤਸ਼ਾਹੀ ੬ 


ਧੰਨ ਸੈਖਨਿ ਕੀ ਹੋਤ ਅਪਾਰਾ । ਇਹ ਬਿਧ ਪਹੌਚੇ ਸਰੀ ਦਰਬਾਰਾਂ । 
ਗੁਰੂ ਗ੍ਰਿਥ ਅਸਥਾਪਨ ਕੀਨਊਂ । ਪੂਰਥ ਦਿਸ ਹਰਿ ਮੌਦਰ ਚੀਨਊਂ । 1211 


ਏਕ ਘਰੀ ਨਿਸ ਜਬ ਰਹੀ ਸਰੀ ਗੁਰ ਆਗਿਆਂ ਪਾਇ । 
ਸਾਹਿਬ ਬਢੇ ਅਦਬ ਸਿਉ” ਖੌਲਯੌ ਗਿੰਥ ਬਨਾਂਇ ॥ 13 ।। 
ਆਪ ਚਵਰ ਸੀ ਗੁਰ ਕਰਹਿੰ ਬੁਢੋ ਲਈ ਅਵਾਜ । 
ਏਕ ਚਿਤ£ ਸੈਗਤਿ ਸੁਨੇ ਸਭ ਮਨ ਸ਼ਾਂਤ ਬਿਰਾਜ ।। 14। 
ਚੌਪਾਈ 
ਏਹ ਅਵਾਜ਼ ਗ੍ਰੰਥ ਗੁਰ ਆਈ । ਸੁਨ ਗੁਰ ਜਿਖ ਮਨ ਅਨੈਦ ਪਾਈ 1 
ਸਤਾਂ ਕੇ ਕਾਰਜ ਆਪ ਖਲੋਆ । ਕਾਰ ਕਢਨ ਹਿਤ ਕਾਮਾ ਹੋਆ । 
ਭਗਤ ਸਿੰਘ ਸੁਨ ਸੰਸਾ ਪਾਯੋ । ਹੇ ਪ੍ਰਭ ਕਿਹ ਪਰਥਾਇ ਸੁਨਾਯੰ । 
ਯਾਕਾ ਅਰਥ ਕਹੋ ਸੁਖ ਪਾਏ । ਕਾਰ ਕਢਨ ਹਿਤ ਕਿਮ ਪ੍ਰਭ ਆਏ । 
ਮਨੀ ਸਿੰਘ ਮਨ ਆਨੰਦ ਪਾਯੋਂ । ਧੰਨੇ ਧੰਨ ਬਚ ਮੁਖਹੁ ਅਲਾਯੋ । 
ਪੁਰਾਤਨ ਪੂਛ਼ੀ ਬਾਤ ਸਿਧਾਰੀ । ਸੁਨਹੁ ਸਿਖ ਤੁਮ ` ਪਰਉਪਕਾਰੀ । 
ਕਹਉ' ਸੈਕੋਚ” ਸੁਨਹੁੰ ਮਨ ਲਾਈ । ਭਾਖਊ' ਅਰਥ ਕਥਾ ਬਧ ਜਾਈਂ । 
ਏਕ ਸਮੇ” ਗੁਰ ਅਰਜਨ ਦੇਵਾ । ਕਾਰ ਕਢਾਵਤੜ ਅਲਖ ਅਭੇਵਾਂ । 15 ॥ 
ਦੋਹਰਾ 
ਕਾਰ ਕਢਾਵਤ ਭਏ ਥੇ ਕਛੂਕ ਦਿਵਸ ਤਿੰਹ ਵਾਰ । 
ਮਹਾਂ ਬਿਸ਼ਨ ਭਗਵੰਤ ਜੌ ਮਨ ਮਹਿੰ ਕੀਨ ਵਿਚਾਰ ॥ 16 ॥ 
ਮਹਾਂ ਮਾਯਾਂ ਜੌ ਲਛਮੀ ਤਾਂ ਸਿਉ” ਕਹਾ ਸੁਨਾਇ । 
ਰਾਮਦਾਸ ਗੁਰ ਰੂਪ ਮਮ ਯਾ ਮਾਹਿ ਭੇਦ ਨ ਪਾਇ ॥ 17॥ 
ਚੌਪਾਈ 
ਤਿਨ ਸੁਤ ਗੁਰ ਅਰਜਨ ਸੁਖਕਾਰੀ । ਮੋਹਿ ਸਰੂਪ ਸੌਂ ਪ੍ਰਗਟ ਨਿਹਾਰੀ । 
ਬਨਾਵਨ ਮਮ ਮੈਦਰ ਹੈ ਲਾਗਾ । ਸੁਧਾ ਸਰੋਵਰ ਅਤਿ ਵਡਭਾਗਾ ।! 
ਚਲੋ ਤਾਂਹਿ ਹਮ ਜਾਇ ਨਿਹਾਰਹਿੰ । ਕੈਸੇ ਕਰਹਹਿ ਪਰਉਪਾਰਹਿ । 
ਲਛਮੀ ਜਤ ਆਏ ਭਗਵੈਤਾ । ਗਾਵਤ ਜਸ ਜਿਹ ਬੇਦ ਅਨੌਤਾ । 
ਪ੍ਰਭੁ ਕਹਾ ਲਛਮੀ ਸੁਨ ਬੈਨਾਂ । ਇਹ ਸਰੂਪ ਦਰਸ਼ਨ ਨਹਿ ਦੈਨਾਂ 
ਭਗਵੰਤ ਮਜੂਰ ਵੇਸ ਕਰ ਲਯੋਂ । ਲਛਮੀ ਭੀ ਔਰੇ ਬਪ ਕਯੋਂ । 
ਏਕ ਨਰ ਲਛਮੀ ਬੈਠਾਈ । ਕੌਤਕ$£ ਕੀਓ ਆਪ ਜਗ ਸਾਂਈ ।। 
ਕੰਧੇ ਕਹੀ ਟੋਕ੍ਰੀ ਸਿਰ ਧਾਰੇ । ਇਹ ਬਿਧ ਬਨਿਓ ਮਜੂਰ ਮੁਰਾਰੇ ॥ 18 ।! 


ਅ ਪੌਥੀ ਸਤਿਗ੍ਰ “ਅ ਤੋਂ ਏ ਪੌਥੀ ਇਕਮਨ ਅ ਪੋਥੀ ਸੰਤਾਂ “ਅ ਪੌਥੀ ਸ਼ੰਖੋਪ “ਅ ਤੇ ਏ ਪੋਥੀ ਹਮ 
6% ਪੌਥੀ ਕਰਤਵ 


ਅਧਿਆ!ਇ ਪੰਜਵਾਂ 157 


ਦੋਹਰਾ 
ਮਜੂਰਨ ਤੇ ਤਬ ਸੌ ਗੁਨੀ ਕਢੈ [ਕਾਰ] ਭਗਵੇਤ । 
ਟੌਕਰੀ ਜਾਵਤ ਨਹਿ ਲਖੋ ਕੈਸੇ ਛਪ ਅਨੌੰਤ ॥ 19 ॥ 
ਅਗਨਿ ਛਪੈ ਜਿਮ ਛਾਰ ਮਹਿ ਤੌਸੇ ਰੂਪ ਛੁਪਾਇ । 
ਭਗਤਿ ਹੇਤ ਭਗਵੌਤ ਨੇ ਕੌਤਕ ਕੀਨੋ ਆਇ ।। 20।। 
ਕਵਿਓ ਵਾਚ ।। ਸਵੈਯਾ ।। 
ਜਾਂਹਿ ਧਿਆਨ ਧਰੇ ਨਿਸ ਬਾਸਰ ਖੌਜ ਫਿਰੇ ਸਭ ਅੰਤ? ਨ ਪਾਲੋ । 
ਜਿਧ ਸਮਾਧਿ ਲਗਾਇ ਰਹੇ ਰਿਖ ਨਾਰਦ ਸਾਰਦ ਧਿਆਨ ਨ ਆਯੋਂ । 
ਨੇਤਿ ਹੀ ਨੇਤਿ ਰਰੈ ਨਿਸ ਬਾਸਰ ਬੇਦ ਬਿਅੰਤ ਨ ਅੰਤ ਲਖਾਯੋ । 
ਸੋ ਭਗਵਤ ਭਯੋ ਵਸ ਸੌਤ ਮਜੂਰ ਧਰੇ ਬਪੁ ਕਾਰ ਕਢਾਯੋਂ । 21 । 
ਚੌਪਾਈ 
ਗੁਰ ਅਰਜਨ ਦਿਖ ਬਿਸਮੋ ਪਾਯੋ । ਇਹ ਮਜੂਰ ਨੌਤਨ ਹੈ ਆਯੋ । 
ਯਾ ਕੇ ਤਨ [ਛਾਯਾ]! ਨਹਿ ਪਰੈ । ਇਹ ਭਗਵਤ ਔਰ ਨਹਿ ਨਰੇਂ । 
ਤਬ ਭਗਵਤ ਕੀ ਉਸਤਤ ਗਾਏ । ਦਸਵਾਂ ਛੰਦ ਸਹੀ ਉਚਰਾਏ । 
ਸੁਹੀ ਮਹਲਾ ੫ ਛੋਦ£ 
ਮੈਤਾਂ ਕੇ ਕਾਰਜਿ ਆਪਿ ਖਲੋਇਆ ਹਰਿ ਕੌਮ ਕਰਾਵਣਿ ਆਇਆ ਰਾਮ । 
ਧਰਤਿ ਸੁਹਾਵੀ ਤਾਲ ਸ੍ਹਾਵਾ ਵਿਚਿ ਅਮ੍ਰਿਤ ਜਲੁ ਛਾਇਆ ਰਾਮ । 
ਅਮਿਤ ਜਲੁ ਛਾਇਆ ਪੂਰਨ ਸਾਜੂ ਕਰਾਇਆ ਸਗਲ ਮਨੌਰਥ ਪੂਰੇ । 
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇਂ ਸਗਲ ਵਿਸੂਰੇਂ । 
ਪੁਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ । 
ਆਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥ 
ਅਰਥ ।। ਚੌਪਾਈ ॥ 
ਸਤੰਨ ਕਾਰਜ ਆਪ ਖਲੋਆ । ਕੌਮ ਕਰਾਵਣ ਕਾਮਾਂ ਹੋਆ । 
ਅਚਤ ਪੁਰਖ ਬੇਦ ਜਿਸ ਗਾਵੈ । ਆਪਨਾ ਬਿਰਦ ਆਪ ਇਹੁ ਭਾਵੇ । 
ਭਗਵੰਤ ਸੁਨੀ ਉਸਤਤ ਸੁਖ ਪਾਏ । ਆਨੰਦ ਵਸ ਹੁਇ ਦੇਹਿ ਭੁਲਾਏ । 
ਸੀ ਜੁਤ ਚਤਰ ਭੁਜ ਰੂਪ ਬਨਾਯੋ । ਗੁਰੂ ਅਰਜਨ ਕਉ ਗਰਿ ਮਾਹਿ ਲਾਯੋ” । 
ਜੁਗਤਿ ਸਭੀ ਭਗਵੈਤ ਸਿਖਾਈ । ਹਰਿ ਮੋਦਰ ਇਹ ਭਾਂਤਿ ਬਨਾਈ ।। 22 ॥ 
ਦੋਹਰਾ 
ਹਰਿ ਮੰਦਰ ਕੇ ਚਾਰ ਦਰ ਸੁੰਦਰ ਰਚਿਓ ਅਪਾਰ । 
ਤਲਾਵ ਮਧ ਮੈਦਰ ਰਚੌ ਕਰਹੁ ਪੁਲਸੁਖ ਧਾਰ। 23। 


£ਅ ਪੋਥ! ਵਿਚੋ “ਅ ਪੰਥ ਭੰਦ “ਅ ਪੌਥੀ ਵਿਚੋ' “ਸੀ ਗੁਰ੍ਹ ਗ੍ਰੰਥ ਸਾਹਿਬ ਪੰਨਾ 783. %ਅ ਤੇ ਏ ਪੌਥੀ 
ਅਐਕਿ ਮਿਲਾਂਲੋ 


158 


ਗੁਰ ਬਿਲਾਸ ਪਾਤਸ਼ਾਹੀ ੬ 


ਇਹ ਮੈਦਰ ਮਮ ਰੂਪ ਹੈ ਹਰਿ ਮਦਰ ਇਹ ਨਾਮ । 
ਰਿਧਿ ਸਿਧਿ ਇਹ ਨਾਂ ਰਹੈ ਨਿਸ ਦਿਨ ਆਠੋ ਜਾਂਮ ॥ 24 ॥ 

।। ਛੈਤ ਕੀ ਦੂਜੀ ਪਉੜੀ ॥' 
ਨਵ ਨਿਧਿ ਰਿਧਿ ਸਿਧਿ ਦੀਨੇ ਕਰਤੇ ਤੌਟਿ ਨ ਆਵੈ ਕਾਈ ਰਾਮ । 
ਖਾਤ ਖਰਚਤ ਬਿਲਛਤ ਸਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ । 
ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ । 


`'ਕੋਟਿ ਬਿਘਨ ਸਗਲੇ ਉਠਿ ਨਾਠੇ ਦੁਖੁ ਨ ਨੋੜੇ ਆਇਆ । 


ਸਾਂਤਿ ਸਹਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ । 
ਨਾਨਕ ਗੁਣ ਗਾਵਹਿ ਸੁਆਮੀ ਕੇ ਅਸਚਰਜੁ ਜਿਸ ਵਡਿਆਈ ਰਾਮ ॥ 


ਅਰਥ ॥। ਚੋਪਾਈ ।। 
ਵਾਇ ਕੌਨ ਰਿਧਿ ਸਿਧੀ ਬਾਵੈ । ਨਿਸ ਦਿਨ ਅੰਤਰ ਕਬੀ ਨ ਪਾਵੈ । 
ਲਛਮੀ ਕਉ ਹਰਿ ਕਹਾ ਸੁਨਾਏ । ਇਹਾਂ ਨਿਵਾਸ ਕਰੋ ਹਰਖਾਏ । 
ਸਤਿ ਬਰਨ ਲਛਮੀ ਮੁਖ ਗਾਂਈ ।.ਸਰੀ ਗੁਰ ਸਰੀ ਮੁਖ ਅਸ ਉਚਰਾਈ । 


1 ਛੇਦ ਕੀ ਤੀਜੀ ਪਉੜੀ ॥ 
ਜਿਸਕਾ ਕਾਰਜੁ ਤਿਨ ਹੀ ਕੀਆ ਮਾਣਸ ਕਿਆ ਵੇਚਾਰਾ ਰਾਮ । 
ਭਗਤਿ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ॥ 
ਗਣ ਗਾਇ ਗੋਬਿੰਦ ਅਨਦ ਉਪਜੇ ਸਾਧ ਸੈਗਤਿ ਸੈਗਿ ਬਨੀ । 
ਜਿਨਿ ਉਦਮ ਕੀਆ ਤਾਲ ਕੇਰਾ ਤਿਸਕੀ ਉਪਮਾ ਕਿਆ ਗਨੀ । 
ਅਠਸਠਿ ਤੀਰਥ ਪੁੰਨ ਕਿਰਿਆ ਮਹਾਂ ਨਿਰਮਲ ਚਾਰਾਂ । 
ਪਤਿਤ ਪਾਵਨ ਬਿਰਦੁ ਸੁਆਮੀ ਨਾਨਕ ਸ਼ਬਦ ਅਧਾਰਾ ।। 


।। ਕਵਿ ਵਾਚ । ਅਰਥ ॥ ਚੌਪਾਈ ।। 
ਜਿਸਕਾ ਕਾਰਜ ਤਿਨ ਹੀ ਕਿਆ । ਮਾਨਸ ਕਾਜ਼ਾ ਵੇਚਾਰਾ ਜੀਆਂ । 
ਪੁਨ ਭਗਵਤ ਅਸ” ਮੁਖਹੁ ਸੁਨਾਏ । ਅਠਸਠਿ ਤੀਰਥ ਇਹੁ ਪਗ ਲਾਏ 
ਤਬ ਭਗਵਤ ਗਰ ਕਰ ਕਰ ਧਾਰੇ । ਜੁਗਤ ਬਤਾਵਤਿ ਫਿਰੇ ਅਪਾਰੇਂ । 
ਹਰਿ ਮੈਦਰ ਪਛਮਿ ਦਿਸ ਜਾਈ । ਗੁਰੂ ਗੰਥ ਕਉ” ਠਾਂਵ ਬਤਾਈ । 
ਹਰਿ ਮੈਦਰ ਮੋਰੋ ਅਸਥਾਨਾ । ਤੋਹਿ ਨਿਵਾਸ ਏਹਾਂ ਪਰਵਾਨਾ । 25 ।॥ 

ਦੋਹਰਾ 

ਨਿਸ ਦਿਨ ਤਮ ਇਹ ਠਾਂ ਰਹੋ ਸਨਮੁਖ ਮਹਿ ਸੁਹਾਇ । 
ਤਮਰੋ ਸੁਤ ਤੁਮ ਨਿਕਟਿ ਹੀ ਮੋਰੋ ਤਖਤ ਬਨਾਇ ।/ 26 ॥ 


ਰ੍‌ ਗ੍ਰੰਥ ਸਾਹਿਬ ਪੰਨੇ 783-84 53] ਗੁਰੂ ਗ੍ਰੰਥ ਸ'ਦਿਬ ਪੰਨ! ?84 $ਅ ਪੋਥ] ਇਮ 


'ਸ) ਗੁ 


ਸ੍ਰੀ ਗੁਰ੍ਹ 


ਅਧਿਆਇ ਪੰਜਵਾਂ 


ਨਿਸ਼ ਦਿਨ ਹਉ” ਇਹੁ ਠਾਂ ਰਹਉ ਹਰਿ ਮੰਦਰ ਸੂਖ ਧਾਰ। 
ਕਥਾ ਕੀਰਤਨ ਅਧਾਰ ਕਲ ਹੁਇ ਹੈ ਅਪਰ ਅਪਾਰ । 27 ॥ 


ਚੌਪਾਤੀ 
ਸੀ ਗੁਰ ਹਰਿ ਉਪਮਾਂ ਮੁਖ ਗਾਈ । ਭਗਤਿ ਵਛਲ ਪ੍ਰਭੂ ਸਦਾ ਸਹਾਈ । 
ਗਣ ਨਿਧਾਨ ਮੋਰਾ ਪ੍ਰਭ ਕਰਤਾ । ਉਸਤਤਿ ਨੇਤਿ ਬੇਦ ਜਿਹੇ ਰਰਤਾ ॥ 

।। ਛੇਤ ਕੀ ਚੌਥੀ ਪਉੜੀ ।। 

ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ । 
ਸ਼ੈਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੋ ਰਾਮ । 
ਨਾਮੁ ਦੀਜੈ ਦਾਨ ਕੀਜੈ ਬਿਸਰੁ ਨਾਹੀ ਇਕ ਖਿਨੋ । 
ਗਣ ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੇ ॥ 
ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅਮ੍ਰਿਤ ਭੀਜੈ ।। 
ਬਿਨਟੈਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਜੈ ।। 4 ॥ 

ਚੌਪਾਈ 
ਸਨ ਭਗਵਤ ਮਨ ਆਨੰਦ ਪਾਯਂ । ਪਕਰ ਭਜਾ? ਗੁਰੁ ਗਰਿ ਸਿਉ” ਲਾਯੋਂ । 
ਮਿਲ ਗੁਰ ਸਿਉ ਅਤਿ ਆਨੰਦ ਪਾਏ । ਸ੍ਰੀ ਭਗਵਤ ਭਏ ਲੋਪ ਤਦਾਏ ॥ 
ਪ੍ਰਭ ਆਗਿਆ ਗੁਰ ਸਿਰ ਪਰ ਧਾਰੀ । ਨਿਜ ਅਸਥਾਨ ਗੁਰ ਤਹਾਂ ਸਵਾਰੀ । 
ਤਖਤ ਕਥਾ ਕਹਉ” ਅਗੁ ਸੁਧਾਰਾ । ਇਸ ਕਾਰਨ ਇਹ ਸ਼ਬਦ ਉਂਚਾਰਾ । 
ਸਨ ਅਵਾਜ਼ ਸੈਗਤ ਸੁਖ ਲੀਨ । ਬੁਢੇ ਪਾਠ ਜਪੁਜੀ ਕਾ ਕੀਨੋ । 
ਸਭ ਸੰਗਤ ਧੈਨਿ ਧੰਨਿ ਉਚਾਰੈ । ਬੁਢੇ ਕੀ ਉਪਮਾ ਵਿਸਥਾਰ । 28 11 

ਸਰਠਾ' 
ਸੀ ਗੁਰ ਅਰਜਨ ਨਾਥ ਦੇਖ ਰ੍ਰਪ ਸੀ ਗ੍ਰਿੱਥ ਕੌ । 
ਮਨ ਮਹਿ ਭਏ ਸਨਾਥ ਅਤ ਅਨੌਦ ਗਦ ਗਦ ਭਏ ।। 29।। 

ਦੌਹਰਾ 
ਨਿਕਸ ਦਰਬਾਰ ਸਨਮੁਖ ਖਰੇ ਉਸਤਤ ਕੀਨ ਉਚਾਰ । 
ਖੀਰ! ਸਿੰਧ ਕੋਉ ਤਿਆਗ ਕੈ ਇਹ ਨਾਂ ਅਏ ਮੁਰਾਰ॥ 200 

ਸਵੇਯਾ 
ਜਿਰੰ ਨਾਮ ਲੀਏ ਅਘ ਬਿੰਦ ਟਰਹਿੰ ਭਵ ਸਾਗਰ ਤੇ ਨਰ ਪਾਰ ਉਂਤਾਰੇਂ । 
ਜਿਹ ਨਾਮ ਲੀਏ ਜਲ ਸੈਲ ਤਰੇ ਭਵ ਫੈਧ ਮਿਟੇ ਨਹਿੰ ਰੋਚਕ ਬਾਰੇ । 
ਸੋਈ ਮਰਾਰਿ ਬਨਯੋਂ ਨਿਰਧਾਰ ਸੀ ਰਾਮਦਾਸ ਗੁਰੂ ਦਰਬਾਰੇ । 
ਤਾਂਹਿ ਸਰੂਪ ਗ੍ਰਿੰਥ ਬਿਰਾਜ ਗੁਰੂ ਕਲ ਮਹਿ ਜਗ ਕੌ ਨਿਸਤਾਰ । 31 ॥ 


[ਥ ਸਾਹਿਬ ਪੈਨਾ 784 'ਅ ਪੌਥੀ ਬਾਰੇ $ਅ ਪੱਥੀ ਛੀਰ 


15% 


160 ਰ ਗ੍ਰਰ ਬਿਲਾਸ ਪਾਤਜ਼ਾਹੀ ੬ 


ਯਾਹਿ ਕੈ ਤਲ ਨਹੀ” ਜਗ ਮਹਿ ਸੁਰ ਮਹਿ ਸੌ ਲੌਕ ਪੁਰੀ ਨ ਕ੍ਰਬੇਰਾਂ । 

ਕਮਲਜ£ ਬਰਨ ਨਹੀ' ਤੁਲ ਪਾਵਤ ਸ੍ਰੀ ਪਤ ਧਾਂਮ ਸਮਾਨ ਨ ਚੋਰਾਂ । 

ਕਾਂਸੀ ਦਆਰਕਾ ਗਯਾ ਸਮ ਨਾਹਿੰਨ ਭਗਵੈਤ ਕਹਿਓ ਇਹ ਧਾਮ ਹੈ ਮੋਰਾਂ । 

ਤਲ ਨਾ ਪਾਵਤਿ ਯਾਹਿ ਕੇ ਕੋਇਕ ਯਾ ਸਮ ਧਾਮ ਇਹੀ ਰਮ ਹੇਰਾ ।। 32 ॥ 
ਚੌਪਾਈ 

ਕਰ ਉਸਤਤ ਗੁਰ ਬੈਦਨ ਧਾਰੇ । ਦਰਬਾਰ ਬਾਹਰ ਬੈਠੇ ਹਰਖਾਰੇ । 

ਭਗਤ ਸਿੰਘ ਤਬ ਪ੍ਰਸ਼ਨ ਸੁ ਕੀਨੋ । ਬਾਹਰ ਬੈਠਨਿ ਕਿਉ” ਗੁਰ ਲੀਨ । 

ਮਨੀ ਸਿੰਘ ਕਹਿ ਸਨ ਗੁਰ ਰੀਤ । ਗੁਰ ਅਰਜਨ ਮਨ ਧਾਰ ਪ੍ਰਤੀਤ ।। 

ਪਰਿਕ੍ਮਾਂ ਬਦਨ ਬਾਹਿਰ ਕਰਹਿ । ਭੀਤਰ ਨਿਜ ਪਦ ਕਦੇ ਨ ਧਰਹਿ ।। 

ਸੀ ਗੁਰ ਅਚੁਤ ਧਾਮ ਬਿਚਾਰੈ । ਕਰਹਿ ਅਦਬ£ ਰਹਿਹਿ ਬਾਹਰ ਵਾਰੇ । 

ਭਗਤ ਸਿੰਘ ਗੁਰ ਚਰਿਤ ਅਨੌਤਾ । ਜਨਮ ਸਫਲ ਹਿਤ ਬਰਨਤ ਸੋਤਾ । 

ਬੁਢੇ ਪੁਛਯੋ ਸ੍ਰੀ ਗੁਰ ਪਾਸ । ਹੇਂ ਪ੍ਰਭੁ ਮੰਹਿ ਸੁਨ ਅਰਦਾਸ ।। 

ਗੁਰੂ ਗ੍ਰਿੰਥ ਰੈਨ ਜਹਿ ਬਸੈ । ਸ੍ਰੀ ਮੁਖ ਕਹੇ ਸੱਸ ਮੁਹਿ ਨਸੇ । 33 ॥ 
ਦੋਹਰਾ 

ਗੁਰੁ ਅਰਜਨ ਸੀ ਮੁਖ ਕਹਾ ਸੁਨੋ ਰੀਤਿ ਹਿਤ ਧਾਰ । 

ਅਚੁਤ ਗੁਰ ਦਰਬਾਰ ਇਹ ਗ੍ਰਿੱਥ ਸਰੂਪ ਮੁਰਾਰ ॥ 35 ।। 

ਡੋਢ ਜਾਮ ਨਿਸ ਜਾਇ ਜਬ ਸੋਹਿਲਾ ਪੜਿ ਚਿਤ ਲਾਇ । 

ਗਿੰਥ ਵਸੈ ਜਿਹ ਠਾਂ ਵਿਖੇ ਸੋਉ ਸੁਨੋ ਸਖਦਾਇ ।। 35 ॥ 
ਚੌਪਾਈ 

ਸੀ ਭਗਵਤ ਕੀ ਆਗਿਆ ਪਾਏ । ਰਚੀ ਕੋਠੜੀ ਹਮ-ਅਪਨਾਏ । 

ਤਹਿ ਨਿਵਾਸ ਗੁਰ ਗ੍ਰਿੰਥਹਿ ਕਰੋ । ਸਗਰੀ ਰੀਤਿ ਇਹੋ ਚਿਤ ਧੁਰ ! 

ਸੀ ਦਰਬਾਰ ਕਰਾਇ ਇਸਨਾਨਾਂ । ਨਵੀਨ ਪੁਸ਼ਾਕ ਸਿੰਘਾਸਨ ਥਾਨਾਂ । 

ਸਦਾ ਘਿਤ ਕੀ ਜੌਤਿ ਜਗਾਵੋ । ਇਹ ਬਿਧ ਕਰ ਸੇਵਾ ਫਲ ਪਾਵੌ । 

ਦਕ ਜਾਮ ਨਿਸ ਜਬ ਰਹਿ ਜਾਏ । ਰਾਗੀ ਆਇ ਵਾਰ ਈਹਾਂ ਲਾਏ । 

ਜੁਗਲ“ ਘੜੀ ਜਬ ਨਿਸ ਰਹਿ ਜਾਂਵੈ । ਗੁਰੁ ਗ੍ਰਿੰਥ ਜੀ ਪੁਨਿ ਹਿਆਂ ਆਵੋ । 

ਲੈ ਆਵਾਜ਼ ਜਪੁਜੀ ਕਾ ਪਾਠ । ਹਜਾਰੈ ਸ਼ਬਦ ਗੁਰੂ ਸਿਉ” ਗਾਂਠ ।। 

ਸਾਰ ਦਿਵਸ ਸੁ ਕੀਰਤਨ ਹੋਵਹਿ । ਕਬਹੁ ਕਥਾ ਸੰਤ ਸੰਗਿ ਜੋਵਹਿ ॥ 3711 
ਦੋਹਰਾ 

ਅਜਿ ਮ੍ਰਿਜਾਦ ਦਰਬਾਰ ਕੀ ਸ੍ਰੀ ਮੁਖ ਕੀਨ? ਉਚਾਰ । 

ਬੁਢੋ ਔ ਸੰਗਤ ਸੁਨੀ ਲਈ ਹਿਰਦੈ ਮਹਿ ਧਾਰ ॥ 27 ॥ 





9ਅ ਪੋਥੀ ਬ੍ਹਮਾ _££ ਪੋਥੀ ਆਦਰ £ ਪੋਥੀ ਆਇਸ “ਅ ਤੋਂ ਏ ਪੌਥੀ ਦੋਇ 'ਅ ਪੌਥੀ ਸਤਿਗੁਰ ਕੀਓ 


ਅਧਿਆ ਇ ਪੰਜਵਾਂ 161 
ਜਾਮ ਏਕ ਨਿਸ ਜਬ ਗਈ ਕੀਰਤਨ ਹੌਤ ਬਿਅੰਤ ॥ 
ਕਾਨੜੇ ਕੀ ਚੌਕੀ ਭਈ ਸ੍ਰੀ ਗੁਰੁ ਸੁਨਹਿ ਅਨੰਤ ॥ 38 ॥ 
ਚੌਪਾਈ 
ਡੇਢ ਜਾਮ ਨਿਸ ਜਬੈ ਬਿਹਾਈ । ਕੀਰਤਨ” ਸੋਹਿਲਾ ਪੜਿਓ ਤਦਾਈ । 
ਕਰਿ ਅਰਦਾਸ ਬੁਢੇ ਸੁਖ ਪਾਯੋ । ਗੁਰੁ ਗ੍ਰਿੰਥ ਜੀ ਸੀਸ ਉਠਾਯੋ ।। 
ਸੀ ਗੁਰ ਕਰ ਮਹਿ ਚੌਰ? ਸੁਹਾਯੋ । ਸੌਖਨਿ ਕੀ ਧੁਨ ਅਤਿ ਛਬਿ ਪਾਯੋ । 
ਪੁਲ ਉਪਰ ਤੇ ਇਹ ਬਿਧ ਜਾਵਹਿੰ । ਖੀਰ ਸਿੰਧ ਮਹਿ ਸਿਹਜ ਬਿਛਾਵਹਿ । 
ਭਗਵਤ”! ਨਿਦੇਸ਼ ਰਚਿਓ ਜੌ ਧਾਮਾ । ਗੁਰ ਅਰਜਨ ਕੌ ਕਰ ਬਿਸਾਮਾਂ । 
ਸਭ ਨਿਸ ਈਹਾਂ ਬਿਸਾਮਹਿ ਪਾਵਹਿ । ਨਿਜ ਮਹਲੀ” ਗੁਰ ਕਬੈ ਸੁ ਜਾਂਵਹਿ । 
ਭਗਤਿ ਸਿੰਘ ਸੁਨ ਕੌਠੀੜੀ ਸੋਈ । [ਕਲਪ[' ਬ੍ਰਿਛ ਸਮ ਜਗ ਮਾਹਿ ਹੋਈ । 
ਗੁਰੁ ਗਿੰਥ ਕਾ ਵਾਸਾ ਭਯੋ । ਜਾਂਹਿ ਪੇਖ ਦੁਖ ਸਗਲਾ ਗਯੋ । 39 ।। 
ਦੋਹਰਾ 
ਨਵੀਨ ਪਲੰਘ ਗੁਰ ਆਪਨੇ ਦੀਨੋ” ਤਬੈ ਡਸਾਇ । 
ਸੇਜ ਬੈਦ ਕਸ ਪ੍ਰੰਮ ਸਿਉ” ਗਿੱਥ ਬਿਸਰਾਮ ਕਰਾਇ । 40 ॥ 
ਭਮ ਸੈਨ ਨਿਤ ਪ੍ਰਤਿ ਕਰਹਿ ਗੁਰੂ ਗ੍ਰਿੰਥ ਕੇ ਪਾਸ । 
ਗੁਰੂ ਗ੍ਰਿਥ ਭਗਵੰਤ ਸਮ ਜਾਨਹਿ ਕਰ ਅਰਦਾਸ ।। 41 11 
ਰ ਕਵਿਯੌ ਵਾਚ ।। ਸਵੇਯਾ । 
ਜਗ ਤਾਰਨ ਹੋਤ ਨਿਕੇਤ ਰਚਿਓ ਗੁਰੂ ਗ੍ਰਿੰਥ ਕੌ ਧਾਮ ਮਹਾਂ ਛਬ ਪਾਏ । 
ਨਰ ਨਾਰ ਜੋਉ ਇਹ ਦਰਸ ਕਰੋਂ ਲਛਮੀ ਪੰ ਪੁਤ ਕੀ ਇਛ ਪ੍ਰਰਾਦ । 
ਗੁਰ ਕੌ ਜਸ ਲਾਲਚ ਏਸ ਕਰਹੁ ਭਵ ਫੌਧ ਮਿਟ ਮਨ ਸੁਧ ਕਰਾਏ ॥ 
ਔਰ ਕੂਛ ਨਹਿ ਇਛ ਧਰਉ” ਮਨ ਤੇ [ਗੁਰੁ |” ਹਰਿਗੋਬਿਦ ਕੇ ਗੁਨ ਗਾਏ । 42 ॥ 
ਦੋਹਰਾ 
ਗੁਰੂ ਗ੍ਰੰਥ ਜੀ ਕੀ ਕਥਾ ਭਈ ਸੋਪੂਰਨ ਆਇ । 
ਆਗੈ ਹਰਿ ਗੋਬਿੰਦ ਕੇ ਬਯਾਹ ਕੀ ਕਥਾ ਕਹਉ” ਹਰਖਾਇ ।। 43 1 
ਭਗਤ ਸਿੰਘ ਗਦ ਗਦ ਭਯੋ ਸੁਧਾ ਕਥਾ ਕਰ ਪਾਨ । 
ਐਸੇ ਬਚ ਤਬ ਕਹਿਤ ਭਯੋ ਮਮ ਹਰਯੌ ਅਗਯਾਨ । 44 ॥ 
ਚੰਪਾਈ ਰ 
ਕ੍ਰਿਤ ਕ੍ਰਿਤ ਆਜ ਭਯੇ ਹਉ ਭਾਰੀ । ਸੁਨੀ ਕਥਾ [ਗੁਰ]$ ਕੀ ਦੁਖ ਟਾਰੀ । 
ਅਮੀ ਕਥਾ ਸੁਨ ਤਿਿਪਤ ਨ ਆਵੈ । ਅਧਕਿ ਅਧਕਿ ਗੁਰ ਬਧਤੀ ਜਾਵੈ । 
ਹਰਿ ਗੌਬਿਦ ਬਿਆਹ ਬਿਵਹਾਰੂ । ਕਹੋ ਕਥਾ ਪ੍ਰਭ ਜੀ ਸੁਖ ਸਾਰੂ ॥ 
ਭਗਤ ਸਿੰਘਹਿ ਅਧਿਕਾਰੀ ਪਾਏ । ਮਨੀ ਸਿੰਘ ਮਨ ਮਹਿ ਸੁਖ ਪਾਏ । 


ਹਰਨ ਰਰਨਾ ਹਾ ਨ ਨ ਲਾ ਰੀ 
ਇਹ ਅ ਤੇ ਏ ਪੋਥੀ ਕੀਰਤਿ “ਅ ਪੌਥੀ ਚਵਰ _$% ਖੌਥੀ ਪ੍ਰਭ _“ਅ ਪੌਥੀ_ਵਿਚੋ' _% ਪੋਥੀ ਵਿਚੋ 
6 ਪੁੱਥੀ ਵਿਚੋ” 


162 ਗੁਰ ਬਿਲਾਸ ਪਾਤਸ਼ਾਹੀ ੬ 


ਕਰਨ ਲਾਗੇ ਗੁਰ ਕਥਾ ਅਪਾਰਾ । ਜਿੰਹ ਪੜ ਸਨੇ ਹੋਇ ਜੌਕਾਰਾ” ॥ 
ਹਰਿ ਗੋਬਿਦ ਨੇ ਬਰਸ ਬਥਿਤਏ । ਕਛਕ ਸਿਆਮ ਸੁੰਦਰ ਛਬਿ ਛਏ । 
ਭਜ ਅੰਗਦ ਕੋਕਨ ਕਰਿ ਸੌਹੇ । ਕੇਠ ਮਾਲ ਮੁਕਤਾ ਮਨ£ ਮੌਹੈ । 
ਰਿਸਟ ਪੁਸਟ ਤਨ ਅਤਿ ਛਬਿ ਛਾਜਤ । ਕੋਟਿ ਕਾਮ ਦਿਖ ਮਨ ਮਹਿ ਲਾਜਤ । 
ਪੂਰ ਇੰਦ ਸਮ ਬਚਨ ਪ੍ਰਕਾਸੇ । ਕ੍ਰਿਪਾ ਦਿ੍‌ਸਟਿ ਤਮ ਦਾਸਨ ਨਾਸੇ । 
ਨੈਨ ਕਮਲ ਸਮ ਖਿਰੇ ਰਹਾਹੀ । ਖੰਜਨ ਮੀਨ ਦੇਖ ਸੁਕਚਾਂਹੀ ॥ 45 ॥ 
ਦੋਹਰਾ 
ਸੈਖ ਗ੍ਰੀਵ ਬਿੰਬਾ ਅਧਰ” ਸੰਦਰਤਾ ਕੀ ਖਾਨ । 
ਸੁੰਦਰਤਾ ਸਭ ਜਗਤ ਕੀ ਦੇਖ ਰੂਪ ਸੁਕਚਾਂਨ ।। 26 । 
ਸ਼ਸਤ ਅਸਤ ਤਨ ਬਾਂਧ ਕੇ ਸੁੰਦਰ ਕਮਰ ਕਸਾਇ । 
ਸ਼ਿਕਾਰ ਖੋਲ ਬਨ ਮਹਿ ਕਰਹਿ ਸਭੇ ਨਿਵੇਦੇ ਆਇ ॥ 47 ॥ 
ਚੰਪਾਈ 
ਮਹਾਂ ਬਿਸਨ ਭਗਵਤ ਅਪਾਰਾ । ਕੌਤਕ ਕਰੈ ਜਗਤ ਸੁਖਕਾਰਾ । 
ਹਰਿ ਗੋਬਿੰਦ ਨਰ ਦੇਹਿੰ ਸਵਾਰੀ । ਦਿਖ ਮੌਹਤਿ ਸਗਲੋਂ ਨਰ ਨਾਰੀ । 
ਗੁਰ ਅਰਜਨ ਦਿਖ ਆਨੰਦ ਨ ਮਾਵਤਿ । ਮਾਤ ਗੈਗ ਪਿਖ ਬਲਿ ਬਲਿ ਜਾਵਤਿ । 
ਇਹ ਬਿਧ ਕਥਾ ਗੁਰੂ ਕੀ ਭਈ । ਅਬ ਸੋਂ ਸੁਨਹੁ ਕਲਹਿ ਜਿਮ ਪਈ । 
ਪਾਛੇ ਹਰਿ ਗੋਬਿੰਦ ਸੁਖਦਾਈ । ਕਲ ਕੌ ਆਗਯਾ ਕਹੀ ਬਨਾਈ ॥ 
ਦਿਲੀ ਚੰਦੂ ਗ੍ਰਿਹ ਭਵ ਪਾਵੇ । ਕਲਹਿ ਵਧਇ ਬਹੁਰ ਗ੍ਰਿਹ ਜਾਵੋ । 
ਸੌ ਕਲ ਸੀ ਗੁਰੁ ਆਗਯਾ ਪਾਏ । ਚੌਦੂ ਕੇ ਗ੍ਰਿਹ ਜਨਮੀ! ਜਾਏ । 
ਚੋਦ ਪੁਤੀ ਤਿਹ ਨਾਮ ਸਦਾਯੋ । ਸੁੱਦਰ ਰੂਪ ਅਧਕ ਜਗ ਗਾਯੋ ।। 48 ॥ 
ਦੋਹਰਾ 
ਸਪਤ ਬਰਸ ਕੀ ਜਬ ਭਈ ਕੌਨਯਾ ਰੂਪ ਅਪਾਰ । 
ਚੋਦ ਨਾਰੀ ਕਹਿਤ ਭੀ ਪਤਿ ਏਕਾਂਤ ਨਿਹਾਰ । 49 ॥ 
ਵਰ ਲਾਇਕ ਪੁਤੀ ਭਈ ਘਰ ਵਰ ਸਦਰ ਹੋਇ । 
ਉਚੀ ਕੁਲ ਜੰਗ ਜਸ ਪ੍ਰਗਟਿ ਕਰੀਏ ਸਗਾਈ ਸੋਇ ॥ 50 ॥ 
ਚੌਪਾਈ 
ਭਲੀ ਬਾਤ ਚੋਦ ਮਨ ਮਾਨੀ । ਬੋਲ ਬ੍ਰਿਪ ਬੁਧ ਬਰ ਬਾਨੀ । 
ਤਿਨ ਕਉ ਇਹ ਬਿਧ ਕਹਾ ਸਨਾਂਏ । ਕੇਨਯਾ ਸਮ ਖੌਜਹੁ! ਵਰ ਜਾਏ । 
ਮੈ ਦਿਵਾਨ ਪਤਿਸ਼ਾਹੀ ਭਾਰਾ । ਮੋ” ਸਮਾਨ ਕੋ ਹੋਇ ਉਜਾਰਾ । 
ਉਚੀ ਕੁਲ ਸੰਦਰ ਦਿਖ ਵਰ ਕੌ ॥ ਕਰਉ ਸਗਾਈ ਤਹਿ ਦਿਖ ਘਰ ਕੌ । 


ਦ ਪੋਥੀ ਨਿਸਤਾਰ' “ਅ ਤੋਂ ਏ ਪੇਥੀ ਗਲਿ “ਅ ਪੌਥੀ ਓਸ਼ਟ _ “ਏ ਪੌਥ) ਅਖੋਦ _ ਅ ਪੋਥੀ ਪ੍ਰਗਟੀ 
6੪ ਧ੍ਰੰਥੀ ਦੇਖਹੁ _'ਅ ਤੇ ਏ ਪੌਥੀ ਹਮ 


ਅਧਿਆਇ ਪੰਜਵਾਂ 163 


ਏਕ ਬਿਪ੍ਰ ਵਰ ਦੂਜੋ ਨਾਈ । ਚਲੈ ਚੈਦੂ ਕੀ ਆਗਿਆ ਪਾਈ । 

ਚੋਦੂ ਸਥਲ ਦਈ ਅਪਾਰ । ਚਲੰ ਦੋਉ ਮਨ ਆਨੰਦ ਧਾਰ । 

ਦਸ ਦਿਸ ਫਿਰ ਵਰ ਕਹੀ” ਨ ਪਾਯੋ । ਨਿਜ ਮਨ ਤਿਨ ਬਢ' ਹੀ ਦੁਖ ਪਾਯੋ । 
ਵਰ ਘਰ ਸਦਰ ਦਿਸਿਟ ਨ ਆਵੈ । ਇਕਠੀ ਬਾਤ ਕਹੀ ਨ ਦਿਖਾਵੈ ॥ 51 ॥ 


ਸੋਰਠਾ 

ਦੇਖੋ ਫਿਰ ਸਭ ਦੇਸ ਸੁੰਦਰ ਘਰ ਵਰ ਰੋਕ ਸਮ । 

ਘਰ ਧਨ ਦੁਖ ਨਹਿ ਲੇਸ਼ ਵਰ ਕਰੂਪ ਦਿਖ ਸਮ ਧਰੇ ॥ 52।। 
ਦੋਹਰਾ 

ਸੁਧਾ ਸਰੋਵਰ ਪੁਨਹਿ ਸੋ ਅਏ ਖੇਦ ਤਨ ਪਾਇ । 

ਗੁਰੁ ਗ੍ਰੰਥ ਕੀ ਕੌਠੜੀ ਸ੍ਰੀ ਦਰਬਾਰ ਸਮੁਹਾਇ ॥ 53 ॥ 

ਗੁਰ ਅਰਜਨ ਬੈਠੇ ਤਹਾਂ ਸੰਦਰ ਲਗੋ ਦਿਵਾਨ । 

ਦੋਉ  ਤਹਿੰ ਆਵਤ ਭਏ ਮਨ ਮਹਿ ਅਤਿ ਚਿੰਤਾਨ।। 54॥ 
ਚੌਪਾਈ) 

ਗੁਰੂ ਕੀ ਪ੍ਰਭਾ” ਦੇਖ ਹਰਖਾਏ । ਕਿਛੁ ਧੀਰਜ ਨਿਜ ਮਨ ਮਹਿ ਪਾਏ । 

ਦੀਪਮਾਲ ਮੌਲੰ ਤੇ ਕਛੁ ਦਿਨ । ਪਾਛੋ ਆਵਤ ਸੌਗਤਿ ਅਨਗਨ ।। 

ਪੂਜਾ ਚੜਤ ਅਨੇਕ ਪ੍ਰਕਾਰਾ । ਬਸਤਰ ਭੂਖਨ ਕਈ ਹਜ਼ਾਰਾ । 

ਔਰ ਦਰਬ ਕੀ ਗਨਤ ਨ ਆਵਤ । ਜੋ ਦੇਖੋ ਸੋਈ ਹਰਖਾਵਤ । 

ਬਪ੍ਰ ਨਾਈ ਮਨ ਦੇਖ ਵਿਚਾਰੀ । ਇਹ? ਸਮ ਘਰ ਨਹੀ” ਜਗਤ ਮਝਾਰੀ । 

ਉਚੀ ਕੁਲ ਘਰ ਦਰਬ ਅਪਾਰਾ । ਏਕ ਪਰਤ ਨਿਹ ਖੇਦ ਨਿਹਾਰਾ ।। 

ਇਹੁ ਦੋਉ ਮਨ ਏਹੁ ਬਿਚਾਰੋ । ਹਰਿ ਗੋਬਿੰਦ ਆਏ ਤਿੰਹ ਵਾਰੈ । 

ਖੋਲ ਸ਼ਿਕਾਰ ਅਏ ਮੁਸਕਾਵਤ । ਅਤਿ ਬਡਿ ਛਬਿ ਤਨ ਤੋਜ ਸੁ ਪਾਵਤਿ ॥ 5511 
ਦੌਹਰਾ 

ਦੇਖ ਤੇਜ ਸਭ ਹੀ ਉਠੇ ਸੋਗਤ ਹਰਖ ਅਪਾਰ । 

ਹਰਿ ਗੌਬਿਦ ਬਦਨ ਕਰੀ ਸਤਿਗੁਰ ਕਉ ਤਿਹ” ਵਾਰ । 561 

ਗੁਰੂ ਅਰਜਨ ਕੇ ਨਿਕਟ ਤਬ ਬੈਠੇ ਹਰਿ ਗੋਬਿੰਦ । 

ਇਉ ਸੋਭਤ ਭੇ ਸਭਾ ਮਾਹਿ ਜਿਉ ਤਾਰਨ£ ਮਹਿ ਚੋਦ ॥ 57 ॥ 

ਹਰ ਗੋਬਿੰਦ ਕੌ ਬੈਦਨਾ ਸੌਗਤ ਕੀਨ ਅਪਾਰ ॥ 

ਤਬੌ ਦੇਉ ਬਿਸਮੌ! ਭਏ ਗੁਰ ਸੁਤ ਰੂਪ ਨਿਹਾਰ ।। 58 ॥ 


'ਅ ਪੋਥੀ ਅਤਿ ਏ ਪੋਥੀ ਬਹੁ _'ਐ ਪੋਥੀ ਸੋਭਾ _5ਅ ਪੌਥ) ਇਸ ਓਮ ਪੌਥੀ ਤਿੰਨ _££ ਪੋਥੀ ਉਡਤਨ 
6%ਆ ਅਤੇ ਦ ਖੌਥੀ ਹਰਖਤ 


164 ਗੁਰ ਬਿਲਾਸ ਪਾਤਸ਼ਹੀ ੬ 


ਚੋਪਾਈ 
ਨਾਈ ਬਿਪ੍ਰ ਦੇਖ ਹਰਖਾਯੋ । ਸੁੰਦਰ ਵਰ ਅਸ ਕਹੀ ਨ ਪਾਯੋ । 
ਸੰਗਤਿ ਸਿਉ ਤਿਨ ਪੁਛਨ ਕੀਨੋ । ਕਵਨ ਜਾਤ ਕਹਿੰ ਪੁਤ ਨਵੀਨੋ । 
ਗੁਰੂ ਸੁਤ ਸੈਗਤ ਕੀਨ ਉਚਾਰਾ । ਸੋਢੀ ਬੋਸ ਪੂਜ ਜਗ ਸਾਰਾ । 
ਇਮ ਸਨ ਦਹ ਹਰਖ ਮਨ ਕੀਨਾ । ਵਰ ਘਰ ਲਾਇਕਾਂ ਇਹੁ ਹਮ ਬੀਨਾ । 
ਚੋਦ ਕੀ ਪੁਤਰੀ ਜਸਵੈਤੀ । ਜਗ ਮਾਤਾ ਹ੍‌ ਹੋ ਹੈ ਦੁਖਹੌਤੀ । 
ਅਸ ਵਿਚਾਰ ਦਿਲੀ ਕਉ”? ਗਏ । ਕਛ੍ਕ ਦਿਨਨ ਜਾਇ ਪ੍ਰਾਪਤਿ ਭਏ । 
ਨਾਈ ਬਿਪ੍ਰ ਹਰਖ ਮਨ ਧਾਰੇ । ਚੋਦੂ ਗ੍ਰਿਹ ਤਬ ਦੌਉ, ਸਿਧਾਰੇ । 
ਹਰਖਤ ਦਿਖ ਤਬ ਚੰਦਰ ਕਹਾ । ਕਹੋ ਸਤਿ ਬਰ ਕੌਸੇ ਲਹਾ । 59 ॥ 
_ਦਹਰਾ 
ਬਿਪ੍ਰ ਬਚਨ ਐਸੇ ਕਹਾ ਤੁਮ ਪੁਤ੍ਰੀ ਬਡ ਭਾਗ । 
ਜਗਤ ਪੂਜ ਮਾਤਾ ਬਨੌ ਸਭ ਗੁਨ ਪੂਰ ਸੁਹਾਗ ॥ 60 ।। 
ਨਗਰ ਦੇਸ ਸਭ ਸਹਿਰਹੂੰ ਢੂੰਢ ਥਕੇ ਹਮ ਸੋਇ । 
ਲਾਇਕ ਵਰ ਨਹਿ ਦੇਖਿਓ ਤੁਮ ਪੁਤੀ ਕੇ ਕੋਇ॥ 61 ॥ 
ਚੌਪਾਈ 
ਫ਼ਿਰਤ ਫਿਰਤ ਹਮ ਬਹ ਦੁਖ ਲਏ । ਸੁਧਾ ਸਰੋਵਰ ਪੁਨ ਚਲ ਗਏ । 
ਸੀ ਗੁਰ ਅਰਜਨ ਤਹਾਂ ਸੁਹਾਵੈ । ਪ੍ਰਬਲ ਤੇਜ ਬਡ ਪੂਜ ਚੜਾਵੈ । 
ਤਿੰਹ ਸੁਤ ਸੁੰਦਰ ਰੂਪ ਅਪਾਰਾ । ਕਿਧੌ ਬਿਸਨ ਰਵਿ ਹੈ ਤਨ ਧਾਰਾ । 
ਸਾਹਿਬਜਾਦਾ ਨੌ ਬਰਸ ਕੇ ਭਏ । ਹਰਿ ਗੋਬਿੰਦ ਤਹਿੰ ਨਾਮ ਅਲਏ । 
ਸੰਦਰ ਵਰ ਹਮ ਨੈਨ ਨਿਹਾਰਾ । ਧੈਨ ਭਾਗ ਹਮ ਰਿਦੈ ਵਿਚਾਰਾ । 
ਇਹ ਸੁਨ ਚੋਦ ਹਰਖ ਨ ਲੀਨੇ । ਕਹਿਤ ਭਯੋ ਤੁਮ ਠੀਕ” ਨ ਕੀਨੇ । 
ਟਿਟ' ਚੁਬਾਰੇ ਮੌਰੀ ਲਾਈ । ਕਹਾਂ ਭਯੋ ਜਉ ਪੂਜ ਕਰਾਈ । 
ਦੇਸ ਮੁਲਕ ਨਹਿ ਰਾਜ ਦਿਵਾਨ । ਫਕਰ ਪੂਜ ਆਈ ਹਰਖਾਨ ।। 62 ॥ 
ਦੋਹਰਾ 
ਪੁਜ ਚੜੀ ਮਨ ਹਰਖ ਹੁਇ ਨਹਿ ਪੂਜਾ ਤਬ ਦੇਖ । 
ਪਤਿਸ਼ਾਹੀ ਦੀਵਾਨ ਹਉ ਤਮ ਕਿਆ ਧਰੀ ਉਮੋਦ । 63 ।। 
ਚੁਬਾਰੇ ਸਮ ਹਉ” ਜਗਤ ਜਸ ਵਹਿ ਮੋਰੀ ਸਮ ਜਾਨ । 
`ਤਮਹਿ ਚਿਤ ਇਹੁ ਕਿਆ ਪਰੀ ਮੋ ਤੋ ਅਧਿਕ ਬਖਾਨ ।। 64 । 
ਚੰਪਾਏ। 
ਜਗਤ ਰੀਤਿ ਸਭ ਹੀ ਨਰ ਕਰੇ । ਗ੍ਰਿਸਤੀ ਬਿਪ੍ਰ ਅਧ।ਨੇ ਅਹ । 
ਰਾਜਾ ਰੈਕ ਕਿਧੌ ਕਉ ਹੋਈ । ਬਿਪ੍ਰ ਅਧੀਨ ਜਾਨ ਸਭ ਕੋਈ । 


1 ਪੋਥੀ ਯੋ _£ਅ ਪੋਥੀ ਹਸਤਨਾਂਪੁਰ _£ਏ ਪੋਥੀ ਯੋਗ _“ਅ ਪੌਥੀ ਈਟ & ਤੋਂ ਏ ਪੋਥੀ ਦੂਨੀ 


ਆਧਿਆ' ਇ ਪੁੰਜਵਾਂ 165 


ਤਾਂਤੇ ਮੈਂ” ਤੁਮਰੇ ਆਧੀਨਾ । ਜੋ ਤੁਮ ਕਰਹੁ ਮਾਨ ਸੋ ਲੀਨਾ । 
ਚੁਬਾਰੇ ਇਟ ਮੌਰੀ ਨਹਿ ਸੋਹੈ । ਜੋ ਤੁਮ ਕਰਹਿ [ਮਾਨੀ]! ਹਮ ਓਹੈ । 
ਇਹੁ ਕਹਿ ਸਗਨ ਤਾਂਹਿ ਕਰ ਦੀਨੋ । ਬਹੁਤ ਦਰਬ ਦੇ ਬਿਦਿਆ ਕੀਨੋ । 
ਨਾਈ ਬ੍ਰਿਪ ਸਗਨ ਤਬ ਪਾਏ । ਸੁਧਾ ਸਰੌਵੰਰ ਤਰਫ ਸਿਧਾਏ । 
ਯਾਹਿ ਕਥਾ ਔਰ ਸੁਨੋ ਤੁਮ ਪਿਆਰੇ । ਭਗਤ ਸਿੰਘ ਗੁਰੁ ਚਰਿਤ ਅਪਾਰੇ । 
ਜੋ ਚੌਦੂ ਮੁਖ ਏਹੁ ਅਲਾਈ । ਇਟ ਚਬਾਰੇ ਮੌਰੀ ਲਾਈ ।। 65 ॥ 
ਦੋਹਰਾ 
ਤੀਨ ਬੋਰ ਚੈਦੂ ਕਹਾ ਮਨ ਮਹਿ ਧਾਰ ਗ੍ਰਮਾਨ । 
ਚੌਬਾਰੇ ਸਮ ਮਮ ਅਹਾ ਵਹੁ ਮੰਗੀ ਸਮਾਨ ।1 66 ॥ 
ਦਿਲੀ ਕੀ ਸੋਗਤਿ ਸਭੈ ਮਿਲ ਬੈਠੀ ਇਕ ਠੌਰ । 
ਇਹੁ ਪਾਪੀ ਐਸੇ ਬਕਯੋ ਲਿਖਹਿ ਸ੍ਰੀ ਗੁਰੂ ਓਰ ॥ 67 ॥ 
ਚੰਪਾਈ 
ਸਭ ਸੈਗਤਿ ਮਿਲ ਅਸ ਠਹਿਰਾਏ । ਪਾਂਤੀ ਦੈ ਕੋਊ ਦੂਤ ਪਠਾਏ । 
ਪਾਤੀ ਮਹਿ ਬਹੁ ਬਿਨਤ ਲਿਖਾਈ । ਮਹਾਰਾਜ ਤੁਮ ਸਦਾ ਸਹਾਈ । 
ਮਹਾਰਾਜ ਤੁਮ ਸਭ ਹੀ ਜਾਨਹੁ । ਜਗਤ ਬੀਚ ਕੀ ਨਹੀ ਪਛਾਨਹੈ । 
ਇਹ ਚੰਦੂ ਪਾਪੀ ਬਡ ਮਾਨਾਂ । ਤੁਮ ਕਉ ਮੌਰੀ ਇਟ ਬਖਾਨਾ । 
ਆਪ ਚੁਬਾਰੇ ਇਟ ਜਨਾਯੋ? । ਗੁਰੁ ਨਿੰਦਕ ਇਸ ਹਮਹਿ ਲਖਾਯੋਂ । 
ਮਹਾਰਾਜ ਹਮ ਭਾਖਹਿੰ ਬੈਨਾਂ । ਇਸ ਪਾਪੀ ਕਾ ਸਾਕ ਨ ਲੈਨਾਂ । 
ਸੋਗਤ ਕਉ ਇਹੁ ਦਾਨ ਸੁ ਦੀਜੈ । ਇਸ ਪਾਪੀ ਸਿਉ” ਮੇਲ ਨ ਕੀਜੈ ।। 
ਸਗਾਈ ਤੁਮਹਿੰ ਪ੍ਰਵਾਹ ਨ ਆਹੀ । ਆਵੈ ਅਨਿਕ ਅਧਿਕ ਸੁਖ ਪਾਹੀ ॥ 68 ॥ 
ਦੋਹਰਾ 
ਇਹ ਬਿਧ ਸਿਉਂ ਪਾਤੀ ਲਿਖੀ ਸੰਗਤ ਦੂਤ ਪਠਾਇ । 
ਬਹੁ ਮਾਇਆ ਤਾਂਕੇਂ ਦਈ [ਚਲਯੋ|“ ਦੂਤ ਹਰਖਾਇ 1। 69 ।। 
ਅਹਿਨਿਸ ਜਾਵਤ ਦੂਤ ਸੋ ਪੰਥ ਦੇਰ ਨਹਿ ਧਾਂਰ । 
ਬਿਪ੍ਰ ਗਾਥ ਅਬ ਸੋ ਸੁਨਹੁ ਪਹੁੰਚੇ ਹਰਖ ਅਪਾਰ ॥ 70 ॥ 
ਚੌਪਾਈ 
ਰਹੇ ਜਾਮ ਦਿਨ ਦੇਉ ਆਏ । ਸੁਧਾ ਸਰੋਵਰ ਚਿਤ ਹਰਖਾਏ 15 
ਸੀ ਗੁਰ ਅਰਜਨ ਥੜੇ ਬਿਰਾਜਤ । ਦਿਖ ਬਿਰੌਚ ਸ਼ਿਵ ਮਨ ਮਹਿੰ” ਲਾਜਤ । 
ਨਾਈ ਬਿਪ੍ਰ ਦੋਉ ਢਿਗ ਗਏ ।.ਦਯਾ ਸਿੱਧ ਕਉ ਬੈਧਨ ਕਏਂ । 
ਆਦਰ ਕਰ ਪੁਛੀ ਗੁਰ ਬਾਤ । ਕਹਿਤੇ ਆਯੋ ਦ੍ਰਿਜ ਬਿਖਯਾਤ । 


ਅ ਪੌਥੀ ਹਮ %% ਪੌਥੀ ਵਿਚੋ ਹਅ ਪੋਥੀ ਅਲਾਯੋ “ਅ ਪੰਥੀ ਵਿਚੋ" $ਅ ਪੋਥੀ ਬਿਸਮਾਏ ੯ਅ ਤੇ ਏ ਪੋਥੀ 
ਭੀਡਰ 


166 ਗੁਰ ਬਿਲਾਸ ਪਾਤਸ਼ਾਹੀ ੬ 


ਹਾਥ ਜੌਰ ਦ੍ਰਿਜ ਕਹਾ ਸੁਨਾਏ । ਇਹ ਨਮਿਤ ਹਮ ਪ੍ਰਭ ਜੀ ਆਏ । 
ਪਾਤਸ਼ਾਹੀ ਦੀਵਾਨ ਪਛਾਨਹੁੰ । ਚੰਦੂ ਨਾਮ ਤਾਂਹਿ ਕਾ ਜਾਲੋਂ । 
ਤਿਨ ਪੁਤ੍ਰੀ ਕੀ ਪਠੀ ਸਗਾਈ । ਤੁਮਰੇ ਸੁਤ ਕਉ ਬਿਨਤ ਅਲਾਈ । 
ਅਗੀਕਾਰ ਕਰੋਂ ਸੁਖ ਸਾਥਾ । ਜਾਨ ਗਏ ਸਭ ਨਾਥ ਅਨਾਥਾ ॥ 71 ॥ 
ਦੰਹਰਾ 
ਕਿਪਾ. ਸਿੰਧ ਧੀਰਜ ਦੀਓ ਤਿਨ ਕੋ ਕਹਾ ਸੁਧਾਰ । 
ਬਸੋ ਰੈਨਂ ਤੁਮ ਪ੍ਰਾਤ ਕਉ ਭਲੀ ਕਰੇ ਕਰਤਾਰ ।। 72 ॥ 
ਸਿਖ ਸਾਥ ਤਿਨਕੇ ਪਠੇ ਡੇਰਾ ਦੀਓ ਬਨਾਇ । 
ਖਾਨ ਪਾਨ ਕੀ ਸੇਵ ਸੁ” ਕੀਨੀ ਬਹੁ ਅਧਿਕਾਇ । 73 ॥ 
ਚੌਪਾਈ 
ਪਰੀ ਰੈਨ ਤਬ ਸ੍ਰੀ ਗੁਰ ਆਏ । ਨਿਜ ਮਹਿਲੀ ਮਨ ਆਨੰਦ ਪਾਏ । 
ਸਭ ਕੰਟਬ ਕਉ ਕਹਾ ਸੁਨਾਈ । ਹਰਿ ਗੋਥਿਦ ਕਉ ਆਈ ਸਗਾਈ । 
ਨਾਮ ਠਾਮ [ਤਿਨਕਾ | ਗੁਰ ਕਹਾ । ਸਭ ਕੁਟੈਬ ਸੁਨ ਆਨੰਦ ਲਹਾ । 
ਤਾਤ ਕਾਲ ਤਬ ਢੋਲ ਧਰਾਯੋਂ । ਮਿਲ ਵਰ ਨਾਰੀ ਮੌਗਲ ਗਾਯੋ । 
ਭਾਂਤ ਭਾਂਤ ਕੇ ਬਜੇ ਸੁ ਬਾਜੇ । ਸਭ ਕੇ ਮਨ ਮਹਿ ਆਨੌਦ ਛਾਜੋ । 
ਸਾਰੀ ਨਿਸ ਭਯੋ ਮੌਗਲ ਭਾਰੀ । ਭਾਗਵੌਤਿ ਤਰਨੀ ਹਰਖ ਅਪਾਰੀ । 
ਨਰ ਨਾਰੀ ਮਨ ਏਹੁ ਵਿਚਾਰੇ । ਚੜੇ ਦਿਵਸ ਕਬ ਹਮ ਸਭ ਨਾਰੇ । 
ਹਰਿ ਗੋਬਿੰਦ ਕਉ ਨੈਨ ਨਿਹਾਰੇ । ਸਗਾਈ ਤਿਲਕ ਵਡੀ ਛਬਿਵਾਰੈ ।। 74। 
ਦਹਰਾ 
ਇਹ ਬਿਧ ਰੈਠ ਬਿਤੀਤ ਕਰ ਹਮਕੋ ਇਹੈ ਸੁਹਾਇ । 
ਚੜੈ ਦਿਵਸ ਹਮ ਦੇਖਹਹਿ ਮਸਤਕ ਤਿਲਕ ਲਗਾਇ ।। 75 ॥ 
ਰਗ ਮਾਤ ਆਨੌਦ ਵਸ ਦੇਵਤ ਦਾਨ ਅਪਾਰ । 
ਦਾਨ ਲੇਤ ਜੋ ਹਰਖ ਸਿਉ” ਬਾਂਟਤ ਅਗ ਸੁਧਾਰ ॥ 76 ॥ 
ਚੰਪਾਈ 
ਇਹ ਬਿਧ ਮੌਗਲ ਰੈਨ ਅਪਾਰਾ । ਭਯੋ ਪ੍ਰਾਤਿ ਰਵਿ ਕਿਰਨ ਪਸਾਰਾ । 
ਨਰ ਨਾਰਿਨ ਮਨ ਆਨੌਦ ਪਾਯੋ । ਗਾਵਤ ਮੰਗਲ ਗੀਤ ਸਹਾਯੋਂ । 
ਗਰ ਅਰਜਨ ਮਨ ਹਰਖ ਸੁਧਾਰੇ ।' ਬਿਪ੍ਰ ਜੌਤਕੀ ਲੀਨ ਹਕਾਰੇ । 
ਜਗਤ ਰੀਤਿ ਪੁਛੀ ਤਿੰਹ ਵਾਰਾ । ਤਬੋ ਜੌਤਕੀ ਬਚਨ ਉਚਾਰਾ । 
ਦਿਵਸ£ ਆਜ ਉਤਮ ਪ੍ਰਭ ਜਾਨੋ । ਮਘਰ ਸੁਦੀ ਸਪਤਮੀ ਮਾਨ ।। 
ਰ੍ ਸਾਤ ਘੜੀ ਦਿਨ ਚੜੌ ਨਿਹਾਰੋਂ । ਝੌਲੀ ਸਗਨ ਤਬੈ ਤੁਮ ਧਾਰੋਂ । 


੩ ਧੌਥੀ ਗਤ “ਅ ਪੋਥ। ਤਿਨ 5ਅ ਤੋਂ ਏ ਪੋਥੀ ਵਿਚੋ“ “ਅ ਪੋਥੀ ਅਪਾਰੇ 5% ਤੋਂ ਏ ਪੌੌਥੰ' ਸਮਾ 


ਅਧਿਆਇ ਪੰਜਫ' ਰ 167 


ਤਬੈ ਆਰੰਭ ਸਤਿ ਗੁਰੂ ਜੀ ਕੀਨੋਂ । ਅਨਸਨ ਵਸਤ ਮੰਗਾਇ ਸੁ ਲੀਨੌ । 
ਸਭੈ ਧੰ'ਚ ਸਿਖ ਸੈਗਤ ਆਏ । ਸੁਨ ਸਗਨ ਮਨ ਮਹਿ ਹਰਖਾਂਏ ।। ?7 ॥ 
ਦੌਹਰਾ 
ਸਭੈ ਆਇ ਇਕਠੇ” ਭਏ ਮਨ ਮਹਿ ਆਨੌਦ ਅਪਾਰ ।। 
ਤਬੈ ਬੁਲਾਯੋ ਬਿਪ੍ਰ ਸੋ ਨਾਈ ਜੁਤ ਤਿਹਵਾਰ । 78 ॥ 
ਗਨਕ ਚੌਕ ਪੂਰਨ ਲਗੇ ਹਰਿ ਗੋਬਿੰਦ ਸੁਖ ਖਾਨ । 
ਪਹਿਰ ਨਵੀਨ ਪੁਸ਼ਾਕ ਕੌ ਪਟੜੀ ਪਰ ਪਗ ਠਾਨ ।। 79 ॥ 
ਚੰਪਾਈ 
ਇਤਨੇ ਮਾਂਹਿ ਦੂਤ ਸੋ ਆਯੋ । ਬੋਦਨ ਸ੍ਰ ਗੁਰੂ ਕਉ ਸੋ ਅਲਾਯੋ । 
ਪਨਾ ਦੂਤ ਮੁਖ ਏਹੁ ਉਚਾਰੀ । ਏਕ ਬਾਤ ਪ੍ਰਭ! ਸੁਨਹ੍ੰ ਹਮਾਰੀ । 
ਸੀ ਗੁਰੁ ਉਠੇ ਇਕਾਂਤ ਸਿਧਾਏ । ਦੂਤ ਬੰਦਨਾ ਕਰੀ ਬਨਾਏ । 
ਦੂਤ ਹਾਥ ਸੌ ਪਾਤੀ ਦੀਨੀ । ਵਾਚੀ ਗੁਰੂ ਅਧਿਕ ਮਨ ਚੀਨੀ । 
ਦੂਤ ਕਹੇ ਪੁਨ ਬੈਨ ਅਪਾਰਾ । ਚੈਂਦੂ ਪਾਪੀ ਪ੍ਰਭ੍ਰ ਬਿਚਾਰਾਂ । 
ਏਕ ਸਿਖ ਅਲਮਸਤ ਦਿਵਾਨਾ । ਸ੍ਰੀ ਗੁਰ ਸ਼ਬਦ ਸੁ ਮਗਨ ਰਹਾਨਾ । 
ਤ੍੍‌ਕਾਲਗਤਾ ਤਾਂਕੋ ਭਾਰੀ” । ਗੁਰੂ ਪ੍ਰੌਮ ਰਤ ਮੌਨ ਸੁਧਾਰੀ । 
ਤਬ ਵਹਿ ਬੋਲ ਉਠਯੋ ਮੁਖ ਮਾਹੀ । ਛਪੀ ਬਾਤ ਇਹੁ ਰਹਿਣੀ ਨਾਹੀ ।। 80 ੧ 
ਦੌਹਰਾ 
ਤਿੰਹ ਪਾਪੀ ਮਤਿ ਮੰਦ ਕੀ ਸਗਾਈ ਪ੍ਰਭ ਨ ਲੇਹੁ । 
ਆਪ ਚੁਬਾਰੇ ਇਟ ਬਣੈ ਹਮ ਕਹਿ ਮੌਰੀ ਏਹੁ । 81 ॥ 
ਇਹੁ ਕ੍ਰਕਰ” ਮਤਿ ਮੰਦ ਕੌ ਸਾਕ ਪ੍ਰਭੂ ਜੀ ਤਿਆਗ । 
ਸਿਖ ਸੰਗਤਿ ਬਿਨਤੀ ਕਹੈ ਆਨ ਸਿਖ ਰਸ ਪਾਗ ॥ 82 ॥ 
ਰ੍ ਚੌਪਾਈ __ 
ਹਾਥ$£ ਕਮਲ ਗੁਰੁ ਧੀਰਜ ਦੀਨੇ । ਰਹੋ ਮੌਨ ਹਮ ਐਸੇ ਕੀਨੋ । 
ਤਬ ਅਲਮਸਤ ਮੌਨ ਮੁਖ ਧਾਰੀ । ਦੂਤ ਬਾਤ ਸੁਨ ਉਠੋਂ ਮੁਰਾਰੀ । 
ਸੰਗਤਿ ਉਠੀ ਗੁਰੂ ਜੀ ਆਈ । ਨਿਜ ਆਸਨ ਬੈਠ ਸੁਖ ਪਾਈ । 
ਗਨਕ ਕਹਾ ਪ੍ਰਭ ਆਗਯਾ$ ਦੀਜੈ । ਸਗਨ ਰੀਤਿ ਅਬ ਹੀ ਕਰ ਲੀਜੋ । 
ਕਮਲ ਬਦਨ ਗੁਰੁ ਅਸ ਫੁਰਮਾਏ । ਇਨ ਕੀ ਸਮਸਰ ਨਹਿ ਹਮ ਪਾਏ । 
ਸਗਾਈ ਨਹੀ ਇਹੁ ਜੋਗ ਹਮਾਰੇ । ਚੁਬਾਰੇ ਕੀ ਇਟ ਚਹੀਐ ਚੁਬਾਰੇ । 
ਹਮ ਮੌਰੀ ਮੌਰੀ ਮਿਲ ਜਹੀ । ਚੁਬਾਰੇ ਸਿਉ” ਹਮ ਸਮਸਰ ਨਾਹੀ” । 
ਗੁਰ ਗ੍ਰਿਹ ਮਾਨ ਨਿਮਾਨੈ ਦੇਵਹਿੰ । ਮਾਨੀ ਬਹੁਤ ਸਜਾਇ ਸੁ ਲੋਵਹਿਂ । 83 


£ਅ ਪੋਥੀ ਇਕਤ _“ਅ ਪੁੰਥੀ ਗੁਰੁ _$ਅ ਤੋਂ ਏ ਪੌਥੀ ਸਤਿਗੁਰ ਤਿ੍‌ਕਾਲ ਕਾ ਗਯਤਾ ਭਾਰੀ ਅ ਪੌਥ] 
ਸ੍ਰਿਕਰ 2ਅਤੇ ਏ ਕਰ ਐ ਪੌਥੀ ਆਇਸ ” ਪੌਥੀ ਕੇ 


168 ਗੁਰ ਬਿਲਾਸ ਪਾਤਸ਼ਾਹੀ ੬ 


__ਦੌਹਰਾ 
ਮੌਰੀ ਸਮ ਸੁ ਅਨਾਥ ਜੋ ਹਮ ਕਉ ਮਿਲ ਹੈ ਆਇ । 
ਪਾਹਨ ਚੌਬਾਰਾ ਤਿਸੋ ਮਿਲੇ ਸੀਸ ਪਟਕਾਇ ।। 84।। 
ਤੀਨ ਬੋਰ ਮੁਖ ਕਵਲ ਤੇ ਸ੍ਰੀ ਗੁਰੂ ਨਾਂਹ ਕਰਾਇ । 
ਤਬੈ ਨਾਰਿ ਨਰ ਬਿਸਮ ਭਏ ਕਰੀ ਚਿੰਤ ਅਧਿਕਾਇ ।। 851 
ਚੰਪਾਈ 
ਸਭੈ ਨਾਰਿ ਨਰ ਚਿੰਤਾ ਪਾਂ ਇ । ਹੇ ਬਿਧ ਕਿਆ ਇਹ ਬਯੋਤ ਬਨਾਇ । 
ਫਲੀ ਬੋਲ ਫ੍ਰਲਨਿ ਫੁਲਵਾਰੀ । ਕੈਸੀ ਬਿਧ ਅਬ ਕਰੀ ਦਖਾਰੀ । 
ਨਾਈ ਬਿਪ੍ਰ ਦੋਉ ਬਿਸਮਾਨੇ । ਕੀਨ ਅਧੋਂ ਮੁਖ ਚਿੰਤਾ ਠਾਨੈ । 
ਕਵਿ ਕੇ ਭਾਵ ਇਹੈ ਮਨ ਆਯੋਂ । ਬਨਜਾਰੇ ਜਨ ਘਾਟਾ ਪਾਯੋ । 
ਰਹੈ ਬੋਠ ਤਨ ਚਿੰਤਾ ਧਾਰੀ । ਮਨਹੁ ਚਿੰਤ ਲੀਨੋ ਤਨ ਧਾਰੀ? । 
ਠਨੌਕਾ ਮਨਹੁ ਮਲਾਹ ਡਬਾਨੀ । ਇਹ ਬਿਧ ਚਿਤ ਦਹੁੰ ਮਨ ਠਾਨੀ । 
ਸਿਖ ਸੈਗਤ ਸਭ ਪਰੋ ਨਿਹਾਰਹਿ” । ਕਿਆ ਕੌਤਕ ਇਹੁ ਕਰਿਓ ਮੁਰਾਰਹਿੰ । 
ਸਿਖ ਸੰਗਤ ਸਭ ਮੌਨ ਧਰਾਏ । ਪ੍ਰਸਪਰ ਦਿਖਹਿ' ਨ ਬੈਨ ਅਲਾਏ ।। 86 ॥ 
ਦੋਹਰਾ 
ਹਰਿ ਗੋਬਿੰਦ ਸੋਭਤ ਤਹਾਂ ਪਟੜੀ ਪਰ ਪੰਗ ਧਾਰ । 
ਉਪਮਾ ਕਿਆ ਕਵਿ ਮੁਖ ਕਹੈ ਸ੍ਰੀ ਗੁਰ ਰੂਪ ਮੁਰਾਰਿ ।। 87।। 
ਸਾਂਤ ਰੂਪ ਪਟੜੀ ਭਈ ਧੀਰਜ ਪਗ ਪਰ ਠਾਨ । 
ਸੁਰ ਨਰ ਨਾਰਿ ਮੌਹਬੇ ਨਮਿਤ ਬੈਠਾ ਮਨਹੁ ਗਿਆਨ ॥ 88 ॥ 
ਚੰਪਾਈ 
ਬਿਸਮੈ ਭਏ ਨਗਰ ਨਰ ਨਾਰੇ । ਕੋਉ ਨ ਕਾਹੂ ਬਾਤ ਉਚਾਰੈ । 
ਏਕ ਸਿਖਾ ਠਾਢੀ! ਭਯੋ" । ਆਨੰਦ ਸਹਿਤ ਨਿੰਮ੍ਰਿਤ ਭਵ ਲਯੋ । 
ਡਲੇ ਕਉ ਵਾਸੀ ਅਭਿਰਾਮ । ਨਰਾਇਣ ਦਾਸ ਖਤੀ ਤਿੰਹ ਨਾਮ । 
ਗਰਿ ਅੰਚਰ ਮੁੱਖ ਬਾਤ ਅਲਾਈ । ਹਉ” ਅਨਾਥ ਪ੍ਰਭ ਤੁਮ ਸ਼ਰਨਾਈ । 
ਸਪਤ” ਬਰਸ ਮਮ ਕੇਨਯਾ ਹੋਈ । ਪ੍ਰਭੂ ਦਰਬ ਗ੍ਰਿਹ ਮੌਹਿ ਨ ਕੋਈ । 
ਸਗਾਈ ਮਮ ਕੋਨਯਾ ਲੀਜੈ । ਦਾਸੀ ਹਰਿ ਗੋਬਿੰਦ ਕੀ ਕੀਜੈ । 
ਯੋ` ਸੁਨ ਗੁਰੂ ਅਰਜਨ ਸੁਖ ਪਾਯੋ । ਧਨ ਜਨਮ ਤਿਹ ਮੁਖਹੁੰ ਅਲਾਯੋਂ । 
ਸੀ ਗੁਰੁ ਗਨਕ ਕੌ ਆਗਯਾ ਦਈ । ਕਰੋਂ ਰੀਤਿ ਅਬ ਦੇਰ ਨ ਭਈ॥ 89॥ 
ਦੌਹਰਾ 
ਗੁਰੁ ਨਿਦੇਸ£ ਸੁਨ ਬ੍ਰਿਪ ਤਕ ਸਭ ਜੈਵ ਕਰ ਧਾਰ । 
ਕਰ ਪੂਜਾ ਗੁਰੂ ਪੁਤ੍ਰ ਗਰਿ ਲਾਗੋਂ ਪ੍ਰਹਤ ਡਾਰ ।। 90।। 
॥ਅ ਪੋਬੀ ਜਿਸ _“ਅ ਤੋਂ ਏ ਪੌਥੀ ਅਵਤਾਰੀ “% ਪੋਥੀ] ਉਠਤ ਤਬ “ਅ ਪੋਥੀ ਸਾਤ _$ ਪੌਥ) ਅ!ਇਸ 
6% ਪੌਥੀ ਆਦੇਸ 


ਅਧਿਆਇ ਪੰਜਵਾਂ. . 163 


ਹਰਿ ਗੌਂਬਿਦ ਕਹਯੋਂ ਹਮ ਗਰਹਿ ਜੌਵੂ ਹਰਿ ਅਸਿ ਪਾਇ । 
ਕੁਲ ਪ੍ਰੰਹਤ ਕੁਲ ਗੀਤਿ ਕਹਿ ਪਾਯੋ ਗਰਿ ਹਰਖਾਇ ॥ 91 ॥ 
ਗ੍ਰਿਹ ਪੂਜਾ ਕਰਵਾਇ ਕੇ ਜਗਤ ਰੀਤਿ ਸੁਖ ਪਾਇ । 
ਝੋਲੀ ਸਗਨ ਪਾਯੌ ਤਬੈ ਵਧਾਈ ਗ੍ਰਹਿ ਸੁਨਾਇ।॥ 92॥ 
ਨਰਾਇਨ ਦਾਸ ਨਿਜ ਧਾਰ ਕਰ ਤਿਲਕ ਕੀਨ ਤਬ ਭਾਲ । 
ਹਰਿ ਗੋਬਿਦ ਕੇ ਹਰਖ ਜਿਉ ਆਨੌਦ ਵਸੇ ਉਤਾਲ। 930 
ਨਰਾਇਨ ਦਾਸ ਬੈਠਤਿ ਭਯੋ ਨਿਜ ਮਨ ਮਹਿ ਸੁਖ ਪਾਇ ।. 
ਸਿਖ ਸਖਾ ਹਰਖਤ ਭਏ ਚਿਤ ਮਹਿ ਹਰਖ ਨ ਮਾਇ ।। 94॥ 
ਅੰਰ ਉਠਿਓ ਆਨੰਦ ਵਸ ਹਰੀ ਚੋਦ ਤਿੰਹ ਨਾਮ।` 
ਜਾਤ [ਲਾਂਬਾ] ਖਤੀ ਸੁਖਦ ਪੁਰ ਰਮਦਾਸ ਜੁ ਧਾਮ ।! 95 । 
ਹਾਥ ਜੌੜ ਬਿਨਤੀ ਕਰੀ ਹੈ ਪ੍ਰਭ ਦੀਨਾ ਨਾਥ । 
ਪਤਿਤ ਪਾਵਨ ਤ੍ਰ ਨਾਮ ਹੈ ਸ਼ਰਨੀ ਅਯੌਂ ਅਨਾਂਥ । 96 । 
ਚੌਪਾਈ 
ਦਇ ਬਰਸ ਮਮ ਪੁਤ੍ਰੀ ਭਈ । ਹਰਿ ਗੋਬਿੰਦ ਦੀ ਦਾਸੀ ਕਈ । 
ਅੰਗੀਕਾਰ ਸਗਾਈ ਕੀਜੈ । ਇਹੈ ਦਾਨ ਮੈੰ ਕਉ ਪ੍ਰਭ? ਦੀਜੈ । 
ਗੁਰ ਅਰਜਨ ਤਿੰਹ ਧੀਰ ਧਰਾਯੋ । ਗਨਕ ਸ਼ਗਨ ਝੋਲੀ ਮਹਿ ਪਾਯੋ । 
ਹਰਿ ਚਦ ਤਿਲਕ ਭਾਲ ਮਧ ਕੀਨਾ । ਅਤਿ ਅਨੰਦ ਨਿਜ! ਮਨ ਮਹਿ ਲੀਨਾ । 
ਏਕ ਛੌਡ ਭਈ ਦਇ ਸਗਾਈ । ਨਾਈ ਬਿਪ੍ਰਹਿ ਅਤਿ ਦੁਖ ਪਾਈ । 
ਔਰ ਸਭੈ ਨਰ ਹਰਖਤ ਭਏ । ਦਯੋ ਦਰਬ ਜਨ ਘਰ ਮਹਿ ਆਏ । 
ਬਿਪ੍ਰ ਬੋਦ ਗੁਰ ਆਗਿਆ ਪਾਏ । ਹਰ ਗੋਬਿੰਦ ਜੀ ਉਠ ਹਰਖਾਏ । 
ਜਾਇ ਮਾਤ ਕੇ ਚਰਨੀ ਲਾਗੇ । ਕਰਯੋ ਅਨੰਦ ਮਾਤ ਰਸ ਪਾਗੇ ॥ 97॥. 
1 ਸੌਰਠਾ ।। 
ਆਨੰਦ ਵਸ ਭਈ ਮਾਤ ਗਦ ਗਦ ਸਵਰ ਬੋਲਤ ਭਈ । 
ਚਿਰ“ ਜੀਵਹ ਮੁਹਿ ਤਾਤ ਸਦਾ ਹਰਖ ਤੁਮ ਚਿਤ ਰਖ ! 98 ॥ 
___ਦੌਹਰਾ 
ਮਿਲ ਅਬਲਾ ਸਭ ਹਿਤ ਸਮੋ ਦਈ ਬਧਾਈ ਆਇ । 
ਹਰਿ ਗੋਬਿੰਦ ਬਪ ਦੇਖਕੌ ਲੌਚਨ ਤਿਪਤਿ ਨ ਪਾਇ ॥ 99॥ 


ਹਰਿ ਗੋਬਿੰਦ ਆਵਤ ਭਏ ਦਿਵਾਨ ਮਧ ਸੁਖ ਮਾਨ । 
ਗੁਰ ਅਰਜਨ ਕੇ ਨਿਕਟਿ ਹੀ ਬੈਠ ਕ੍ਰਿਪ'ਂ ਨਿਧਾਨ ॥ 100 ॥ 


ਅ ਪੌਥੀ ਵਿਚੋ“ ਐਅ ਪੌਥੀ ਗੁਰ “£ ਪੌਥੀ ਤਿਨ “ਅ ਪੌਥੀ ਸਦ 


170 


ਗੁਰ ਬਿਲਸ ਪਾਤਸ਼ਾਹੀ ੬ 


ਚੌਪਾਈ 
ਪਤਾਸੇ ਮਿਸਰੀ ਗੁਰੀ ਅਨੌਤਾ । ਬਦਾਮ ਛੁਹਾਰੇ ਪਰੇ ਨ ਅੰਤਾਂ । 
ਇਛ ਪੂਰ ਦੀਨੋ ਵਰਤਾਈ । ਭਈ ਭੀਰ ਤਿੰਹ ਠਾਂ ਅਧਿਕਾਈ ॥ 
ਸੀ ਗੁਰ' ਲਾਗ ਸਭਨਿ ਕਉ ਦੀਨੇ ॥ ਦਾਨ ਮਾਨ ਕਰ ਪੂਰਨ ਕੀਨੇ । 
ਬਾਜੋ ਬਜਤ ਅਨੇਕ ਪ੍ਰਕਾਰਾ । ਮਾਨੋ ਚਰੀ ਅਨੌੰਦਹਿ ਧਾਰ' । 
ਦਾਸ ਨਰਾਇਣ ਬਿਨਤ ਉਚਾਰੀ । ਹੇ ਪ੍ਰਭ ਕ੍ਰਿਪਾ ਸਿੰਧ ਅਵਤਾਰੀ । 
ਸਾਹਾ ਅਬੈ ਸ਼ਿਤਾਬੀ ਲੀਜੈ । ਕਛੂ ਕਾਜ ਮਹਿ ਬਿਲਮ ਨ ਕੀਜੋ । 
ਸੀ ਗੁਰ ਦ੍ਰਜਿ ਕੋ ਕਹਾ ਸੁਨਾਏ । ਸੌਧਹੁ ਸਾਹਾ ਅਬੋ ਬਨਾਏ । 
ਗਨਕ ਨਖਯਤ੍‌ ਗ੍ਰਹਿ ਸਭ ਜੋਈ । ਦਯਾ ਸਿੰਧ ਕਉ ਐਸੇ ਗੋਈ ॥ 101 ॥ 
ਫੌਜਰ: 
ਸਾਹਾ ਸੁਭ ਪ੍ਰਭ ਜੀ ਸੁਨੋ ਮਾਘ ਦਿਵਸ ਗ੍ਰਹਿ ਪਾਇ । 
ਦੋਇ ਮਾਸ ਅਬ ਬੀਚ ਹੈ ਸੁਨਤਿ ਸਭੇ ਹਰਖਾਇ ॥ 102 ॥ 
ਨਾਰਾਇਣ ਦਾਸ ਮਾਨਤ ਭਯੋ ਸ੍ਰੀ ਗੁਰ ਭਲੀ ਉਚਾਰ ।। 
ਸਿਖ ਸੈਗਤ ਹਰਖਤ ਭਏ ਨਾਰੀ ਹਰਖ ਅਪਾਰ ॥ 103 । 
ਚੌਪਾਈ 
ਗੁਰ ਅਰਜਨ ਮਨ ਏਹ ਵਿਚ!ਰਾ । ਨਾਈ ਬ੍ਰਿਪ ਭਯੋ ਖੋਦ” ਅਪਾਰਾ । 
ਮੰਗਲ ਸਮੋ” [ਖੇਦ]! ਨਹਿ ਚਹੀਯੇ । ਕਛੂ ਦਰਬ ਇਨ ਕਉ ਭੀ ਦਈਯੋ । 
ਦਯੋ ਦਰਬੈੰ ਗੁਰ ਤਿਨ ਨ ਲੀਨਾ । ਚਿੰਤਾਤੁਰ" ਹੋਇ ਪਿਆਨਾ ਕੀਨਾ । 
ਦਿਲੀ ਕਉ ਸੌ ਜਾਵਤ ਭਏ । ਸ੍ਰੀ ਗੁਰ ਸਭ ਹੀ ਰੁਖਸਤ ਕਏ । 
ਨਰਾਇਣ ਦਾਸ ਗੁਰ ਆਗਿਯਾ ਪਾਏ । ਡਲੋ ਤਰਫ ਪਿਆਨ ਕਰਾਏ । 
ਜਾਇ ਕ੍ਟੰਬ ਸੋ ਬਾਤ ਸੁਨਾਈ । ਸਭ ਹਰਖੇ ਅਤਿ ਆਨੌਦ ਪਾਈ ॥ 104 ।। 
ਦੋਹਰਾ 
ਗੁਰ ਅਰਜਨ ਸੁਖ ਪਾਇਕੋ ਮਹਾਂ ਦੇਵ ਲੈ ਸਾਥ । 
ਹਰਿਗੋਬਿੰਦ ਤਿਹ ਮਾਤ ਕਉ ਸੋਗ ਲੈ ਦੀਨਾ ਨਾਥ ॥ 105 ॥ 
ਸੀ ਦਰਬਾਰ ਦਰਸ਼ਨ ਚਲੇਂ ਕੜਾਹ ਪਰਸਾਦ ਅਰਦਾਸ । 
ਅਥਿਤ ਦਾਨ ਕਰਤੇ ਚਲੋਂ ਮਨ ਮੋ!" ਅਧਿਕ ਹੁਲਾਸ।। 106 ॥ 
ਰ ਚੰਪਾਂਈ 
ਭਦੀ ਭੀਰ ਸੀ ਗੁਰ ਸੋਗ ਭਾਰੀ । ਆਨੰਦ ਪੁਲਕ ਸਭੈ ਨਰ ਨਾਰੀ । 
ਇਹ ਬਿਧ ਪਹੁੰਚੇ ਸ੍ਰ ਦਰਬਾਰਾ । ਭੇਟ ਪ੍ਰਸਾਦ ਸੁ ਆਗੇ ਧਾਰਾ । 
ਕਰ ਬੈਦਨ ਪਰਿਕ੍ਰਮਾਂ ਕੀਨੀ । ਸ੍ਰੀ ਗੁਰ ਅਰਜਨ ਹੋਇ ਅਧੀਨੀ 1 
ਗੁਰੂ ਗ੍ਰੰਥ ਕੀ ਕੌਠੀ ਆਏ । ਹਾਥ ਜੋਰ ਸਭ ਸੀਸ ਨਿਵਾਏ । 


ਅ ਪੌਥੀ ਸਤਿਗੁਰ £ਅ ਪੌਂਥੀ ਦੂਖ “ਏ ਪੌਥੀ ਵਿਚੋਂ“ “ਅ ਪੋਥੀ ਉਦਾਸ 'ਅ ਤੋਂ ਏ ਮਮੌੰਹ 


_ ਅੱਧਿਆਦਿ ਪੁੰਜਵਾ _ 171 


ਸੀ ਗੁਰ ਅਰਜਨ ਆਪ ਤਹਿ ਰਹੇ । ਸਭ ਕੁਟੰਬ ਕਉ ਧਾਮ ਸਿਧਏ । 
ਇਹ ਭਈ ਪੂਰ ਕਥਾ ਸੁਖਦਾਈ । ਦਿਲੀ ਗਾਥ [ਅਬ|' ਸੁਨਹੁ ਮਨ ਲਾਈ । 
ਦਿਵਜ ਨਾਈ ਜਬ ਦਿਲੀ ਗਏ । ਤਤ ਛਿਨ ਚੈਦੂ ਸਨਮੁਖ ਭਏ । 
ਮੁਖ ਕ੍ਰਮਲਾਨੇ ਦਿ੍‌ਸ਼ਟੀ ਪਏ । ਬਨ ਮਹਿ ਮਨੋ ਲੁਟ ਕਿਨ ਲਏ ।। 107॥ 
ਦੋਹਰਾ 
ਚੌਦੂ ਤਬ ਪੁਛਤ ਭਯੋ ਕਿਮ ਭਏ ਮੁਖਹੁ ਮਲੀਨ । 
ਸਤਿ ਬਾਤ ਤਤ ਛਿਨ ਠਹਹੁ ਸਗਾਈ ਕੀਨ ਨ ਕੀਨ॥ 108। 
ਤਿਨੈ ਕਹਾ ਤਮ ਗਰਬ ਯੁਤ ਕੀਨੋ ਮੁਖਹੁ ਉਚਾਰ । 
ਉਨ ਮੌਰੀ ਨਿਜ ਉਚ ਕਹਾ ਵਹਿ ਸਬ ਜਾਨਨਿਹਾਰ । 1091 
ਚੰਪਾਦ) 
ਬਿਪ੍ਰ ਬੂਝ ਸੁਭ ਸਮਾਂ ਕਢਾਏ । ਦੂਲਹੁ ਪਟੜੀ ਚਰਨ ਧਰਾਏ । 
ਤਬ ਲੌ ਪਾਤੀ ਕਹਿ ਤੇ ਆਈ । ਜਾਨ [ਨਾ|” ਪਰੀ ਜੁ ਕਿਸੂ ਪਠਾਈ । 
ਮਸਤਾਨਾ ਸਿਖ ਬੋਲਿਓ ਬੰਨਾ । ਸਗ” ਕਿਰਾੜ ਕਾ ਸਾਕ ਨ ਲੌਨਾ। 
ਭਏ ਦੋਇ ਤੁਮ ਸਾਕ ਨਿਵਾਰੇ । ਕਹਾ ਚੁਬਾਰੇ ਟਕਰ ਮਾਰੈ । 
ਬਿਪ੍ਰ ਬੈਨ ਸੁਨ ਮਨ ਖੁਨਸਾਯੋਂ । ਪਾਤੀ ਦੋ ਤਬ ਦੂਤ ਪਠਾਯੋ । 
ਪ੍ਰਿਥਮ ਅਧੀਨਗੀ ਬੈਨ ਲਿਖਾਏ । ਬਡੇ ਲੌਕ ਬਹੁ ਬਿਆਹ ਕਰਾਏ । 
ਭਏ ਦੁਇ ਤੁਮ ਇਹ ਭੀ ਕੀਜੈ । ਭੂਮ$ ਗ਼ਾਮ ਕਛੁ ਹਮ ਤੇ ਲੀਜੈ । 
ਤੁਮਤੇ ਮੁੜਯੋਂ ਕਉ, ਸਾਕ ਨਾਂ ਲੇਵੈ । ਇਹ ਕਾਰਜ ਹਮ ਅਰਜ ਕਰੇਵੰ । 110। 
ਦੋਹਰਾ 
ਨਾਤਰ ਹਮੈ ਕ੍ਰਕਰ ਕਹਿਓ ਤੁਮਰੇ ਸਿਖ ਸੁਨਾਇ । 
ਕੁਕਰਿ ਹੋਇ ਤੁਮਕੌ ਮਿਲਉ ਸਮਾ ਬਿਤੇ? ਪਛਤਾਇ ।। 111 ॥ 
ਕਦੀ ਕਾਜ ਆਧੀਨ ਹਮ ਪਤਿਸ਼ਾਹੀ ਦੀਵਾਨ । 
ਮਾਂਨਹੁ ਤਉ ਸੁਖ ਪਾਇ ਹਉ ਨਹਿ ਤਉ ਮਿਿਤ ਪਛਾਨ ।। 112॥ 
ਰ ਚੌਪਾਈ 
ਇਮ ਲਿਖ ਦੀਨੋ ਦੂਤ ਪਠਾਈ । ਕਛ੍ਰਕ ਦਿਵਸ ਮਹਿ ਪਹੁੰਚਓ ਆਈ । 
ਦੂਤ ਪ੍ਰਤਿਕਾ ਗੁਰ ਅਇ? ਦੀਨੀ । ਲਗੋ ਦਿਵਾਨ ਸਗਲ ਲਖ ਲੀਨੀ । 
ਸੀ ਗੁਰ ਵਾਚੀ ਪ੍ਰਗਟਿ ਸੁਨਾਇ । ਪਾਛੇ ਸ੍ਰੀ ਗੁਰ ਏਹੁ ਅਲਾਇ । 
ਸੁਨੋ ਦੂਤ ਤੁਮ ਜਾਇ ਉਚਾਰੋ । ਹਮ ਅਧੀਨ ਸਿਖਨ ਉਰ ਧਾਰੋ । 
ਸਿਖ ਬਚਨ ਕਹਿ ਸਾਕ ਨ ਲੀਜੈ । ਹੌਨੀ ਹੋਇ ਅਬੈ ਨਹੀ” ਕੀਜੈ ; 
ਚਲੋ ਸੁਮੇਰ ਸੁ ਧਰੂਹ ਚਲਾਵੈ । ਗੁਰ ਸਿਖ ਬੈਨ ਕਬੀ ਨਾ ਹਟਾਵੈ । 


'ਅ ਪੰਥੀ ਵਿਚੋ _$ਅ ਪੋਥੀ ਵਿਚੋਂ _“ਅ ਪੌਥੀ ਗਏ _€ ਪੌਥੀ ਦਾਜ _5ਅ ਪੋਥੀ ਗਏ _ % ਪੌਥੀ 


ਕਉ 


172 ਗੁਰ ਬਿਲਾਸ ਪਾਤਸ਼ਾਹੀ ੬ 


ਨਗਰ ਭੂਮ ਨਹਿ ਚਾਹ ਹਮਾਰੀ । ਗਰਬੀ ਖਪੈ ਆਪ ਸ੍ਰਮਧਾਰੀ । 
ਕੂਕਰ ਸਮ ਕੂਕਤ' ਧਰਮਾਨਾ । ਖੋਦ ਪਾਇ ਹਤਿ ਰ੍ਹੋ ਤਿੱਹ ਪ੍ਰਾਨਾ ॥ 113॥ 
ਦਹਰਾ 
ਅਸ ਬਚਨ ਸੁਨ ਗੁਰੂ ਕੇ ਚਲਿਓ ਦੂਤ ਤੱਬ ਧਾਇ । 
ਜਾਇ ਚੌਦੂ ਕਉ ਸਭ ਕਹੀ ਸ੍ਰੀ ਗੁਰ ਨਹੀ" ਕਰਾਇ ॥ 114 ॥ 
ਸੁਨਤ ਬੈਨ ਚਿੰਤਾ ਕਰੀ ਚੋਦ ਰਿਸ ਮਨ ਧਾਰ । 
ਨਿਜ ਮਨ ਏਹੁਂ ਵਿਚਾਰਿਓ ਕਰਹੁ ਤਿਸੈ ਸੋਘਾਰ । 115 ।। 
ਚਪਾਈ 
ਇਹ ਭਈ ਪੂਰ ਔਰ ਸੁਨ ਗਾਥਾ । ਸ੍ਰੀ ਗੁਰੁ ਅਰਜਨ ਨਾਥ ਅਨਾਥਾ । 
ਮਹਾ ਦੇਵ ਕੇ ਗ੍ਰਿਹਿ ਚਲ ਗਏ । ਵਿਵਾਹ ਦਿਵਸ ਅਬ ਨੇਰੇ ਅਏ । 
ਮੰਘਰ ਗਯੋ ਪੰਹ ਅਬ.-ਆਯੋ । ਕਰਿ ਸਲਾਹ ਇਕ ਸਿਖ ਪਠਾਯੋ 1 
ਪ੍ਰਿਥੀਏ ਸਿਉ” ਤੁਮ ਜਾਇ ਸੁਨਾਵਉ । ਰਹਿਓ ਮਾਸ ਤਤ ਛਿਨ ਇਹਾਂ! ਆਵਉ । 
ਮਿਹਰਵਾਨ! ਤੁਮਾਰਾ ਸੁਤ ਜੈਸੇ । ਹਰਿ ਗੋਬਿੰਦ ਕਉ ਜਾਨਹੁ ਤੌਸੇ । 
ਆਗੇ ਪਾਛੇ ਰਿਸ ਉਪਜੈ ਜਉ । ਮਰਨੇ ਪਰਨੇ ਮਿਲ ਬੈਠਹਿ” ਤਉ । 
ਤਾਂਤੇ ਜਗ ਕੀ ਰੀਤਿ ਵਿਚਾਰਉ । ਆਇ ਸਿਤਾਬ“ ਵਿਵਾਹ ਨਿਹਾਰਊ” । 
ਦੇ ਪਾਤੀ ਸਿਖ ਤਬ ਪਠ ਦੀਨਾ । ਚਲਿਓ ਧਾਇ ਮਾਲਵ ਦਿਸ ਚੀਨਾ ॥ 116 0 
ਦੋਹਰਾ 
ਮਾਲਵ ਮਹਿ ਕੌਠਾ ਰਚਿਓ ਪ੍ਰਿਥੀਏ ਧਾਮ ਸੁਧਾਰ । 
ਤਹਾਂ ਸਿਖ ਪ੍ਰਾਪਤਿ ਭਯੋ ਕੀਨੀ ਜਾਇ ਜੁਹਾਰ ॥ 117॥ 
ਸਭੁ ਬ੍ਰਿਤਾਂਤ ਸੀ ਗੁਰੂ! ਕਉ ਦੀਨੋ ਤਾਂਹੀ ਸੁਨਾਇ । 
ਬਾਰ ਬਾਰ ਬੋਦਨ ਕਰੀ ਭਾਜੀ ਅਗਰ ਧਰਾਇ ॥ 118 ॥ 
ਚੌਪਾਈ 
ਪ੍ਰਿਥੀਏ ਭਾਜੀ ਦਈ ਹਟਾਇ ।ਪੁਨ ਮੁਖ ਸਿਉ ਯਾਹਿ ਬੰਨ ਸੁਨਾਇ । 
ਹਮ?$ ਤਿਸਕਾ ਕਯਾ ਸਾਕ ਰਹਾਯੋ । ਹੁਇ ਨਿਲਜ ਜਿਨ ਤੁਮਹਿ ਪਠਾਜ਼ੋ ॥ 
ਅਸ ਕਹਾ ਤਹਾਂ ਨਹਿ ਜਾਂਉ । ਬਾਦਸ਼ਾਹ ਪੰ ਪਕਰ ਮੰਗਾਉ” । 
ਦੀਵਾਨ ਸਾਥ ਤਿਨ ਬਾਦ ਰਚਾਯੋ” । ਹਮਰਾ ਜਾਨਾ ਨਹੀ? ਸੁਹਾਯੋ । 
ਕਠੋਰ ਬੈਨ ਕਛੁ ਔਰ ਅਲਾਏ । ਕੀਓ ਕੋਪ ਸਿਖ ਪਿਆਨ ਕਰਾਏ । 
ਆਇ ਬਾਤ ਸਭ ਗੁਰਹਿ ਸੁਨਾਈ । ਗੁਰ ਅਰਜਨ'ਸੁਨ ਮੌਨ ਰਹਾਈ । 
ਪੋਖ ਮਾਸ ਜਬ ਅਰਧ ਬਿਹਾਨਾ । ਜਗਤ ਰੀਤਿ ਕਰ ਕ੍ਰਿਪਾ ਨਿਧਾਨਾਂ । 
ਤਨ ਕਰ ਰੀਤਿ ਜਗਤ ਕੀ ਕਰਹਿ । ਮਨ ਕਰ ਸਦਾ ਅਲੋਪ ਨਰਹਰਹਿ” ॥ 119॥ 


£ਅ ਪੋਥੀ ਭੌਕਤ % ਪੌਥੀ ਇਤਿ 4ਟ ਪੌਥੀ ਮਨੋਹਰਦਯ _“ਅ ਪੌਥੀ ਅਵਸ਼ਯ _ਅ ਤੇ ਦ ਪੋਥੀ 
ਸਤਿਗੁਰੂ _%ਐ ਪੋਥੀ ਹਮਰ _`ਐਅ ਪੋਥੀ ਸਰ ਵਧਾਯੋ 


ਅਧਿਆਇ ਪੰਜਵਾਂ 173 
_____।। ਕਬ ਬਾਚ ॥ ਸਵੇਯਾ ।! 

ਜਿੰਉ ਜਲ ਕਮਲ ਅਲੋਂਪ ਰਹੇ ਜਲ ਜਿਉ ਮੁਰਗਾਈ ਕਉ ਪੌਖ ਨ ਭੀਜੋ । 

ਪੌਨ ਸਦਾ ਸਭ ਸੈਗ ਵਹੈ ਪੁਨ ਆਪ ਅਲੋਪ ਨ ਸੰਗ ਰਹੀਜੋ ।। 

ਤੌਯੇ ਗੁਰ ਜਗ ਰੀਤਿ ਕਮਾਵਤ ਮਾਨਸ [ਕੈ] ਜਗ ਮੂਰਖ ਪਿਥੀਜੋ । 

ਗੁਰੂ ਕੀ ਪਦਕੀ ਰਜ ਨੈਨਿਨ ਜਾਂਹਿ ਪਰ ਚਖ ਮਾਂਹਿ ਸੁ ਸੁਧ ਲੀਖੀਜੈ ॥ 120 ।। 
ਸੋਰਠਾਂ 

ਸੀ ਗੁਰ ਅਰਜਨ ਦੇਵ ਕਛੂ ਚਿੰਤ ਚਿਤ ਨਹ ਕਰੋ । 

ਸਦਹੀ ਅਲਖ ਅਭੇਵ ਸਵਾਂਗ ਪ੍ਰ ਕ੍ਰਿਤ ਕਰਤ ਹਹਿ ॥ 121 

__ਦੌਹਰਾਂ 

ਕਰਿ ਸਲਾਹ ਸੀ ਸਤਿਗੁਰੁ ਭਾਜੀ ਦਈ ਪਠਾਇ । 

ਗੋਇੰਦਵਾਲ ਮੋਹਰੀ ਸਦਨ ਸਭ ਕੌ [ਪਠਯੋ” ਬੁਲਾਇ । 122॥ 

ਦੁਤੀਆ ਸਿਖ ਤਬ ਭੇਜਯੋ ਮਉਂ ਕੀ ਓਰ ਵਿਚਾਰ । 

ਭਾਜੀ ਦੇ ਐਸੇ ਕਹਯੋ ਲਯਾਵੇ ਸਭਨ ਸੁਧਾਰ ॥ 123 । 
ਚੌਪਾਈ 

ਪੁਨਾ ਸਿਖ ਇਕ ਲੀਨ ਬੁਲਾਈ । ਦੋ ਭਾਜੀ ਇਹ ਭਾਂਤ ਸਿਖਾਈ ।£ 

ਦਾਤ ਗ੍ਰਿਹ ਤੁਮ ਜਾਹ ਖਡੂਰ । ਜੁਤ ਕੁਟੇਬ ਲਿਆਵੋ ਸੁਖ ਪੂਰ । 

ਸੀ ਗੁਰੁ ਤੇ ਬਿਦਿਆ ਸਿਖ ਪਾਏ । ਚਲੇ ਆਪ ਨਿਜ ਪੰਥ ਸੁਹਾਏ । 

ਪਾਛੋ ਸ੍ਰੀ ਗੁਰੁ ਆਨੰਦ ਪਾਯੋ । ਮਹਾਂ ਦੇਵ ਕਉ ਨਿਕਟਿ ਬੁਲਾਯੋ । 

ਮਹਾਂ ਦੇਵ ਆਵਤ ਗੁਰ ਦੇਖਾ । ਉਠ ਆਦਰ ਗੁਰੁ ਕੀਨ ਬਿਸੇਖਾਂ । 

ਪੁਛੌ ਜਗਤ ਰੀਤਿ ਤਿੰਹ ਪਾਸਾ । ਸ੍ਰ ਗੁਰ ਅਰਜਨ ਕਰ ਅਰਦਾਸਾ । 

ਮਹਾਂਦੇਵ ਅਸ ਗੀਤਿ ਬਖਾਨੀ । ਗੁਰੂ ਪੁੰਗਵ ਸਭ ਮਨ ਮਹਿ ਸਾਨੀ । 

ਬਲ ਦਾਸ ਗੁਰੁ ਆਗਯਾ ਕੀਨੇ । ਜੇ ਸੇਵਾ ਮਹਿ ਨਿਪੁੰਨ ਪ੍ਰਬੀਨੇ ।। 124 । 
ਦਹਰਾ 

ਤੂਤੀ ਆਦਿਕ ਬਾਜ” ਜੋ ਸਭ ਦਰ ਬਜਹਿ ਅਪਾਰ । 

ਮਿਠਾਈ [ਬਹੁ] ਭਾਂਤ ਕੀ ਲੀਜਉ ਅਬੋ ਸੁਧਾਰ ।। 125 ॥ 

ਚੋਦੋਏ ਪਨ ਅੰਡਣ ਸਜਉ” ਸ਼ੌਦਰ ਸੌਭਾ ਦਾਇ । 

ਔਰ ਕਨਾਤ ਤੰਬੂ ਰਚਉ” ਜਹਾਂ ਥਾਨ ਸੁਭ ਪਾਇ ॥ 126 ॥ 
ਚੌਪਾਈ 

ਏਕ ਵਾਰ ਸਭ ਆਗਯਾ ਦਏ । ਸੇਵਕ ਚਤਰ ਜਾਨ ਸਭ ਗਏ । 

ਨਿਜ ਨਿਜ ਕਾਰਜ ਸੇਵਕ ਧਾਏ । ਜਸ ਚਾਹੀਏ ਤਿਉ ਬਯੋਤ ਬਨਾਏ । 


£ਅ ਪੰਥੀ ਵਿਚੋਂ “ਅ ਪੌਥੀ ਵਿਚੋਂ ਦਏ ਪਥ) ਬਤਾਈ $ਅ ਪੌਥੀ ਜਿਮ $£ ਪੋਥੀ ਸਾਜ $% ਪੋਥੀ ਵਿਚੋਂ 


174 ਗੁਰ ਬਿਲਾਸ ਪ੧੩ਸ਼ਾਹੀ ੬ 


ਬਾਜੋਤੀਅਨ ਕਉ ਕਹਾ ਬੁਲਾਈ । ਬਾਜ ਬਜਾਵਹ ਸਭ ਮਨ ਲਾਈ । 

ਤਬ ਵਹੁ ਨਿਤ ਪ੍ਰਤਿ ਬਾਜ ਬਜਾਵਹਿ । ਸਭ ਰਾਗਨਿ ਜੁਤ ਧੁਨ ਉਪਜਾਵਹਿੰ । 

ਅਨਿਕ ਕੜਾਹੇ ਦੀਏ ਚੜਾਈ । ਭਾਂਤਿ ਭਾਂਤਿ ਕੀ ਰਚੀ ਮਿਠਾਈ । 

ਬਹੁਰ ਚਦੋਆ ਐਸਾ ਤਨਿਓ । ਜਾਂਤੇ ਇੰਦ ਗਰਬ ਕੌ ਹਨਿਓ । 

ਜਰੀ ਰਚਯੋ ਛਾਲਰ ਦਧ ਜਾਏ । ਸਵਰਨ ਚੌਬ ਮਾਨਕ ਨਗ ਲਾਏ । 

ਸੁੰਦਰਤਾ ਨਹਿ ਜਾਇ ਬਖਾਨੀ । ਬਡੋ ਥਿਲੰਦ ਇੰਦ ਘਨ ਮਾਨੀ । 127॥ 
ਦਹਰਾ 

ਕਪਟਿ ਨਾਰੀਅਨਿ ਵੇਸ ਕਰ ਦੇਵਾਂਗਨਿ ਸਭ ਆਇ । 

[ਮਾਤ |! ਗੈਗ ਆਦਰ ਕਰੈ ਆਨੰਦ ਵਸ ਅਧਿਕਾਇ ॥ 128 ॥ 

ਸਭ ਨਾਰੀ ਸੁਰ ਨਾਰ ਜੁਤ ਗਾਵਤ [ਮੌਗਲ|" ਬੈਨ । ਰ 

ਆਨੰਦ ਵਸਿ ਕਛੁ ਸਿਆਨ ਨਹਿ ਮਿਗ ਸਾਵਕ ਜਿਹ ਨੈਨ ॥ 129॥ 
ਚੌੰਪਾਈ 

ਪੁਨ ਆਨੌਦ ਮਨ ਦਾਸਨਿ ਪਾਏ । ਕਰ ਕਾਰਜ ਗੁਰੁ ਨਿਕਟਿ ਸਿਧਾਏ । - 

ਦਯਾ ਸਿੰਧ ਕੌ ਆਇ ਸੁਨਾਯੋ । ਮਹਾਰਾਜ ਸਭ ਬਯੌਤ ਬਨਾਯੋ । 

ਇਹ ਬਿਧ ਮੌਗਲ ਹੌਤ ਅਪਾਰਾ । ਦਸ ਦਿਨ ਪੋਖ ਰਹਾ ਸਖ ਕਾਰਾ । 

ਗੋਦਵਾਲ” ਤੇ ਮੰਹਰੀ ਆਯੋ । ਦਾਰਾ ਜੁਤ ਮਨ ਆਨੌਦ ਪਾਯੋਂ । 

ਸੁੰਦਰ ਸਹਿਤ ਨੰਦ$ ਜੀ ਆਏ । ਅਤਿ ਪ੍ਰਸੈਨ ਮਨਿ ਆਨੰਦ ਪਾਏ । 

ਖਡੂਰ ਨਿਕਟਿ ਜਬ ਆਵਤ ਭਏ । ਆਗੇ ਦਾੜ੍ ਤਿਆਰੀ ਕਏ । 

ਦਾਰਾ ਜੁਤ ਦਾੜ੍ਹ ਸੋਗ ਤੁਰਿਓ । ਬਡ ਆਨੰਦ ਨਿਜ ਮਨ ਮਹਿ ਧਰਿਓ । 

ਪੰਥ ਬੀਚ ਮਿਲ ਐਸ ਉਚਾਰੈ । ਹਰਿ ਗੋਬਿੰਦ ਕਬ ਨੈਨ ਨਿਹਾਰੈ ।। 130 ॥ 
ਦਹਰਾ 

ਸੁਧਾ ਸਰੋਵਰ ਸਭ ਅਏ ਕੀਨ ਕੂਪ ਇਸ਼ਨਾਨ । 

ਅਮੀ ਮਧ ਮਜਨ ਕੀਓ ਦਰਬਾਰ ਬੇਦਨਾਂ ਠਾਂਨ । 1310 

ਪੁਨ ਮਨ ਆਨੰਦ ਧਾਰ ਕੌ ਗੁਰ ਮਹਿਲੀ ਸਭ ਜਾਇ । 

ਗੁਰ ਅਰਜਨ ਬਦਨ ਕਰੀ ਸਭਨਿ ਬਨਾਇ ਬਨਾਇ ।। 1321 
ਚੌਪਾਈ 

ਸੀ ਗੁਰ ਸਬ ਕਾ ਆਦਰ ਕੀਨੋ । ਜਥਾ ਜੌਗ ਸਭ ਆਸਨ ਦੀਨੋ । 

ਗੁਰਦਾਸ ਬੁਢੇ ਤਬ ਬਿਨਤ ਉਚਾਰੀ । ਮੋਹਰੀ ਜੀ ਕਉ ਬੈਦਨ ਧਾਰੀ । 

ਪੁਨ ਦਾਤ ਕਉ ਕੀਨ ਪ੍ਰਨਾਮਾ । ਆਨੌਦ ਵਸ ਨਿਜ ਭਾਖਯੋ ਨਾਮਾ । 

ਮਹਾਂਦੇਵ ਜੀ ਤਬ ਹੀ ਆਏ । ਸਭ ਕੌ ਬੋਦਨ ਕੀਨ ਬਨਾਏ ।। 


ਓ ਐ ਖੌਥੀ ਬਨੀ #ਅ ਤੇ ਦ ਪੋਥੀ ਭੌਖ “£ਅ ਹੁਂਥੀ ਵਿਚ” “ਅ ਪੁੰਥੀ ਵਿਚੋ 6% ਤੇ ਦ ਪੋਥੀ ਗੋਇਦਵ'ਲ 
6੭1 ਮ੍ਰੰਥੀ ਆਨੰਦ 


ਅਧਿਆਇ ਪੰਜਵਾਂ 175 


ਪਰਸਪਰ ਕਰਯੋ ਪ੍ਰਣਾਮ ਅਪਾਰਾ । ਮਾਨੋ ਚਲੀ ਅਨੰਦਹਿ ਧਾਰਾ । 

ਤਬ ਲੌ ਆਏ ਹਰਿ ਗੋਬਿੰਦ । ਸੁੰਦਰ ਮੁਖ ਜਿਮ ਪੂਰਨ ਚੰਦ 

ਤਬੈ ਪ੍ਰਨਾਣ ਸਭਨਿ ਕਉ ਕਰਿਓ । ਪ੍ਰਿਥਕਿ [ਪ੍ਰਿਥਕ]' ਚਰਨਨਿ ਸਿਰ ਧਰਿਓ । 
ਮੌਹਰੀ ਨਿਜ ਉਰ ਲੀਨੇ ਲਾਈ । ਬਾਸਕ ਨਿਜ ਮਣਿ ਜਾਨਉ ਪਾਈ ॥ 133। 


ਦਹਰਾ 
ਅਤਿ ਆਨੰਦ ਸਭਹਨਿ ਕੀਓ ਕਉ ਕਰ ਸਕੇ ਉਚਾਰ ! 
ਦਾਤ ਮੁਹਰੀ ਕੀ ਤ੍ਰਿਆ ਗਈ ਗੰਗ ਨਿਕਟਾਰ ॥ 134॥ 
ਪਰਸਪਰ ਅਤਿ ਟੀ ਪ੍ਰੰਮ ਸਿਉ” ਮਿਲੀ ਸੌ ਭੁਜਾ? ਪਸਾਰ । 
ਹਰਿ ਗੌਂਬਿੰਦ ਜੀ ਕਹਿ ਗਏ ਪੂਛਯੋ ਮੰਹਰੀ ਨਾਰ ॥ 135 ॥ 
ਚੌਪਾਈ 
ਮਾਤ ਗੋਗ ਕਹਿ ਪਿਤ ਨਿਕਟਾਰੇ । ਅਬੈ ਗਏ ਹਹਿਂ ਕਰਨਿ ਜੁਹਾਰੇ । 
ਮਾਤਾ ਕੇ ਮਨ ਕੀ ਤਬ ਜਾਨੀ । ਹਰਿ ਗੋਬਿੰਦ ਆਏ ਸੁਖ ਖਾਨੀ । 
ਮੰਹਰੀ ਨਾਰ ਹਰਖ ਦਿਖ ਪਾਏ । ਮਸਤਕ ਚੂੰਮ ਗੇਂਦੀ ਬੈਠਾਏ । 
ਹਰਿ ਗੋਬਿੰਦ ਬਦਨਿ ਅਲਾਈ । ਦਈ ਅਸੀਸ ਸਭਨਿ ਸੁਖ ਪਾਈ । 
ਇਹ ਬਿਧ ਮੰਗਲ ਹੋਤਿ ਅਪਾਰਾ । ਕੌਨ ਕਵੀ ਸਭ ਕਹਿ ਵਿਸਥਾਰਾ । 
ਪੰਖ ਦਿਵਸ ਜਬ ਦੋਇ ਸੁ ਰਹੇ । ਮਉਕਾ ਮੌਲ ਸੁਸਰ ਗੁਰ ਅਏ । 
ਕ੍ਰਿਸ਼ਨ ਚੋਦ ਤਿਨ ਨਾਮ ਸੁਧਾਰਾ । ਧਨਵੌਤੀ ਨਾਮ ਤਾਂਹਿ ਕੀ ਦਾਰਾ? । 
ਸਭ ਕੁਟੰਬ ਕਉ ਸਾਥ ਲਯਾਏ । ਹਰਖਤ ਸੁਧਾ ਸਰੋਵਰ ਆਏ ।। 136॥ 
ਦੋਹਰਾ 
ਸੀ ਗੁਰਾਂ ਅਰਜਨ ਦੇਵ ਜੀ ਆਯੋ ਸੁਸਰ ਸੁਨਾਇ । 
ਆਗੇ ਹੁਇ ਬਦਨ ਕਰੀ ਜਗਤ ਗੀਤਿ ਸੁਖ ਪਾਇ ।। 137॥ 


ਹਰਿ ਗੋਬਿੰਦ ਪੁਨ ਬਦਨਾ ਕੀਨੀ ਚਰਨ ਮਝਾਰ । 
ਤਬ ਅਸੀਸ ਦੁਹੂਅਨ ਦਈ ਚਿਰ ਜੀਵੈ ਸੂਖ ਨਾਰ ॥ 138 ॥ 


ਚੌਪਾਈ 
ਕਿਸ਼ਨ ਚੋਦ ਰਹਯੋਂ ਗੁਰ ਨਿਕਟਾਰੀ । ਧਨਵੈਤੀ ਤਬ ਗ੍ਰਿਹ ਸਿਧਾਰੀ । 
ਆਵਤ ਮਾਤ ਗੈਗ ਸੁਨ ਪਾਈ । ਆਗੇ ਹੁਇ ਤਬ ਦਈ ਬਧਾਈ । 
ਪਰਸਪਰ ਮਿਲੀ ਸੁ ਆਨੌਦ ਪਾਏ । ਕੰਨ ਕਵੀ ਜੋ ਉਪਮਾ ਗਾਏ । 
ਨਿਤਿ ਨੂਤਨ ਬਹੁ ਮੋਗਲ ਹੋਈ । ਭਏ ਰੋਕ ਭੂਪਤ ਧਨ ਸੋਈ ।। 


“ਅ ਪੌਥੀ ਵਿਚ“ 2ਐ ਪੋਥੀ ਬਹੋ` $ਅ ਪੋਥੀ ਨਾਗ € ਪੋਥੀ ਪਰਿਵਾਰ $ਅ ਪੌਥੀ ਸਤਿਗੁਰੂ 


176 ਗੁਰ ਬਿਲਾਸ ਪਾਤਸ਼ਾਹੀ ੬ 


ਛਿਅ ਰਸ ਛਤੀ ਪ੍ਰਕਾਰ ਕੇ ਭੋਜਨ । ਸੋਇ ਦੇਇ ਜੌਸਾ ਕਹੈ ਜੌ ਜਨ । 

ਚੜਿਓ ਮਾਘ ਸੰਦਰ ਰੁਤ ਛਾਈ । ਆਤਸ਼ਬਾਜੀ ਸਬ” ਭਾਂਤ ਮੋਗਾਈ । 

ਪ੍ਰਥਮ ਚਲਾਇ ਦੇਖ ਸਭ ਲੇਹੀ । ਦੇਖ ਭਲੀ ਅਦਰ ਰਖ ਲੋਹੀ । 

ਸਰਗਸਤ ਅਯੋਂ ਜਨ ਰਵਿ ਛਬਿ ਛਾਏ । ਸਵਰਨ ਰਚਤ ਨਗ ਮਾਣਿਕ ਲਾਏ ॥1391 


ਦੋਹਰਾ 
ਸਭ ਸਮਾਨ ਇਕਠਾ ਕਰੇ ਜਗਤ ਰੀਤਿ ਕਰਵਾਇ । 
ਤਯਾਰੀ ਸਭ ਸ੍ਰੀ ਗੁਰੂ ਕਰੀ ਸ੍ੰਦਰ ਜੋਵ ਬਨਾਇ ॥ 140 ॥ 


ਪ੍ਰਥਮ ਦਰਬਾਰ ਬੋਦਨ ਕਰੀ ਬਹੁਰੋ ਪਯਾਨ ਕਰਾਇ । 
ਜੈਵ ਬੀਚ ਮੁੱਖ ਜਿਉ ਚਲੋ ਕਵਿ ਤਿਨ ਨਾਮ ਸੁਨਾਇ । 141 ॥ 


ਚੌਪਾਈ 
ਮਾਘ ਪਾਂਚ ਦਿਨ ਗਏ ਪਿਆਨਾ । ਰਵਿ ਦਿਨ? ਸੁਭ ਨਖਯਤ ਗੁਰ ਠਾਨਾਂ । 
ਅਰਧ ਜਾਮ ਦਿਨ ਜਬੈ ਰਹਾਯੋ । ਸਭ ਜਨੇਤ ਗੁਰੁ ਪਿਆਨ ਕਰਾਂਯੋ । 
ਪਾਲਕੀ ਮਹਿ ਬੈਠੇ ਗੁਰ ਹਰਖਤ । ਮੈਘ ਸਮਾਨ ਬਿਤ ਬਹੁ ਬਰਖਤ 1 
ਹੈ ਉਪਰ ਹਰਿ ਗੋਬਿੰਦ ਰਾਜਤ” । ਦਿਖ ਮੰਹੈ ਅਬਲਾ ਰਤਿ ਲਾਜਤ । 
ਕਵਿ ਕੇ ਭਾਵ ਐਸ ਮਨ ਆਯੋ । ਖਟ ਮੁਖ ਬਾਹਨ ਸਮ ਸੁ ਨਚਾਯੋ ॥ 
ਸਯਾਮ ਮੌਘ ਸਮ ਸੁੱਦਰ ਰੂਪਾ । ਮੌਰੇ ਪ੍ਰਭੂ ਜਗਤ ਗੁਰ ਭੂਪਾ । 
ਵਿਆਹ ਬਸਨ ਗੁਰ ਪੀਤ ਬਨਾਇ । ਮਨੋ ਛਟਾ ਘਨ ਮਾਂਹਿ ਸੁਹਾਏ । 
ਪਵਨ ਬੇਗ ਜਬ ਬਸਤ ਹਲਾਵੈ । ਬਿਸ਼ਨ ਗਰੜ ਸਮ ਬੇਗ ਸੁ ਪਾਵੈ । 142 ॥ 
ਦੋਹਰਾ 
ਮਹਾਂਦੇਵ ਅਰ ਕ੍ਰਿਸ਼ਨ ਚੋਦ ਮੰਹਰੀ ਸੁਤ ਸੂਭ ਸਾਥ । 
ਨਿਜ ਨਿਜ ਹਹਿ ਰਾਜਤ ਭਏ ਦੇਵਤ ਦਾਨ ਅਨਾਥ । 143। 
ਗੁਰਦਾਸ ਬੁਢਾ ਸਯੋਦਨ$ ਚੜੇ ਸਭ ਸੋਭਾ ਭਰਪੂਰ । 
ਦਾਤੂ ਜੀ ਰਥ ਔਰ ਚੜ ਚਲੇ ਬਜਾਵਤ ਤ੍ਰਰ । 144। 
ਚੌਪਾਈ 
ਪੁਰ ਬਾਹਰ ਭਈ ਇਕਠ ਬਰਾਤ । ਅਧਿਕ ਬਰਾਤ ਰ੍ਪ`'ਬਖਯਾਤ । 
ਮੇਘ ਸਮਾਨ ਧਨੈ ਵਰਖਾਏ । ਰੈਕ ਭੂਪ ਹੋਈ ਘਰਹਿੰ ਸਿਧਾਏ । 
ਆਨੌਦ ਮਗਨ ਬਰਾਤ ਸਿਧਾਵਤ । ਛੈਲ ਛਬੀਲੇ ਅਸਵ ਨਚਾਂਵਤ ।। 
ਸੁਲਤਾਨ ਵਿੰਡ ਤਬ ਡੇਰਾ ਕੀਨਾ । ਸਬ ਬਰਾਤ ਮਨ ਆਨੰਦ ਲੀਨਾ ।। 


“ਅ ਪੋਥੀ ਬਹੁ £ਅ ਤੋੰ ਦ ਪੋਥੀ ਇਕਤ੍‌ “ਅ ਪੋਥੀ ਅਇਤਵ!ਰ “ਦ ਪੌਥੀ ਸਾਜਤ 'ਅ ਤੋਂ ਟ ਪ੍ਰੋਬੀ ਰਬ ਪਰ 


ਅਧਿਆਇ ਪੈਜਵਾਂ 177 
ਵਿਵਾਹ ਸਮਗ੍ਰੀ ਜੋ ਸੈਗ ਆਈ । ਮਹਾਂਦੇਵ ਕਉ ਸਭ ਸੌ'ਪਾਈ । 
ਬਸੇ ਰੈਨ ਉਠ ਪ੍ਰਾਤਿ ਸਿਧਾਏ । ਖਡ੍ਰ ਪਹੁੰਚ ਦਿਨ ਜਾਮ ਰਹਾਏ । 
ਤਬ ਬਰਾਤ ਤਹਿੰ ਡੇਰਾ ਕੀਨਾ । ਦਰਬਾਰ ਦਰਸ' ਮਨ ਆਨੰਦ ਲੀਨਾ । 
ਸੀ ਗੁਰ ਹਰਿਗੋਬਿੰਦ ਲੋ ਸਾਥ । ਸ੍ਰੀ ਦਰਬਾਰ ਟੇਕਿਓ ਮਾਥ ॥ 145 ॥ 
ਦਹਰਾ 
ਸਭ ਬਰਾਤ ਕੀ ਹਰਖ ਸਿਉ ਦਾਤ੍ਹ ਸੇਵਾ ਕੀਨ । 
ਬਸੇ ਰੈਨ ਤਹਿ ਅਨੰਦ ਸਿਉ? ਚਲੋ ਪ੍ਰਾਤ ਸੁਖ ਲੀਨ ॥ 146 ॥ 
ਅਰਧ ਜਾਮ ਦਿਨ ਕਉ ਚੜੇ ਗੋਦਵਾਲ ਨਿਕਟਾਇ ।। 
ਧਨ ਬਰਖਾਵਤ ਹਰਖ ਜਿਉ” ਡੇਰਾ ਕੀਨ ਬਨਾਇ ॥ 147॥ 
ਚੌਪਾਈ 
ਸੀ ਗੁਰੁ ਬਾਵਲੀ ਕਰ ਇਸਨਾਨਾ । ਜਾਇ ਚੁਬਾਰੇ ਬੋਦਨ ਠਾਨਾਂ ! 
ਪੁਨ ਮੌਹਨ ਕੌ ਬੈਦਨ ਕੈ” ਕੈ । ਲੀਓ ਸਾਥ ਅਤਿ ਹੀ ਹਰਖੈ ਕੈ । 
ਹਰ ਗੋਬਿੰਦ ਕਾ ਰੂਪ ਨਿਹਾਰੇਂ । ਮੌਹਨ ਤਨ ਮਨ ਹਰਖ ਸੁਧਾਰੇਂ । 
ਸਭ ਸਥਾਨ ਕੇ ਦਰਸ਼ਨ ਕਰਕੇ । ਸੀ ਗੁਰੂ ਅਏ ਬਰਾਤ ਸੁਖ ਧਰਕੌ । 
ਤਹਿੰ ਮੌਹਰੀ ਸਭ ਸੇਵਾ ਕਰੀ । ਜਥਾ ਜੋਗ ਸਭ ਕੀ ਹਿਤ ਭਰੀ । 
ਮੌਹਨ ਸਿਉ” ਗੁਰ ਸਭ ਕਹਿ ਦੀਨੀ । ਗ੍ਰਿੰਥ ਬੀੜ ਜਿਹਿੰ ਬਿਧ ਰਚ ਲੀਨੀ । 
ਸਭ ਪ੍ਰਸੰਗ ਗੁਰੁ ਤਾਂਹਿ' ਸੁਨਾਯੋ । ਤੁਮਰੀ ਕ੍ਰਿਪਾ ਤੇ ਜਹਾਜ” ਬਣਾਯੋ । 
ਸਭੀ ਕਥਾ ਜੇ ਕਹਉ” ਸੁਧਾਰੀ । ਬਾਢੈ ਗ੍ਰਿੱਥ ਹੋਇ ਭੋ, ਭਾਰੀ । 148 ॥ 
ਦੌਹਰਾ 
ਤਹਿੰ ਬਰਾਤ ਸੁਖ ਸਿਉ ਬਸੀ ਭਏ ਪ੍ਰਾਤ ਕੀਅ ਪਯਾਨ । 
ਸਰੀ ਗੁਰ ਸਾਥ [ਹਰਖ]$ ਚੜਾਇਯੋ ਮੌਹਨ ਬੰਦਨ ਠਾਂਨ ॥ 149 ॥ 
ਬਾਜ ਬਜਾਵਤ ਤਬ ਚਲੀ ਬਰਾਤ ਬਡੀ ਛਬ ਧਾਰ । 
ਹਰਿ ਗੋਬਿੰਦ ਕਾ ਰੂਪ ਲਖ ਮੌਹੈ ਪੰਥ ਨਰ ਨਾਰਿ ॥ 1500 
ਚੌਪਾਈ 
ਲਾਂਘ ਬਿਪਾਸਾ ਬਾਜ ਬਜਾਏ । ਪਹੁੰਚ ਸੁਲਤਾਨ ਪੁਰੇ ਸੁਖ ਪਾਏਂ। 
ਜਾਮ ਦਿਵਸ ਤਬ ਲੌ ਰਹਿਓ ਆਈ । ਕੀਨ ਸਨਾਨ ਬੇਰ ਹਰਖਾਈ । 
ਸਰੀ ਗੁਰੁ ਬੇਰ ਕਾ ਦਰਸ਼ਨ ਕੀਨੋ । ਸੁਤ ਸਮੇਤ ਮਨ ਆਨੰਦ ਲੀਨੌ । 
ਗਰ ਨਾਨਕ ਹਟੀ ਜਹਿ ਕੀਨੀ । ਤਿਹ ਠਾਂ ਦਰਸ ਕੀਓ ਸੁਖ ਲੀਨੀ ॥ 


ਅ ਪੌਥ) ਪੌਖ £ਦ ਪੋਥ) ਯੂਤ “ਅ ਤੋ ਏ ਪੋਥੀ ਕਰਿ “ਅ ਤੋਂ ਏ ਪੌਥੀ ਸਤਿਗੁਰ੍ਹ “ਅ ਪੋਥੀ ਖੋਵਟ ੯ਅ 
ਪੌਥੀ ਵਿਚੋ 


178 ਗੁਰ ਬਿਲਾਸ ਪਾਤਸ਼ਾਹ ਰੰ 


ਸਤ ਘਾਟ ਕਾ' ਦਰਸ਼ਨ ਕੀਨੋ । ਕਥਾ ਬਿਰਧ ਸੈਕੋਚ ਸੁ ਲੀਨੌ । 

ਔਰ ਅਸਥਾਨ ਮਹਲ ਗੁਰੁ ਕੇਰਾ । ਲੇਖਾ ਕੀਓ ਥਾਨ ਪ੍ਰਭ ਹੇਰਾ । 

ਬਸੈ ਰੈਨ ਅਤਿਸੇ ਸੁਖ ਪਾਏ । ਪ੍ਰਾਤ' ਬਰਾਤ ਪਿਆਨ ਕਰਾਏ । 

ਏਕ ਕੌਸ ਡਲਾ ਜਬ ਰਹਾ । ਡੇਰਾ ਕੀਓ ਸਭਨਿ ਸੁਖ ਲਹਾ ॥ 151॥ 
ਦੋਹਰਾ 

ਪੁਤੀਵੋਤਿ ਕੀ ਅਬ ਕਥਾ ਸੁਨੋ ਅਧਿਕ ਚਿਤਲਾਇ । 

ਰਿਧਿ ਸਿਧਿ ਵਾਸਾ.ਕੀਓ ਸਭ ਕਛੂ ਲੀਓ ਬਨਾਇ ।। 152।। 

ਸੁੰਦਰ ਮੰਦਰ ਤਹਿ ਰਚੇਂ ਮਿਠਾਈ ਅਨਿਕ ਪ੍ਰਕਾਰ । 

ਕਿਉ” ਨ ਹੋਇ ਜਹਿ ਜਗਿ ਪ੍ਰਭੂ ਰਚਯੋਂ ਬਿਆਹ ਸੁਖਕਾਰ । 153 ॥ 
ਚੌਪਾਈ . 

ਭਗਤਿ ਸਿੰਘ ਸੁਨ ਪੂਛਨ ਕੀਨੋ । ਰਿਧਿ ਸਿਧਿ ਵਾਸਾ ਕਿਮ ਲੀਨੋ । 

ਅਗ ਜਾਨ ਜਿਨ ਰਿਸ ਉਪਜਾਂਵੈ । ਕਿੰਕਰ” ਜਾਨ ਕਥਾ ਪ੍ਰਗਟਾਵੈ । 

ਬਡ ਆਨੰਦ ਮਨੀ ਸਿੰਘ ਪਾਯੋ । ਭਗਤ ਸਿੰਘ ਕਉ ਧੰਨ ਅਲਾਯੋ । 

ਤੁਮ ਜੈਸੇ ਪੁਛੀ ਇਹੁ ਗਾਥਾ । ਦਯਾ ਸਿੰਧ ਤੌਸੇ ਸੁਖ ਸਾਥਾ ॥ 154॥ 
ਦੌਹਰਾ 

ਸੀ ਗੋਬਿੰਦ ਮ੍ਰਿਗਾਦਿ ਪਤਿ ਪਰਮ ਧੀਰ ਰਣ ਜਾਂਨ । 

ਤਿਨ ਆਗੇ ਪੁਛਨ ਕੀਓ ਦਯਾ ਸਿੰਧ ਸੁਖ ਮਾਨ ॥ 155 ॥ 
ਚੌਪਾਈ ਰ 

ਜਿਹ ਬਿਧ ਸੀ ਗੁਰੂ ਤਾਹਿ ਸੁਨਾਈ । ਤਿਨਹਿ ਕਿਪਾ ਕਰ ਮੌਹਿ ਅਲਾਈ । 

ਸੋ ਪਰਸੈਗ ਸਭ ਤੋਹਿ ਸੁਨਾਉ । ਸੀ ਗੁਰ ਕਿਰਪਾ ਅਧਿਕ ਸੁਖ ਪਾਉ । 

ਨਰਾਇਣ ਦਾਸ ਰੋਕ ਦੁਖ ਭਰੋ । ਮਹਾਂ ਲਛ ਕੀ ਪੁਜਾ ਕਰੇ । 

ਕਿਤਕ ਕਾਲ ਜਬ ਪੂਜਾ ਕੀਨੀ । ਭਈ ਪ੍ਰਮੋਨ ਲਛਮੀ ਚੀਨੀ ।। 156 ॥ 
ਦੋਹਰਾ 

ਮਾਂਗਹ ਵਰ ਜੌ ਪਤ ਰੁਚ ਐਸੇ ਕੀਨ ਉਚਾਰ । 

ਨਾਰਾਇਣ ਕਰਿ ਜੋਰ ਕੋ ਕੀਨੀ ਪ੍ਰਥਮ ਜ੍ਰਹਾਰ । 157॥ 
ਚੌੰਪਾਈ 

ਬਹਰੋ ਮਨ ਕੀ ਕਹੀ ਸੁਨਾਇ । ਮੋਰ ਗ੍ਰਿਹ ਤੁਮ ਸਦਾ ਰਹਾਇ । 

ਤਥਾ ਸਤਿ ਬਚਨ ਮਹਾਂ ਲਛ” ਕਹੇ । ਤੁਮ ਇਛਾ ਪ੍ਰਰੋਂ ਯੋ ਕਹੇਂ । 

ਮੌਰੇ ਪ੍ਰਭੂ ਸੀ ਭਗਵੈਤਾ । ਲੀਚ ਅਵਤਾਰ ਮਹੀਂ ਸੁਖ ਸੋਤਾ । 

ਮੌਹ ਨਿਦੇਸ਼ ਏਹੁ ਪ੍ਰਭ ਕੀਨੇ । ਤੀਨ ਰੂਪ ਤੁਮ ਧਰ ਨਵੀਨੇ ॥ 158 ॥ 


9% ਪੌਥੀ ਸੁਥਹ “ਏ ਪੋਥੀ ਮਨਿ ਦ ਪੋਥ) ਹਿਤ "ਦ ਪੌਥੀ ਭਾਏ) $ਅ ਪੋਥੀ ਦਾਮਿ ਅ ਪੌਥੀ ਗੁਰ $ਅ ਪੋਥੀ 
ਲਛਮੀ 


ਅਧਿਆਇ ਪੰਜਵਾਂ 179 


ਦੌਹਰਾ 
ਸੁਆਮੀ ਕਾ ਬਚ ਮਾਨ ਕੌ ਤੁਮ ਗ੍ਰਿਹਿ ਜਨਮੌ ਆਇ । 
ਦੋਇ ਰੂਪ ਔੰਰਹਿ ਧਰਹੁੰ ਸੁੰਦਰ ਸੁਖ ਉਪਜਾਇ । 159 ॥ 
ਚੰਪਾਈ 
ਯੌ ਕਹ ਲੋਪ ਮਹਾਂ ਲਛ ਭਈ । ਦਾਸ ਨਰਾਇਣ ਚਿੰਤਾ ਗਈ ।” 
ਤਿਸ ਗ੍ਰਿਹਿ ਜਨਮ ਮਹਾਂ ਲਛ ਪਾਯੋ । ਮਾਯਾ ਡਾਰ ਸੁ ਤਾਂਹਿ ਭੁਲਾਯੋ । 
ਲਛਮੀ ਕਰ ਤਾਂਕੋਂ ਨਹੀ ਜਾਨੈ । ਨਿਜ ਪੁਤ੍ਰੀ ਕਰ ਤਾਂਕੋਂ ਮਾਨੈ ।` 
ਤਲੇ ਸਹਿਤ ਲਛ ਭਵ ਪਾਈ” । ਔਰ ਠੌਰ ਦੋ ਸ਼ਕਤਿ ਰਹਾਈ ॥ 160 ।1 
੍ ਦੋਹਰਾ 
ਸਧਾ ਸਰੋਵਰ ਏਕ ਧਰ ਦੁਤੀ ਮਡਾਲੀ ਧਾਰ । 
ਪਾਂਚ ਤੀਨ ਪਾਛੋ ਬਰਖ ਲੀਨੋ ਜਗ ਅਵਤਾਰ ॥ 161 ॥ 
`ਚੌਪਾਈ 
ਮਹਾਂ ਲਛ ਬਰਸ ਸਤ ਕੀ ਭਈ । ਨਾਰਾਇਣ ਦਾਸ ਸਗਾਈ ਕਈ । 
ਜਾਨ ਵਿਵਾਹ ਸਮਾ ਸੁਖਦਾਈ । ਮਹਾਂ ਲਛ ਪਹਿ ਰਿਧਿ ਸਿਧਿ ਆਈ । 
ਅਨਿਕ ਨਦੇਸ ਰਚੇ ਸੁਖ ਸਾਰੇ । ਲਛਮੀ ਕੀ ਦਾਸੀ ਸੁਖ ਧਾਰੇ । ਰ 
ਦਾਸ਼ ਨਰਾਇਣ ਇਮ ਸਨ ਪਾਈ । ਬੜੀ ਜਨੇਤ ਕੋਸ ਪਰਿ ਆਈ ॥ 162 ॥ 
ਦੌਹਰਾ 
ਪੁਰ ਜਨ ਪਰ ਜਨ ਬੌਲ ਕੌ ਐਸੇ ਕਹਾ ਸੁਨਾਇਾੰ । 
ਸਜ ਗਜ ਰਥ ਹੈ ਤੁਰਤ ਤੁਮ ਜਹੁ ਬਰਾਤ ਸਮੁਹਾਇ ॥ 163 ॥ 
ਚੰਪਾਈ 
ਸਜ ਸਜ ਗਜ ਰਥ ਹੈ ਸੁਖਦਾਈ । ਰਿਧਿ ਸਿਧਿ ਲੀਨ ਜੁ ਪ੍ਰਿਥਮ ਬਨਾਈ । 
ਹੁਇ ਅਗਵਾਨ ਤਿਹ ਪਰ ਚੜ ਧਾਏ । ਤਬ ਬਰਾਤ ਬਹੁ ਬਾਜ ਬਜਾਏ । 
ਕੋਪਰ ਕਨਕ ਕਲਸ ਬਹੁ ਧਾਰਾ । ਭਾਂਜਨ ਲਲਤ ਅਨੇਕ ਪ੍ਰਕਾਰਾ । 
- ਭਾਂਤ ਭਾਂਤ ਤਾਂ ਮਹਿ ਪਕਵਾਨਾ । ਫਲ ਅਨੇਕ ਨਹਿ ਜਾਂਹਿ ਬਖਾਨਾ । 
ਭੁਖਨ ਬਸਨ ਜੁ ਰੂਪ ਸੁਹਾਏ । [ਹਰਖ[! ਸਹਿਤ ਸੌ ਭੇਟ ਪਠਾਏ । 


ਦਧ ਚਿਰਵਾ ਉਪਹਾਰ ਸੁਧਾਰਾ । ਕਾਵਰ ਭਰ ਭਰ ਚਲੋ ਕਹਾਰਾ । 164 ॥ 
ਦੋਹਰਾ 

ਆਵਤ- ਦਿਖ ਅਗਵਾਨ ਕੌ ਬਰਾਤ ਮਨੌ ਸੁਖ ਪਾਇ । 

ਹਰਖ ਬਜਾਏ ਬਾਜ ਸਭਿ ਦਹ ਦਿਸ ਸੁਖ ਉਪਜਾਇ ।। 165 ॥ 


£% ਪੋਥੀ ਖੋਈ “£ਅ ਪੌਥੀ ਸਮਝਾਇ “ਅ ਖੌਥੀ ਵਿਚੋਂ” 


180 ਗੁਰ ਬਿਲ'ਸ ਪਾਤਸ਼ਾਹੀ ੬ ਰ 


ਚੰਪਾਈ 
ਪਰਸਪਰ ਵਾਗ ਮੈਲ ਇਮ ਧਾਏ । ਆਨੰਦ ਸਿੰਧ ਮਨਹੁੰ [ਉਛਲਾਏ]” । 
ਨਭ ਮਹਿ ਸੰਦੀ ਮੋਗਲ ਗਾਵਹਿ । ਹਰਖ ਧਾਰ ਸੁਰ ਦੌੈਦਭ ਵਾਵਹਿੰ । 
ਜਾਇ ਪ੍ਰਨਾਮ ਗੁਰੁ ਕਉ ਕੀਨੀ । ਅਗ਼ਵਾਨਨਿ ਅਤਿ ਹੋਇ ਅਧੀਨੀ । 
[ਸਭੀ|! ਵਸਤ ਗੁਰ ਆਗੇ ਰਾਖੀ । ਦੀਨ ਬਹੁਤ ਹੋਇ ਬਿਨਤੀ ਭਾਖੀ ।। 166॥। 
ਦਹਰਾ 
ਧਾਰ ਪ੍ਰੰਮ ਸਰੀ ਗੁਰ ਲਈ ਤਤਛਿਨ ਦੈ ਵਰਤਾਇ । 
ਹੁਇ ਤਯਾਂਰ ਸਭ ਹੀ ਚਲ ਪੁਰ ਕਉ ਬਡ ਛਬ ਪਾਇ ।। 167।। 
ਰ ਚੌਪਾਈ 
ਹਰਖ ਬ੍ਰਾਤ ਤਬ ਸਾਥ ਨਿਸਾਨਾ । ਆਮਦ ਕਰੀ ਅਧਿਕ ਮਨ ਮਾਨਾਂ । 
ਏਤਾ ਧਨ ਸੀ ਗੁਰ ਬਰਖਾਯੌ । ਮਨਹੁੰ ਮੇਘ ਸਾਂਵਨ ਕਉ ਆਯੋ । 
ਇਹ ਬਿਧਿ ਪੁਰ ਪ੍ਰਵੇਸ਼ ਤਬ ਕੀਨੋ । ਆਛੀ ਠੌਰ ਸੁ ਡੇਰਾ ਦੀਨੋ । 
ਪੁਰ ਬਰਾਤ ਲਛ ਸੁਨਿ ਆਈ । ਨਿਜ ਮਹਿਮਾ ਕਛੁ ਪ੍ਰਗਟ ਜਨਾਈ ॥ 168 ॥ 
ਦੋਹਰਾ 
ਰਿਧਿ ਸਿਧਿ ਸਭੇ ਬੁਲਾਇ ਕੈ ਐਸੇ ਕਹਾ ਸੁਧਾਰਿ । 
ਜਾ ਪਹੁਨਾਈ ਤੁਮ ਕਰਉਂ ਮਮ” ਸੁਆਮੀ ਕਰਤਾਰ ॥ 169 ॥ 
ਚੌਪਾਈ 
ਰਿਧਿ ਸਿਧਿ ਸਭ ਸੁਖ ਤਬੇ ਸੁਧਾਰੇ । ਜੋ ਦੇਵਨ ਨਹਿ ਨੈਨ ਨਿਹਾਰੇਂ । 
ਬਰਾਤਨ ਨਿਜ ਮਦਰ ਤਬ ਭੂਲੇ । ਸਭ ਸੁਖ ਭ੍ਰਲੇ ਨਿਜ ਅਨਕੂਲੇ । 
ਨਾਰਾਇਣ ਦਾਸ ਕਉ ਕਰੇਂ ਬਖਾਨੀ । ਸ੍ਰੀ ਗੁਰ ਲਛ ਮਹਿਮਾ ਪਹਿਚ'ਨੀ । 
ਦੇਖ ਹੇਤ ਸ੍ਰੀ ਗੁਰ ਹਰਖਾਏ । ਮਿਲਨੀ ਸਮਾ ਤਬੇ ਨਿਕਟਾਏ ॥ 170 ॥ 
ਦੌਹਰਾਂ 
ਜਗਤ ਰੀਤਿ ਪ੍ਰਿਥਮੈ ਕਰੀ ਬਹੁਰੌ ਪਠੇ ਬੁਲਾਇ । 
ਨਾਰਾਇਣ ਦਾਸ ਸ੍ਰੀ ਗੁਰੂ ਕੋ ਮਿਲਨੀ ਹੇਤ ਸਦਾਇ ॥ 171 ॥ 
ਚੰਪਾਈ 
ਬਾਜ ਬਜਾਵਤ ਸ੍ਰੀ ਗੁਰ ਆਏ । ਦਾਸ ਨਰਾਇਣ ਅਗ ਸਿਧਾਏ । 
ਜਰੀ ਜੀਨ ਸੋਗ ਅਸਵ ਲਵਾਏ । ਭੁਖਨ ਬਸਤ ਅਨੇਕ ਧਾਰਾਏ । 
ਬਹੁਤ ਅਸ਼ਰਫੀ ਉਪਰ ਧਾਰੇ । ਮਿਲੋ ਪਰਸਪਰ ਭੁਜਾ ਪਸਾਰੇ । 
ਦਾਸ ਨਾਰਾਇਣ ਐਸੇ ਕਹਾ । ਹਉ ਸੇਵਕ ਤੁਮ ਸੁਆਮੀ ਅਹਾ ॥ 172॥ 
ਦੌਹਰਾ ਰ 
ਭੋਟਾ ਆਗੈ ਰਾਖ ਕੈ ਗਰ ਮਹਿ ਐਚਰ ਪਾਇ । _ 
ਨਰਾਇਣ ਦਾਸ ਅਤਿ ਨਿਮਰ ਹੁਇ ਪਰਿਯੋਂ ਚਰਨ ਗੁਰੁ! ਜਾਇ । 173 । 
/ਦ ਪੋਥੀ ਵਿਚੋਂ $ਅ ਪੰਥੀ ਵਿਚੋ “ਏ ਪੌਥ ਹਮ $ਅ ਤੇ ਏ ਪੋਥੀ ਸਤਿਗੁਰੂ $%। ਪੋਥ) ਪ੍ਰਭੁ 


ਅਧਿਆਇ ਪੰਜਵਾਂ 181 


ਚੌਪਾਈ 

ਸਭ ਬਰਾਤ ਮਨ ਬਿਸਮਹਿਂ ਪਾਈ । ਹਮਰੀ ਸੇਵ ਕਰੀ ਚਿਤ ਲਾਈ । 

ਗੁਰ ਅਰਜਨ ਉਠ'ਇ ਤਹਿੰ ਲੀਨਾ । ਬਹੁ ਧੀਰਜ ਦੇ ਠਾਢਾ ਕੀਨਾ । 

ਦਾਸ ਨਰਾਇਣ ਘਰਹਿੰ ਸਿਧਾਯੋ । ਗੁਰ ਅਰਜਨ ਜਨਵਾਸੈ'' ਆਯੋ । 

ਨਾਰਾਇਣ ਦਾਸ ਕੌ ਬਿਪ੍ਰਨ ਕਹਾ ॥ ਗੌ ਧਰਲਿ ਬਿਮਨ ਬੇਲਾ ਹਮ ਲਹਾ ।। 17411 
ਦੇ ਹਰਾ 

ਨਰਾਇਣ ਦਾਸ ਤਬ ਹੀ ਪਠੇ ਬਿਪ੍ਰ ਸ੍ਰੀ ਗੁਰ ਪਾਸ ।. 

ਸ਼ੀ ਗੁਰ ਪੈ ਜਾਵਤ ਭਏ.ਧਰ ਰਿਦਿ ਬਹੁਤ ਹੁਲਾਸ ।। 175 ॥ 
ਚੌਪਾਈ 

ਅਸੀਰਬਾਦ ਮੁਖ ਬਿਪ੍ਰਨ ਗਾਂਉ । ਭਯੋ ਸਮੋ ਅਬ ਧਰੀਏ ਪਾਉ । 

ਸਨ ਬਰਾਤ ਚਿਤ ਹਰਖ ਸੌ ਪਾਯੋਂ । ਬਾਜਨਿ ਬਜੇ ਨਿਸ਼ਾਨ ਸੁਹਾਯੋ । 

ਆਸਤਬਾਜੀ ਚਲਤਿ ਬਹ ਭਾਰੀ । ਹਵਾਈ ਬਹੁ ਨਭ ਓਰ ਸਿਧਾਰੀ । 

ਮਾਨਹੁ ਪਠੀ ਦੇਵਨਿ ਕੋਉ ਪਾਤੀ । ਸ੍ਰੀ ਗੁਰ ਕੇ ਹੁਇ ਆਵ ਬਰਾਤੀ ।। 176 ॥ 
ਦੋਹਰਾ 

ਅਸਤਬਾਜੀ ਆਗੇ ਚਲਤ ਪਾਂਛੋ ਚਲਤ”? ਬਰਾਤ । 

ਪੁਰ ਨਰ ਨਾਰੀ ਇਹੁ ਕਹਹਿਂ ਬਡੇ ਭਾਗ ਇਹ ਰਾਤ ।। 177 ॥ 
ਚੰਪਾਈ 

ਹਰਿਗੋਬਿੰਦ ਦੂਲਹੁ ਸੁਖ ਸਦਨਾ । ਘੋਰੀ” ਚਰ ਮਾਨ ਮਦ ਕਦਨਾ 1 

ਰਵਿ ਸਮ ਤੇਜ ਸਰਗਸਤ ਝੁਲਾਵੈ । ਪੁਰ ਨਰ ਨਾਰਿ ਦੇਖ ਬਲ ਜਾਵੈ । 

ਸੰਦਰ ਛਬ ਦਿਖ? ਰਤਿ ਪਤਿ ਮੰਹੈ । ਮੈਂ ਤੇ ਅਧਿਕ ਸੁਰ ਛਬ ਸੋਹੈ । 

ਇਹ ਬਿਧ ਸਿਉ" ਪਹੁੰਚੇ ਸੁਖ ਪਾਈ । ਨਾਰਾਇਣ ਦਾਸ ਮੰਦ ਸੁਖਦਾਈ ॥ 178॥ 
ਦੌਹਰਾ 

ਜਗ ਮਿੰਜਾਦ ਕਰਕੈ ਤਬੈ ਬੇਦੀ ਧਰੀ ਬਨਾਇ । 

ਬਿਪੂ ਬੋਦ ਬੈਠਤ ਭਏ ਸੀ ਗੁਰ ਮਨ ਸੁਖ ਪਾਇ।। 179॥ 
ਚੌਪਾਈ 

ਦਯਾ ਸਿੰਧ ਗੁਰ ਅਰਜਨ ਦੋਵ । ਜਗਤ! ਰੀਤਿ ਸਭ ਕਰੀ ਅਭੇਵ । 

ਨਾਈ ਬਿਪ੍ਰ ਲਾਗ ਜਿੰਹ ਕੇਰੋਂ । ਸ੍ਰੀ ਗੁਰ ਅਰਜਨ ਤਬੈ ਨਿਬੋਰੋ । 

ਹਰਿ ਗੌਬਿੰਦ ਤਬ ਲਾਵਾਂ ਲੀਨੀ । ਪਾਨ ਗ੍ਰਹਿਣ ਬਿਧ ਸਭ ਹੀ ਕੀਨੀ । 

ਸੁਰ ਤਰਨੀ ਅਬਲਾ ਮਿਲ ਗਾਵਤਿ । ਮੈਗਲ ਗੀਤ ਅਧਿਕ ਛਬ ਪਾਵਤ ॥ 180॥ 


ਅ ਪੌਥ] ਤ੍ਰਿਯ ਏ ਪੋਥੀ ਸਤਿ $ਅ ਪੋਥੀ ਰਮਨੇ “ਅ ਤੋਂ ਏ ਪੋਬੀ ਅਨਵ “ਅ ਪੋਥੀ ਇਖ ੯ਅ ਜਗ ਠ) 


182 ਗੁਰ ਬਿਲਾਸ ਪਾਤਸ਼ਾਹੀ ੬ 


"ਕ੧% 


ਦਹਰਾ 
ਬਿਆਹ ਕਥਾ ਕਹਿ.ਤਕ ਕਰਹ ਭੂਰ ਦਾਨ ਗੁਰ ਦੀਨ । 
ਨਰਾਇਣ ਦਾਸ ਸ੍ਰੀ ਗੁਰੂ ਜੀ ਬਡੋ ਹਰਖ ਚਿਤ ਕੀਨ ॥ 181॥ 
ਚੌਪਾਈ 
ਲਾਗ ਅਧਿਕ ਤਬ ਦਹ ਦਿਸ ਦੀਨਾ । ਵਿਵਾਹ ਪੂਰ ਗੁਰ ਪਿਆਨਾ ਕੀਨਾ । 
ਹਰਿ ਗੋਬਿੰਦ ਜੀ ਤਹਿ ਠਹਿਰਾਏ । ਦਿਖ ਨਾਰੀ ਮਨ ਮਹਿ ਸੁਖ ਪਾਇ । 
ਸੀ ਗੁਰ ਆਸਤਬਾਜੀ ਚਲਾਵਤਿ । ਜਨਵਾਸੇ ਆਇ ਹਰਖਾਵਤਿ । 
ਡੇਰੇ ਆਇ ਬੈਠ ਤਿਹ ਕਾਲਾ । ਸ੍ਰੀ ਗੁਰੁ ਅਰਜਨ ਜੀ ਸੁਖ ਪਾਲਾ ॥ 182 ॥ 
ਰ ਰ ਦੋਹਰਾ 
ਦੋਇ ਜਾਮ ਨਿਸ ਜਬ ਗਈ ਭੌਜਨ ਭਯੋ ਤਿਆਰ । 
_ਨਰਾਇਣ ਦਾਸ ਤਬਹੀ [ਪਠੇ]' ਪ੍ਰੋਹਤ ਗੁਰ ਨਿਕਟਾਰ ।। 183 । 
ਚੌਪਾਈ 
ਤਿਨੈ ਜਾਇ ਯੌ ਬਚਨ ਸੁਨਾਇ । ਭੋਜਨ ਤਯਾਰ ਚਲੋ ਸੁਖ ਪਾਇ । 
ਸਭ ਬਰਾਤ ਸੁਨ ਬਾਜ ਬਜਾਇ । ਪਾਕਸਾਲ ਜਹਿ ਤਿੰਹ ਚਲ ਆਇ । 
ਭੋਜਨ ਕਰਨ ਜਬੈ ਗੁਰ ਲਾਗੇ । ਗਾਰੀ ਅਬਲਾ ਦੇਤ ਅਨੁਰਾਗੇ । 
ਮਧੁਰ ਮਧੁਰ ਸੁਰ ਨਾਰੀ ਗਾਰੀ । ਦੇਨ ਸੁਨੈ ਗੁਰ ਹਰਖ” ਅਪਾਰੀ । 184 ॥ 
ਦੋਹਰਾ 
ਨਾਨਾ? ਬਿਧ ਭੋਜਨ ਕੀਓ ਸਭ ਬਰਾਤ ਸੁਖ ਪਾਇ । 
ਪੁਨ ਡੇਰੇ ਆਵਤ ਭਏ ਬਾਜੇ ਅਨਿਕ ਬਜਾਇ । 185॥ 
ਚੌਪਾਈ 
ਕਹੀ ਸੈਕੋਚ ਜਾਨ ਬਹੁ ਲੀਜੈ । ਭੂਲ ਛਿਮਾਪਨ ਮੋਰੀ ਕੀਜੈ । 
ਬੀਤੀ ਰੇਨ ਪ੍ਰਾਤ” ਪ੍ਰਗਟਾਯੌ । ਸੰਚ ਬਰਾਤ ਸਨਾਨ ਸੁ ਪਾਂਯੋ । 
ਸੀ ਗੁਰ ਬੈਠੇ ਲਾਇ ਦੀਵਾਨ । ਜੌ ਆਵਤ ਸੋ ਪਾਵਤ ਦਾਨ । 
ਸਭ ਸੈਗਤ ਤਬ ਹੁਐ ਇਕਠਾਈ । ਡਲੋਂ ਕੀ ਸੀ ਗੁਰ ਪਹਿ ਆਈ ॥ 186 ॥ 
ਦੋਹਰਾ 
ਗਰਿ ਔਚਰ ਬਿਨਤੀ ਕਰੀ ਧਰੀ ਭੇਟ ਅਨਪਾਰ” । 
ਸੀ ਗੁਰ ਬਹੁ ਆਦਰ ਕੀਓ ਸੋਗਤਿ ਕਉ ਤਿੰਹ ਵਾਰ ॥ 187 ॥ 
ਚਪਾਈ 
ਪੁਨ ਸੈਗਤ ਅਸ ਬਥਿਨਤ ਅਲਾਈ । ਮਹਾਰਾਜ ਦੀਨਨਿ ਸੁਖਦਾਈ । 
ਇਹ ਠਾਂ ਤੀਰਥ ਕੋਊ ਸਵਾਰਉ । ਜਹਾਂ ਨਾਇ ਹੁਇ ਪਤਿਤ ਉਧਾਰਉ । 


ਮਮ ਪੌਥੀ ਵਿਚੋਂ £ਅ ਪੌਥੀ ਹਸਹਿ' "ਏ ਪੋਥੀ ਬਹੁ “ਅ ਪੌਥੀ ਦਿਨਕਰ %ਅ ਪੋਥੀ ਅਪਾਰ 


ਅਧਿਆਇ ਪੰਜਵਾਂ 183 


ਸੰਗਤ ਕੀ ਇਹ ਬਿਨਤ ਸੁਨੈ ਕੇ । ਸ੍ਰੀ ਗੁਰ ਉਠੇ ਹਰਖ ਚਿਤ [ਕਰਿ[' ਕੈ । 
ਪੁਰਬ ਦਿਸ ਕੁਛ ਦੂਰ ਸੁਹਾਯੋ” । ਬਾਵਲੀ ਟਕ ਸ੍ਰੀ ਗੁਰ ਲਾਯੋ ॥ 188 ॥ 
ਦੌਜਰ” 

ਪ੍ਰਿਥਮ ਟਕ ਤਿਹ ਲਾਇਓ ਸ੍ਰੰ/ ਗੁਰ ਕਹੀ ਗਹਾਇ । 

ਪਾੜ ਬਹੁਤ ਸੌਗਤ ਕੀਓ ਤਿਸੀ ਦਿਵਸ ਹਰਖਾਇ ॥ 189 ॥ 
ਚੌਪਾਈ 

ਗੋਬਿੰਦ ਜੀ ਕਾ ਰੂਪ ਨਿਹਾਰੇ । ਪੁਰ ਨਾਰੀ ਮਨ ਐਸ ਵਿਚਾਰੇ । 

ਹੋ ਸਖਿ ਇਨਕਾ ਰੂਪ ਅਪਾਰਾ । ਭਾਗ ਵਡੇ ਹਮ ਦਰਸ਼ ਨਿਹਾਰਾ ।1 

ਜੋਸ਼ ਦਮੋਦਰੀ ਰੂਪ ਅਨੰਤਾ । ਹੋ ਅਲਿ ਚੂਲਹੁ ਅਧਿਕ ਬਿਅੰਤਾ । 

ਇਹ ਜੌੜੀ ਜੁਗ ਚਾਰ ਸੋ ਜੀਵੈ । ਦਮੌਦਰੀ ਮਾਤ ਅਧਿਕ ਸੁਖ ਥੀਵੈ । 190 ॥ 
ਦੋਹਰਾ 

ਇਹ ਬਿਧ ਸੁਖ ਪਾਵਤ ਅਧਿਕ ਬਰਾਤ ਰਹੀ ਦਿਨ ਤੀਨ । 

ਸੰਗਤ ਸ੍ਰੀ ਗੁਰ ਅਗਰ ਹੁਇ ਬਿਨਤੀ ਬਹੁਰੇ ਕੀਨ । 191 ॥ 


ਰ ਚੌਪਾਈ 
ਮਹਾਰਾਜ ਹਮ ਪਾੜ ਪੁਟਾਯੋ । ਤੁਮਾੰ ਆਗਯਾ ਸਿਉ ਚਕ ਬਨਾਯੋ । 
ਸੀ ਗੁਰ ਕਹਾ ਚਕ ਧਰਿ ਦੀਜੈ । ਇਹ ਕਾਰਜ ਮੋ! ਬਿਲਮ ਨਾ ਕੀਜੈ । 
ਸੰਗਤ ਸਾਥ ਸੀ ਗੁਰੂ ਜੀ ਗਏ । ਬਾਵਲੀ ਪਾੜ ਪਰ ਠਾਢੇ ਭਏ ! 
ਕਰ ਅਰਦਾਸ ਗੁਰੂ ਚਕ ਰਖਾਏ । ਪਾਂਚ ਇਟ ਤਿੰਹ ਨਿਜ ਕਰ ਲਾਏ” ।। 192 ॥ 
ਦੌਹਰਾ 
ਭਾਈ ਸਾਲੋ ਕਉ ਤਬ ਕਹਾ ਸ੍ਰੀ ਗੁਰ ਬੋਲ ਹਜੂਰ । 
ਬਾਵਲੀ ਟਹਿਲ ਕਰਾਇ ਕੇ ਪੁਨ ਆਵੋ ਸੁਖ ਪੂਰ ।॥ 193 ॥ 


ਚੌਪਾਈ] 
ਜੋ ਇਹ ਬਾਵਲੀ ਮਜਨ ਕਰੇ । ਜਨਮ ਜਨਮ ਕੇ ਪਾਤਕ ਟਰੋਂ । 
ਪੁਤ੍ਰ ਹੇਤਿ ਜੋ ਨਾਰੀ ਨਾਵੈ । ਏਕ ਬਰਸ ਮਹਿ ਸੋਤਤਿ? ਪਾਵੇ । 
` ਨਿਮਨੇਮ ਜੋ ਕਰੌ ਸਨਾਨਾਂ । ਰਿਧਿ ਸਿਧਿ ਗ੍ਰਿਹ ਵਾਸਾ ਠਾਨਾਂ । 
ਸ੍ਰੀ ਮੁਖ ਐਸ ਮਹਾਤਮ ਕਹਾਂ । ਸਭ ਸੈਗਤ ਸੁਨ ਆਨੰਦ ਲਹਾ ॥ 194॥ 
ਦੌਹਰਾ 
ਪੁਨ ਬਰਾਤ ਮਹਿ ਗੁਰ ਅਏ ਭਏ ਤਿਆਰ ਸੂਖ ਪਾਇ । 
ਪੁਰ ਨਰ ਨਾਰੀ ਬਿਕਲ ਭੋਂ ਸ੍ਰੀ ਗੁਰ ਪਯਾਨ ਸੁਨਾਇ ॥ 1950. 


9 ਪ੍ਰੰਥੀ ਵਿਚੋ` “ਅ ਪੁੰਥ ਤੋਹਿ “ਅ ਤੇ ਏ ਖੋਥ੍ੀ ਮਹਿ “ਅ ਪੁਂਥੀ ਆਪਿ ਲਗ'ਏ _ 5ਅ ਪੌਥੀ ਬੋਟ' 


184 ਗੁਰ-ਬਿਲਸ ਪਾਤਸ਼ਾਹੀ ੬ 


_ਚੌਪਾਈ 
ਦਾਸ ਨਰਾਇਣ ਦਾਜ ਧਰਾਯੋ । ਦਯਾ ਸਿੰਧ ਕੋ ਬੋਲ ਪਠਾਯੋ । 
ਸ੍ਰੀ ਗੁਰ ਜੁਤ ਬਰਾਤ ਤਿੰਹ ਆਈ । ਆਨੰਦ ਸਿਉ ਬਡ ਬਾਜ ਬਜਾਈ । 
ਨਿਰਖ ਖਟ" ਸਰ ਹਰਖਤ ਭਏ । ਦੇਖ ਭਟ ਸਭ ਉਚ ਸੁਨਏ । 
ਹੈਂ ਇਕਵੌਜਾ ਤੇਤੀ ਧੇਨਾਂ । ਭੂਖਨ”! ਕਰੀ? ਰੂਪ ਸਮ ਸੈਨਾਂ ॥ 196 ॥ 
ਦੋਹਰਾ 
ਮਹਿਖ ਇਕਵੋਜਾ ਪੁਨ ਦਈ ਭੁਖਨ ਅਗ ਬਨਾਇ । 
ਤੇਵਰ ਪਾਟੁ ਪਾਂਚ ਸੈ ਜਿਨ ਕੀਮਤ ਅਧਿਕਾਇ” ॥ 197 ॥ 
ਰ ਚੌਪਾਈ 
ਔਰ ਪੰਨਾਵਨੀ ਅਨਿਕ ਪ੍ਰਕਾਰਾ । ਭੂਖਨ ਸਹਿਤ ਨ ਆਵਤ ਪਾਰਾ । 
ਭਾਂਡੇ ਅਧਿਕ ਸੁ ਖਟ ਧਰੇ ਹੈ” । ਔਰ ਵਸਤ ਕਉ ਭਾਖ ਕਰੇ ਹੈ” । 
ਪਾਂਚ ਸੈ ਅਸ਼ਰਫੀ ਤਾ ਮੈ ਧਰੀ । ਦਾਸ ਨਰਾਇਣ ਬਿਨਤੀ ਕਰੀ । 
ਮਹਾਰਾਜ ਮੰਹਿ ਕਛੂ ਨ ਦੀਨੋ । ਅਪਨਾ ਕਾਜ ਆਪ ਤੁਮ ਕੀਨੋ ॥ 198 ॥ 
ਦੋਹਰਾ 
ਸਭੀ ਖਟ ਇਕਠੀ ਕਰੀ ਕੌਨਯਾ ਵਰ ਇਕ ਨਾਇ । 
ਪੁਨਹਿ ਮਣਸ ਰੌਦਨ ਕਰਾ ਸਭ ਨਰ ਨਾਰਿ ਹਿਤਾਇ । 199 । 
ਚੰਪਾਈ 
ਡੌਲਾ ਬਹੁਰ ਕਹਾਰ ਲਿਆਏ । ਜੜਤ ਜੜੇ ਭੁਖਨ ਜਿਹ ਛਾਏ । 
ਮਿਲ ਅਬਲਾ ਸਭ ਰੁਦਨ ਕਰਾਵੈਂ । ਦਮੌਦਰੀ ਕਉ ਨਿਜ ਕੌਠ ਲਗਾਵੈ । 
ਮੰਗਲ ਜਾਨ ਦਿਗ ਨੀਰ ਹਟਾਏ । ਕੌਨਯਾ ਡੌਲੇ ਬੀਚ ਬਹਾਏ । 
ਕਹਾ ਮਾਤ ਪੁਤ੍ਰੀ ਚਿਤ ਕਰੀਓ । ਪਤਿ ਪਰਮੇਸ਼ਵਰ ਸਮ ਚਿਤ” ਧਰੀਓ ।। 200 ॥ 
ਦੋਹਰਾ 
ਹਰਿ ਗੋਬਿੰਦ ਤਬ ਸਾਸ ਕੇ ਲਾਗੇ ਚਰਨੀ ਜਾਇ? । 
ਬਹੁ ਸਿਖਯਾ ਤਿਸ ਨੇ ਦਈ ਪੁਨ ਅਸੀਸ ਮੁਖ ਗਾਇ ॥ 201॥ 
ਚੌਪਾਈ 
ਹਰਿ ਗੋਬਿੰਦ ਪੁਨ ਅਸ਼ਵ ਬਿਰਾਜੋ । ਦੇਖ ਅਸ਼ਵ ਖਗ ਨਾਇਕ ਲਾਜੈ । 
ਨਿਜ ਨਿਜ ਬਾਹਨ ਸਭੇ ਚੜਾਏ । ਪਾਲਕੀ ਮੋਹਨ ਗੁਰੂ ਬੈਠਾਏ । 
ਚਲੀ ਬਰਾਤ ਅਧਿਕ ਛਬ ਪਾਵਤ । ਡੋਲੇ ਪਰ ਬਹੁ ਧਨ ਬਰਖਾਵਤ । 
ਪ੍ਰਸਪਰ ਸਬਹੀ ਬਾਤ ਉਚਾਰੀ । ਐਸ ਬਰਾਤ ਨ ਨੌਨ ਨਿਹਰੀ ॥ 202 ॥ 


ਦ ਪੰਥੀ ਦਾਜ ਐ ਪੋਥੀ ਭ੍ਰਖਣ ਪਾਏ “ਅ ਤੋਂ ਏ ਪੋਥੀ ਕਹੀਨ ਜਾਇ “ਪੋਥੀ ਰਿਦ #ਅਤੇਏ 
ਪੋਥੀ ਧਾਇ ਰ 


ਅਧਿਆਇ ਪੰਜਵ' 185 


ਦੋਹਰਾ 
ਮੰਗਤਿ ਸਭ ਭੁਪਤਿ ਭਏ ਦਾਰਦ ਦੀਓ ਗਵਾਇ । 
ਬਿਦਾ ਕਰਨ ਜੌ ਅਏ ਥੇ ਸੀ ਗੁਰ ਤਿਨੈ ਹਟਾਇ । 203 ॥ 
`ਚੌਪਾਈਂ ਰ 
ਨਾਰਾਇਣ ਦਾਸ ਕਉ ਕਹਾ ਸੁਨਾਇ । ਪਾਛੇ ਫਿਰੋ' ਅਧਿਕ ਸਖ ਪਾਇ । 
ਹਾਥ ਜੋੜ ਤਿਨ ਬਿਨਤੀ ਧਾਰੀ । ਛਿਮਾ ਭੁਲ ਪ੍ਰਭ ਏਹੁ ਹਮਾਰੀ । 
ਮੌੰਹਿ ਅਨਾਥ ਤੁਮ ਬੋਲ ਪਠਾਯੋ । ਦਾਸੀ ਕਰੇ ਨਹੀ' ਉਹਾਂ ਪਠਾਂਯੋ । 
ਸੀ ਗੁਰੂ ਤਿਹ ਅਸੁ ਆਖਨ ਕੀਨਾ । ਇਹ ਰੀਤੀ ਥੀ ਬਿਆਹ ਪ੍ਰਬੀਨਾ । 
ਐਸੇ ਕਹਿ ਗੁਰ ਬਿਦਿਆ ਭਏ । ਪੁਨ ਮੌਹਨ ਕਉ ਬੋਦਨ ਥਏ? ।। 204 । 
ਦਹਰਾ 
ਸਭ ਕਉ ਪੁਨ ਬਦਨ ਕਰੀ ਹਰਿ ਗੋਬਿੰਦ ਦੈ ਪਯਾਰ । 
ਹਰਿ ਗੋਬਿੰਦ ਬਦਨ ਕਰੀ ਜਾਨ ਤਾਂਹਿ ਸੁਸਰਾਰ । 205 ॥ 
ਚੌਪਾਈ 
ਦਾਸ ਨਰਾਇਣ ਘਰੇ ਸਿਧਾਯਉ । ਅਗੁ ਬਰਾਤ ਚਲੀ ਸੁਖ ਪਾਯਉ । 
ਵਾਰ ਸਸੀ ਇਮ ਕੀਓ ਪਿਯਾਨਾ । ਪੁਰ ਸੁਲਤਾਨ ਪਹੁੰਚ ਸੁਖ ਮਾਨਾਂ । 
ਅਰਧ ਜਾਮ ਦਿਨ ਜਬ ਹੀ ਰਹਿਓ । ਬ੍ਰਾਤ ਬੇਰ ਗੁਰ ਡੇਰਾ ਪਹਿਓਂ । 
ਬੋਰਾਦਿਕ ਗੁਰੁ ਥਾਨ ਸੁਹਾਏ । ਸੀ ਗੁਰ ਤਤਛਿਨ ਸਭ ਦਰਸਾਏ /। 206 ॥ 
ਦੋਹਰਾ 
ਬਸੇ ਰੈਨ ਸੁਖ ਸਿਉ” ਤਹਾਂ ਪ੍ਰਾਤ ਪਿਆਨ ਕਰਾਇ । 
ਗੋਦਵਾਲ” ਪਹੈਂ ਚਤਿ. ਭਏ ਜਾਮ ਦਿਵਸ ਰਹਿਓ ਆਇ ॥ 207 ॥ 
ਚੌਪਾਈ 
ਉੱਤਮ ਠੰਰ ਗ੍ਰਰੁ ਡੋਰਾ ਪਾਯੋ । ਸਭ ਬਰਾਤ ਮਨ ਆਨੌਦ ਬਧਾਯੋ । 
ਪੁਨਹਿ ਬਾਵਲੀ ਮਜਨ ਕੀਨੋ । ਸਭ ਅਸਥਾਨ ਗੁਰੁ ਦਰਸ਼ਨ ਲੀਨੋਂ । 
ਮੰਹਰੀ ਜੀ ਸਭ ਸੇਵ ਕਰਾਈ । ਇਛ ਪੂਰ ਸਭ ਕੀ ਮਨ ਦਯਾਈ । 
ਅਤਿ ਆਨੰਦ ਸਿਉ ਰੰਨ ਬਸਾਏ । ਪ੍ਰਾਤ ਸਮੋ' ਗੁਰੁ ਪਯਾਨ ਕਰਾਏ ।। 208 ॥ 
ਦੌਹਰਾ 
ਮੌਹਨ ਕਉ ਸਰੀ ਗੁਰ ਕਹਾ ਹਾਥ ਜੌੜ ਇਮ ਬੰਨ । 
ਹਇ ਇਛ ਇਹ ਨਾਂ ਰਹੋ ਸੂਖ ਸਿਉ” ਅਪਨੇ ਅਨ? ।। 209 ॥ 
ਚੌਪਾਈ 
ਮੰਹਨ ਕਹਾ ਸੁਨਹੁ ਸੁਖ ਸਾਗਰ । ਰਚਯੋ ਜਹਾਜ ਗਿ੍‌ਥ ਜੀ [ਆਗਰ[?। 
ਪਾਵਨ ਅਮੀ ਸਰੋਵਰ ਕੀਨੋ । ਜਹਿ ਦਰਸ ਦੁਖ ਸਗਲ! ਚੀਨੇਂ । 
£ਝ ਪੋਥ। ਮੁੜੇ $ਅ ਪੋਥੀ ਕਏ £ਦ ਪੋਥੀ ਸੌਮ “%ਅ ਤੋਂ ਏ ਪੌਥੀ ਗੋਇੰਦਵਾਲ _$ਅ ਪੋਥੀ ਮਨ ਧਰ ਚੈਨ 
6੭ ਪੌਥੀ ਵਿਚੋ” 


186 ਗੁਰ ਬਿਲ'ਸ ਪਾਤਸ਼ਾਹੀ ੬ 


ਐਈ ਦਯਾ ਹਮੈ ਪਰ ਕਰੋਂ । ਚਲਉ' ਸਾਥ ਨੇਤ੍ੀ ਦਿਸਟਰੋ । 
ਜਾਨ ਪ੍ਰੀਤ ਗੁਰੁ ਸਾਥ ਚੜਾਏ । ਚਰਚਾ ਕਰਤ ਪੰਥ ਸੁਖ ਪਾਏ ॥ 210॥ 
ਦੋਹਰਾ 
ਮੰਹਰੀ ਆਦਿ ਬਰਾਤ ਸਭ ਨਿਜ ਨਿਜ ਅਸਵ ਚੜਾਇ । 
ਖਡੂਰ ਨਿਕਟਿ ਆਵਤ ਭਏ ਬਾਜੇ ਅਧਿਕ ਬਜਾਇ ।।211। 
ਚੌਪਾਈ ਰ 
ਸ੍ਰੀ ਗੁਰ ਆਗੇ ਬਿਨਤੀ ਕੀਨੀ । ਦਾੜੂ ਜੀ ਅਤਿ ਹੋਇ ਅਧੀਨੀ । 
ਈਹਾਂ ਨਿਵਾਸ ਪ੍ਰਭੂ ਅਬ ਕੀਜੈ । ਜਾਈਐ ਪ੍ਰਾਤ ਹਮੈ ਸੁਖ ਦੀਜੈ । 
ਤਿੰਹ ਬਿਨਤੀ ਸੁਨ ਪ੍ਰਭੂ ਮੁਸਕਾਏ । ਬਚਨ ਮਾਨ ਤਿੰਹ ਡੇਰਾ" ਪਾਇ' । 
ਹਰਿ ਗੋਬਿੰਦ ਜ਼ੁਤ ਗੁਰ ਸੁਖ ਲੀਨੇ । ਸ੍ਰੀ ਦਰਬਾਰ ਆ ਦਰਸ਼ਨ ਕੀਨੋ | 212।) 
ਦੋਹਰਾ 
ਸਭ ਬਰਾਤ ਦਰਸ਼ਨ ਕਰਾ ਸ੍ਰੀ ਦਰਬਾਰ ਸੁਖ ਪਾਇ । 
ਦਾਤ ਜੀ ਸੇਵਾ ਕਰੀ ਅਤਿਸੈ ਮਨ ਚਿਤ ਲਾਇ 1 213 ॥ 
ਚੌਪਾਈ 
ਦਾਤੂ ਕੀ ਬਹੁ ਸੇਵ ਦਿਖਾਏ । ਸੀ ਗੁਰ ਅਰਜਨ ਮਨ ਹਰਖਾਏ । 
ਬਸੀ ਹੈਨ ਸੁਖ ਸਾਥ ਬਰਾਤ । ਬਾਜੇ ਕੂਚ ਬਜਾਏ ਪ੍ਰਾਤ ॥ 
` ਦਾੜੂ ਜੁਤ ਕਰ ਜੋਵ ਪਿਆਨਾ । ਨਿਜ ਨਿਜ ਬਾਹਨ ਸਭ ਸੁਖ ਮਾਨਾ । 
_ਮੰਹਨ ਸ੍ਰੀ ਗੁਰ ਚਰਚ' ਕਰਹਿ । ਪਾਲਕੀ ਮਧ ਦੋਉ ਸੁਖ ਭਰਹਿੰ ॥ 214॥ 
ਹਾ __ ਦੋਹਰਾ 
ਅਸਵ ਦੌਰਾਵਤ ਜਾਂਤ ਕੌ, ਕੇ ਰਥ ਚਲੋ ਭਜਾਇ । 
ਹਰਿ ਗੋਬਿੰਦ ਹੈ ਪਵਨ ਸਮ ਕੁਦਤ ਚਾਲ ਦਿਖਾਇ ।। 215 ॥ 
' ਸਵੇਯਾ 
ਸਰ ਅਸ੍ਰਿਤ ਤੀਰ ਬਰਾਤ ਅਈ [ਧੁਨ ਬਾਜਨ ਕੀ ਤਬ ਹੌਤ ਅਪਾਰਾ । 
ਤੂਤੀ ਮ੍ਰਿਦੋਗ ਸੁ ਭੇਰ ਗਰੂਰ ਸੁ ਬਜਾਤਿ ਭੇਂ ਕੁਛ ਨਾਹੀ ਸੁਮਾਰਾ । 
ਨਭ ਮੇ ਸੁਰ ਜੇਤੇ ਸੁ ਜੌ ਜੈ ਕਰਹਿ ਸੁਭ ਮੋਗਲ.ਰੂਪ ਭਯੋ ਜਗ ਸਾਰਾ । 
ਜਨ ਭੂਮ ਅਕਾਸ ਕੇ. ਬਾਦ ਮਿਲੋ ਬਲ ਜਾਵਤਿ ਦੇਵ ਸੂ ਰ੍ਰਲਨਿ ਡਾਰਾ । 2160 
ਦੋਹਰਾ 
ਅਰਧ ਜਾਮ ਦਿਨ ਜਬ ਰਹਾ ਗੁਰੁ ਅਰਜਨ ਸੁਖ ਸਾਥ । 
ਕੀਓ ਪ੍ਰਵੇਸ਼ ਅਰਦਾਸ ਕਰ ਪੁਰ ਮਹਿ ਦੀਨਾ ਨਾਥ 1 217 ॥ 


੫ਅ ਪੌਥੀ ਰਾਤ ਟਿਕਏਂ &ਅ ਪੌਥੀ ਵਿਚੋ 


ਅਧਿਆਇ ਪੰਜਵਾਂ 187 


ਚੌਪਾਈ 
ਮਹਾਂਦੇਵ ਮੋਹਰੀ ਤੇ ਲੌ ਕੇ । ਜੇਉ ਮੁਖ ਬਰਾਤ ਸੁਖ ਕੈ ਕੰ। 
ਧਨ ਬਰਖਾਵਤਿ ਚਲੋ ਨ ਪਾਰਾ । ਮਾਨੋ ਚਲੀ ਧਨੈ ਕੀ ਧਾਰਾ । 
ਜਿਉ” ਜਿਉ” ਬਾਜੇ ਅਧਕ ਬਜਾਵਹਿ । ਤਿਉ” ਤਿਉ” ਬਰਖਾ ਧਨ ਬਰਖਾਵਹਿੰ । 
ਇਹ ਬਿਧ ਸਭ ਹੀ ਆਨੌਦ ਪਾਇ । ਸ੍ਰੀ' ਗੁਰੁ ਕੇ ਮਹਿਲੀ ਨਿਕਟਾਏ ॥ 218 । 
੍ ਦੋਹਰਾ 
ਗੰਗ ਮਾਤ ਜਬ ਹੀ ਸੁਨੇ! ਬਾਜੇ ਬਜਤ ਬਰਾਤ । 
` ਆਨੰਦ ਵੱਸ ਉਮਗਤ ਭਈ ਐਗਨ ਮਹਿ ਨ ਸਮਾਤ ।। 219 ॥ 
ਚੌਪਾਈ 
ਮੁਹਰੀ ਦਾਤ੍ਹ ਨਾਰ ਸੁ ਲੰ ਕੇ । ਔਰ ਸਖੀ ਅਪਨੀ ਸੋਗ ਕੈ ਕੈ । 
ਪੁਰ ਨਾਰੀ ਪ੍ਰੰਗਵ ਸਭ ਲੀਨੇ । ਮੰਗਲ ਸਾਜ ਗੈਗ ਸਭ ਕੀਨੇ । 
ਨੀਰ ਕੌਮਡਲ ਨਿਜ ਕਰਿ ਧਾਰੀ । ਮਾਤ ਸਦਨ ਦਰ ਓਰ ਸਿਧਾਂਰੀ । 
ਹਰਿ ਗੋਬਿੰਦ ਸੋਗ ਮਹਲ ਲਵਾਏ । ਆਇ ਮਾਤ ਨਿਕਟੈ ਸਿਰ ਨਯਾਏ ॥ 220 ॥ 


ਰ ਰ ਦੋਹਰਾ 
ਗੈਗ ਮਾਤ ਸੁਖ ਪਾਇ ਕੇ ਕੀਓ ਪਾਨ ਜਲ-ਵਾਰ । 
ਅਧਿਕ ਵਾਰਨੇ ਤਬ ਕਰੇ ਸਭ ਅਬਲਨਿ ਤਿਹ ਹਾਰ ॥ 221 ॥ 
ਰ ਚੰਪਈ 
ਗੈਗ ਮਾਤ ਸਭ ਰੀਤਿ ਕਰਾਂਈ । ਪ੍ਰਫ਼ ਨਾਰਿ ਮਨ ਆਨੰਦ ਪਾਈ । 
ਗੁਰ ਅਰਜਨ ਸਭ ਕੀ ਸੁਧ ਲੀਨੇ । ਜਥਾ ਜੌਗ ਸਭ ਕਉ ਸੁਖ ਦੀਨੇ । 
ਪਰੀ ਰੌਨ ਸਭਹੀ ਸੁਖ ਪਾਏ । ਸੀ ਗੁਰ ਨਿਕਟਿ ਸੁ ਤਹਾ ਬਸਾਏ । 
ਭਯੋ ਪ੍ਰਾਂਤ ਦਿਖ ਰੈਨ ਬਿਹਾਈ । ਮੰਹਨ ਕਉ ਗੁਰ ਕਹਾ ਸੁਨਾਈ ॥ 222॥ 
ਦੌਹਰਾ __ 
ਚਲ ਦਰਬਾਰ ਦਰਸ਼ਨ ਕਰੋ ਔਰ ਕਰੋਂ ਇਸ਼ਨਾਨ । 
ਮੰਹਨ ਸੁਨ ਹਰਖਤਿ ਭਯੋ ਤਤ ਛਿਨ ਕੀਓ ਪਿਆਨ ॥ 223॥ 
ਚੰਪਾਈ 
ਮਹਾਂਦੇਵ ਬੁਢੇ ਤੇ ਲੰ ਕੌ । ਸੀ ਗੁਰ ਸਭ ਕਉ ਨਿਜ ਸੋਗ ਕੈਕੌ । 
ਬਾਤ" ਕਰਤ ਮੌਹਨ ਸਿਉ ਆਇ । ਪ੍ਰਿਥਮ ਕੁਪ ਇਸ਼ਨਾਨ ਕਰਾਏ । 
ਪੁਨ ਅੰਮ੍ਰਿਤ” ਮਹਿ ਕੀਓ ਇਸ਼ਨਾਨਾ । ਦਿਖ ਮੋਹਨ ਮਨ ਆਨੰਦ ਠਾਨਾਂ ! 
ਸੀ ਗੁਰ ਕਉ ਤਿਨ ਕਹਾ' ਸੁਨਾਏ ।. ਹੈ ਪ੍ਰਭ ਇਸ ਇਛਾ ਹਮ ਆਏ ॥ 224॥ ' 


“% ਤੋਂ ਏ ਪੋਥੀ ਸਤਿ “ਅ ਪੋਥੀ ਪਿਖੋਂ “ਅ ਪੋਥੀ ਸਾਰਨਿ 'ਅ ਪੁੰਥ! ਅਸਿਓ 


1858 ਗੁਰ ਬਿਲ'ਸ ਪਾਤਸ਼ਹੀ ੬ 


ਦੌਹਰਾ 
ਐਸੇ ਕਹਿ ਤਬ ਕਾਰ ਕੀ ਪੌਟ ਸੀਸ ਨਿਜ ਧਾਰ । 
ਪਾਂਚ ਪੌਟ ਤਬਹੀ ਕਢੀ ਮੌਹਨ ਜੀ ਹਰਖਾਰ ।। 225 ॥ 
ਰ੍ ਚੌਪਾਈ 
ਮੌਹਨ ਕਉ ਇਹ ਬਿਧ ਗੁਰ ਦੇਖੋ । ਨਿਜ ਮਨ ਹਰਖਤਿ ਭਏ ਬਿਸੇਖੇ । 
_ ਆਨੰਦ ਮਗਨ ਪੌਟਿ ਸਿਰ ਧਾਰੀ । ਪਾਵਨ ਪਤਿਤ ਬਿਰਦ ਜਿਹ ਭਾਰੀ । 
ਸਤਿਗੁਰੁ ਕਉ ਇਹ ਬਿੱਧ ਦਿਖ ਪਾਏ । ਸਭ ਨੇ ਕਾਰ ਕਢੀ ਮਨ ਲਾਏ । 
ਕਰ ਸਨਾਨ ਪ੍ਰੰਨ ਦਾਨ ਸੁ ਕੀਨੋ । ਅਥਿਤ ਦਾਨ ਮਨ ਇਛਤ ਲੀਨੋ ॥ 223 ॥ 
ਦੋਹਰਾ 
ਸੀ ਗੁਰ ਮੌਹਨ ਹਰਖ ਸਿਉ” ਸਭ ਕਉਂ ਸੰਗ ਲਵਾਇ । 
ਸੀ ਦਰਬਾਰ ਦਰਸ਼ਨ ਚਲੇ ਮਨ ਮਹਿ ਹਰਖ ਨ ਮਾਇ ।। 227॥ 
ਚੌਪਾਈ 
ਜਾਇ ਪ੍ਰਸਾਦਿ ਭੋਟ ਧਰ ਆਗੇ । ਬਿਨਤੀ ਸਭਨ ਕਰੀ ਰਸ ਪਾਗੇ ! 
ਚਾਰ [ਪਰਿਕ੍ਰਮਾ[ “ ਪ੍ਰਿਥਮੇ ਕਰੀ । ਚਰਨ ਧੂਰ ਨਿਜ ਮਸਤਕ ਧਰੀ ॥ 
ਦਰਬਾਰ ਮਧ ਸ੍ਰੀ ਗੁਰ ਸੁਖ ਪਾਯੋ । ਗੁਰ ਗੰਥ ਸਭ ਕਉ ਦਰਸਾਯੋ । 
ਆਦਿ ਅੰਤ ਗੁਰੁ ਗ੍ਰਿੰਥ ਦਿਖਾਵੈ । ਮੌਹਨ ਮਨ ਮਹਿ ਬਡ ਸੁਖ ਪਾਵੈ ॥ 228 ॥ 
_ਦੌਹਰਾਂ 
ਮੰਹਰੀ ਸੁਤ ਹਰਖ ਧਰਿ ਦਾੜ੍ਹ ਦਿਖ ਹਰਖਾਇ । 
ਔਰ ਸਭੋ ਹਰਖਤਿ ਭਏ ਗੁਰੁ ਗ੍ਰੰਥ ਦਰਸਾਇ ।। 229 ॥ 
ਚੰਪਾਈ 
ਪੁਨ ਮੰਹਨ ਇਹ ਭਾਂਤ ਅਲਾਯੋਂ । ਸ੍ਰੀ ਦਰਬਾਰ ਬੈਕ੍ਰੰਠ ਸਹਾਯੋ । 
ਮੰਹਨ ਕਉ ਦਿਖ ਅਤਿ ਸੁਖ ਭਯੋ । ਇਹ ਤਉ ਤਮ ਬੈਕੰਠ ਹੀ ਠਯੋ ॥ 
ਭਗਵੇਤ ਕਥਾ ਗੁਰੂ ਤਾਂਹਿ ਸੁਨਾਈ । ਹਰਿ ਮੌਦਰ ਹਰਿ ਰੂਪ ਸੁਹਾਈ । 
ਸੁਨ ਮੰਹਨ ਮਨ ਆਨੌਦ ਲੀਨਾ । ਬਾਰ ਬਾਰ ਬੋਦਨ ਤਿੰਹ ਕੀਨਾ ।। 230 ॥ 
ਦੋਹਰਾ 
ਗੁਰ ਅਰਜਨ ਜੀ ਯੋ" ਕਹਾ ਤੌਹ ਕਿਪਾ ਮਹਾਰਾਜ । 
ਜਗਤ ਜੀਵ ਕੇ ਮੁਕਤ ਹਿਤ ਬਨਿਓ ਗਿੰਥ ਜਹਾਜ ।। 231 ॥ 
ਚੰਪਾਈ 
ਪੜੋ” ਸੁਣੇ ਜੋ ਨਰ ਮਨ ਲਾਈ । ਕੇਵਲ ਜੋ ਨਰ ਦਰਸ਼ਨ ਪਾਈ । 
ਸੋ ਨਰ ਮੁਕਤਿ ਹੋਇ ਭਵ ਮਾਂਹੀ । ਜਨਮ ਮਰਣ ਮਿਟ ਸੌਸਾ ਨਾਹੀ" । 


ਤਦ ਪੋਥ) ਵਿਚੋਂ “ਅ ਪੌਥੀ ਇਮ 9ਅ ਤੋ ਏ ਪੌਥ)ਪਨੈ ` 


ਅਧਿਆਇ ਪੰਜਵਾਂ _ 189 


ਸੀ ਮੁਖ ਭਗਵਤਿ ਐਸ ਬਚ ਕਹੇ । ਮੋਹ ਦਰਸ ਜਿਹ ਇਛਾ ਅਹੋ । 
ਪ੍ਰਾਤ ਦਰਬਾਰ ਗ੍ਰੰਥ ਗੁਰੁ ਆਵੈ । ਤਬ ਹਮਰਾ ਵਹੁ ਦਰਸ਼ਨ ਪਾਵੈ ॥ 232 । 
ਦੋਹਰਾ 

ਜਪ ਤਪ ਸੋਜਮ ਜਸ ਉਰ ਪ੍ਰੋਮ ਦਰਸ ਕੀ ਚਾਹਿ । 

ਸੋ ਭਗਵਤ ਦਰਸ਼ਨ ਕਰੇ ਮਿਟੇ ਮਿਰਤ ਭਵ ਤਾਹਿ ॥ 23311 
ਚੌਪਾਈ 

ਗੁਰ ਅਰਜਨ ਕੇ ਸੁਨ ਇਮ ਬੋਨਾਂ । ਮੋਹਨ ਮਨ ਪਾਯੋ ਹੈ ਚੈਨਾ । 

ਕਰ ਬੋਦਨ ਪਨ ਕੀਨ ਪਿਆਨਾਂ । ਬਡੀ ਪਰਿਕ੍ਰਮਾ ਕ੍ਰਿਪਾ ਨਿਹਾਨਾਂ । 

ਕਰਿ ਪਰਿਕ੍ਮਾ [ਮਨਿ] ਸੂਖ ਪਾਇ । ਗੁਰੁ ਮਹਿਲੀ” ਤਬ ਸਭੈ ਸਿਧਾਏ । 

ਗੈਗ ਮਾਤ ਮਨ ਮਹਿ ਸੁਖ ਪਾਈ । ਪੁਤ੍ਰ ਸਨੁਖਾ ਸੁ ਸੋਗ ਲਵਾਈ ॥ 234॥ 
ਦੋਹਰਾ 

ਸਭ ਅਬਲਨ ਕਉ ਸੋਗ ਲੈ ਮੇਗਲ ਦਵ ਲੌ ਸੋਗ । 

ਸ੍ਰੀ ਦਰਬਾਰ ਦਰਸ਼ਨ ਚਲੀ ਹਰਖਤ ਮਾਤਾ ਗੋਗ । 235 ॥ 
ਚੌਪਾਈ 

ਆਗੇ ਬਾਜੇ ਅਧਿਕ ਬਜਾਵਤ । ਪਾਛੇ ਅਬਲਾ? ਮੋਗਲ ਗਾਵਤ । 

ਜਾਇ ਦਰਬਾਰ ਬੇਨਤੀ ਕਰੀ । ਪ੍ਰਸਾਦ ਭੇਟ ਬਹੁ ਆਗੇ ਧਰੀ । 

ਹਰਿ ਗੋਬਿੰਦ ਕਉ ਮਥਾ ਟਿਕਾਯੋ । ਸਹਿਤ ਮਹਿਲ ਕੇ ਅਤਿ ਸੁਖ ਪਾਯੋ । 

ਪੁਨ ਗਾਵਤ ਨਿਜ ਮਹਿਲੀ ਆਈ । ਸਭ ਅਬਲਾ ਮਨ ਮਹਿ ਹਰਖਾਈ ।। 236 ॥ 
ਦੌਹਰਾ 

ਕਥਾ ਬਿਧ ਤੇ ਅਤਿ ਡਰਹੁ ਕਹ ਲਗ ਕਰਹੁ ਬਖਾਨ । 

ਅਸ਼ਟਿ! ਦਿਵਸ ਸਭ ਹੀ ਰਹੇ ਮਨ ਮਹਿ ਅਤਿ ਸੁਖ ਮਾਨ । 237॥ 
ਚੰਪਾਈ 

ਵਿਦਾਇਗੀ ਸਭ ਕਉ ਸਤਿਗੁਰ ਦੀਨੀ । ਜਥਾ ਜੋਗ ਲਾਇਕ ਜੌ ਚੀਨੀ । 

ਕ੍ਰਿਸਨ ਸਸੀ” ਸਹਿ ਨਾਰ ਸਿਧਾਯੋ । ਗ੍ਰਿਹਿ ਕਉ ਗਯੋ ਅਧਿਕ ਸੁਖ ਪਾਯੋ ।। 

ਮੌਹਰੀ ਨਿਜ ਪ੍ਰਵਾਰ ਸੋਗ ਲੌਕੇ । ਕੀਓ ਪਿਆਨ ਅਧਿਕ ਸਖ ਪੈਂਕੇ । 

ਦਾਤ ਜੀ ਪੁਨ ਕੀਨ ਪਿਆਨਾ । ਨਾਰੀ ਪੁਤ ਸਹਿਤ ਸੁਖ ਮਾਨਾਂ ।। 238 ।। 

ਰ ਦੋਹਰਾ 

ਪਾਛੋਂ ਮੰਹਨ ਸਿਉ” ਗੁਰੁ ਅਧਿਕ ਹੇਤ ਉਪਜਾਇ । 

[ਗੁਰਬਾਣੀ] ਕੀ ਪੌਥੀਆਂ ਮੌਹਨ ਕਉ ਸੋਉਪਾਇ ।। 239 ॥ 

ਮੌਹਨ ਕਹਿਓ ਰਾਂਖੋਂ ਪ੍ਰਭ ਗਏ ਗੁਰ ਖਾਸੇ ਧਾਰ । 

ਤਿਸ ਕੌ ਬੀਚ ਬਹਾਲ ਕੇ ਵਿਦਾ ਕੀਓ ਹਰਖਾਰ ।। 240 ॥ 


'ਦ ਪੰਥੀ ਵਿਚੋ! “ਅ ਪੌਥੀ ਨਾਂਹ “ਏ ਪੰਥੀ ਆਨ “ਏ ਮੋਥੀ ਜੋਦ % ਪੋਥੀ ਵਿਚੋ 


190 ਗੁਰ ਬਿਲਾਸ ਪਾਤਸ਼ਾਹੀ ੬ 


ਚੰਪਾਈ 

ਭਯੋ ਧਿਆਇ ਪੂਰਨ ਸੁਖਦਾਈ । ਪੜੈ ਸੁਣੈ ਜੋ ਕੋ ਮਨ ਲਾਈ । 

ਦੁਖ ਦਰਿਦ ਤਾਂਕਾ ਸਭ ਭਾਜੈ । ਮੌਗਲ ਸਦਾ ਸਦਨਾਂ ਤਿਹ ਛਾਜੈ । 

ਕਵਿ ਬਿਨਤੀ ਸੈਗਤ ਸੁਨ ਲੀਜੈ । ਭੁਲ ਛਿਮਾਪਨ ਹਮਰੀ ਕੀਜੈ । 

ਅਧਿਕ ਉਨ ਅਛਰ ਜਹਿ ਪਾਵੇ । ਧਾਰ ਕ੍ਰਿਪਾ ਤੁਮ ਤਾਂਹਿ ਬਨਾਵੇ 1 241॥ 
ਦੋਹਰਾ 

ਆਗੇ ਕਥਾ ਸੁ ਹੋਇਗੀ ਸੁਲਹੀ ਮ੍ਰਿਤ ਕਉ ਪਾਇ । 

ਪ੍ਰਿਥੀਏ ਚੰਦੂ ਮੈਲ ਭਨ ਜੌਗੀ ਸਿਖ ਕਥਾਇ ॥ 242 ॥ 

ਇਤਿ ਸ੍ਰੀ ਗੁਰ ਬਿਲਾਸ ਗ੍ਰਿੰਥੇ ਗੁਰ ਹਰਿ ਗੋਬਿਦ' ਜੀ ਕਾ ਵਿਆਹ ਵਰਨੌਨ ਨਾਮ 

ਪਚਮੌ ਧਿਆਇ ਸਮਾਪਤ ਮਸਤੁ ਸੁਭ ਮਸਤੁ ।। ਬੌਲਹ ਜੀ ਵਾਹਿਗੁਰੂ ॥ 


'ਅ ਤੋਂ ਏ ਪੌਥੀ ਗ੍ਰਿਹ 


ਅਧਿਆਇ ਛੱਵਾਂ 


ਦੋਹਰਾ _ 
ਪ੍ਰਿਥਮ ਚੰਦ ਸ੍ਰੀ ਗੁਰੁ ਕਉ ਚਰਨ ਕਮਲ ਮਨ ਲਾਇ । `. 
ਮੁਇ ਇਛਾ ਪਰਬੰਧ ਕੀ ਸ੍ਰੀ ਗੁਰ ਕਰਹਿ ਸਹਾਇ ॥1॥' 
ਜਬ ਭਾਜੀ ਸਤਿਗੁਰ ਪਠੀ ਪ੍ਰਿਥੀਏ ਕੇ ਨਿਕਟਾਰ । 
ਜੌਉ ਕਥਾ ਪਾਛੇ ਭਈ ਸੋਉ ਸੁਨੋ ਹਿਤ ਧਾਰ ।! 2 ॥ 
`. ਚੌਪਾਈ 
ਪ੍ਰਿਥੀਏ ਭਾਜੀ ਦਈ ਹਟਾਇ । ਪਾਛੇ ਰਿਸ' ਮਨ ਮਹਿ ਉਪਜਾਇ ।' 
ਪਠਯੋ ਦੂਤ ਸੁਲਹੀ ਕੇ ਪਾਸ । ਨਿਜ ਹਵਾਲ ਇਮ ਲਿਖ ਅਰਦਾਸ । 
ਤੇਰੈ ਕਹੇ ਮੀਤ ਹਮ ਆਏ । ਦਿਲੀ ਬਾਦਸ਼ਾਹ ਨਿਕਟਾਏ । 
ਗਾਮ ਕਿਪਾ ਤੌਰੀ ਹਮ ਪਾਯੋ । ਕੌਠਾ ਪੂਜਾ ਕਉ ਸੂ 'ਬਨਾਯੋ ॥3.॥ 
ਰ ਰਹਾ 
ਪਰ ਕਾਰਜ ਨਹਿ ਕੌ ਭਯੋਂ ਵੈਰੀ ਸਥਲ ਪਰਾਇ । 
ਤਿੰਹ ਗ੍ਰਿਹ ਮੈਗਲ ਹੌਤਿ ਹਹਿ ਸ਼ਾਦੀ ਪੁਤ ਕਰਾਇ ।। 4 ॥ 
: -ਚੱਪਾਈ 
ਅਵਰ ਬ੍ਰਿਤੇਤ ਅਨੇਕ ਲਿਖਾਯੋ । ਪਾਤੀ.ਦੈਂ ਕਰ ਦ੍ਰਤਪਠਾਯੋ । 
ਪਰਾਪਤਿ ਦਿਲੀ ਦੂਤ ਸੋ ਭਯੋ । ਸੁਲਹੀ ਸਨਮੁਖ ਤਤ ਛਿਨ ਗਯੋ । 
ਕਰ ਬੋਦਨ ਪਾਤੀ ਤਿਹ ਦਈ । ਅਤਿ ਹਰਖਤ ਹੁਇ ਸੁਲਹੀ ਲਈ । 
ਵਾਚਤ ਪਾਤੀ ਮਨ” ਖੁਨਸਾਯੋਂ । ਮੁਖ ਸਿਉ" ਇਹ ਬਿਧ ਬੈਨ ਸੁਨਾਯੋ ॥ 5 ।॥ 
ਦੋਹਰਾ 
ਸੁਨ ਦੂਤ ਐਸੇ ਕਹੋ ਪ੍ਰਿਥੀਏ ਕਉ ਸਮਝਾਇ । 
ਪਾਛੈ ਕੀ ਪਾਛੇ ਰਹੀ ਅਬ ਹਉ ਕਰਉ” ਉਪਾਇ ।1 6 ॥ 
ਚੰਪਾਈ 
ਬਾਦਸ਼ਾਹ ਕਉ ਜਾਇ ਸੁਨਾਵਉ । ਕਛੁ ਕਾਰਜ ਕਹਿ ਆਗਯਾ ਪਾਵਹੁ । 
ਨਿਜ ਕਰ -ਤਾਂਕਾ ਕਰਉ” ਉਪਾਈ 1 ਅਰਜਨ ਹਤਿ“ ਪ੍ਰਿਥੀਏ ਗੁਰਿਆਈ । 


ਐ ਪੌਥੀ ਕ੍ਰੱਧ $ਅ ਤੋਂ ਦ ਪੋਥ)] ਬਲੀ £ਅ ਧੌਥੀ ਰਿਦ “ਅ ਪੌਥੀ ਸਾਰ 


192 ਗ੍ਰਰ ਬਿਲਾਸ ਪਾਤਸ਼ਾਹੀ ੬ 


ਹੋਵੈ ਤਥ ਸ਼ਾਂਤਿ ਮਨ ਹਮਾਰੇ । ਮਿਤ੍ਰ ਹੇਤਿ ਪ੍ਰਭ ਕਰਹੁ ਸੰਘਾਰੇ । 
ਐਸੇ ਲਿਖ ਕਰ ਦੂਤ ਪਠਾਯੋ । ਤਾਤਕਾਲ ਪ੍ਰਿਥੀਏ ਪਹਿ ਆਯੋ ।। 7 ॥ 
ਦੋਹਰਾ 
ਦੂਤ ਆਇ ਸਭਹੀ ਕਹਾ ਸੁਲਹੀ ਕਾ ਬਿਰਤੌਤ । 
ਪ੍ਰਿਥੀਆ ਸੁਨ ਹਰਖਤ ਭਯੋ ਜਿਮ ਬਲਿ ਪਸੁ ਗਰਬੈਂਤ ॥ 8 ॥ 
ਚੌਪਾਈ 
ਇਹ ਹਉ ਥੌਰੀ ਬਾਤ ਸੁਨਾਉ । ਭਗਤ ਸਿੰਘ ਤੁਮ ਕਉ ਹਰਖਾਉ” । 
ਕ੍ੌਧ ਬਚਨ ਸੁਲਹੀ ਜਬ ਕਹੇ । ਦਿਲੀ ਸੰਗਤ ਸਨ ਚਿਤ ਦਹੇ ॥ 
_ਸਭ ਬਿਤੌਤ ਕੀ ਲਿਖ ਅਰਦਾਸ । ਭੇਜੀ ਦਯਾ ਸਿੰਧ ਗੁਰ ਪਾਸ । 
ਮਹਾਰਾਜ ਪਾਤੀ ਯਹਿ ਬਕੈ । ਮਾਰਨ ਸਿਆਲ? ਸਿੰਘ ਕਉ ਤਕੇ !। 9 ।੧ 
ਦੋਹਰਾ 
ਦੈ ਪਾਤੀ ਸੋਗਤ ਤਬੋ ਪਠਯੌ ਦੂਤ ਗੁਰ ਪਾਸ । 
ਦਿਨਨਿ ਮਹਿ ਪਹੁੰਚਰ ਭਯੋ ਲੀਏ ਦੂਤ ਅਰਦਾਸ ।। 10 ॥ 
ਚੌਪਾਈ _ 
ਲਗਯੋ ਦੀਵਾਨ ਅਧਿਕ ਵਿਸਤਾਰਾ । ਕੀਰਤਨ ਹੌਤਿ ਅਖਡਾਂ ਅਪਾਰਾਂ ।। 
ਵਿਵਾਹ ਸਮਗਰੀ ਬਨਤ ਅਨੰਤਾਂ । ਸਭ ਦਿਸ ਬਾਜੈ ਬਜਤ ਬਿਅਤਾ । 
ਮੈਗਲ ਦੇਖ ਦੂਤ ਹਰਖਾਨਾ । ਸੀ ਗੁਰ ਕਉ ਤਬ ਬੋਦਨ ਠਾਨਾਂ । 
ਫਿਰ ਸਤਿਗੁਰ ਕਉ ਪਾਤੀ ਦੀਨੀ । ਸੈਗਤ ਕੀ ਬਹੁ ਬਿਨਤੀ ਕੀਨੀ ॥ 11 ।। 


'ਲਕ, 


ਦਹਰਾ 
ਸ਼ੈਗਤ ਕੀ ਬਿਨਤੀ ਸੁਨੀ ਪਾਤੀ ਪੜੀ ਸੁਧਾਰ । 
ਗੁਰੁ ਨਿਕਟਿ ਜੌ ਸਿਖ ਥੇ ਤਿਨ ਇਮ ਕੀਓ ਉਚਾਰ ॥ 12 ॥ 
ਚੌਪਾਈ 
ਹੈ ਪ੍ਰਭ ਤੁਰਕ ਰਾਜ ਬਲ ਪਾਯੋ । ਸੁਲਹੀ ਚਾਹੈ ਇਹ ਦਿਸ ਆਯੋ । 
ਸੁਲਹੀ ਪਾਪੀ ਬਡ ਦੁਖਦਾਈ । ਮੋਲ ਧਾਰ ਲੇਹੁ ਸਮਾਂ ਬਿਤਾਈ । 
ਨਾਤਰ ਪ੍ਰਿਥੀਆ ਲੇਹੁ ਮਿਲਾਏ । ਆਗੇ ਜੋ ਪ੍ਰਭੂ ਕੇ ਮਨ ਭਾਏ । 
ਸ੍ਰੀ ਗੁਰ ਉਤਰ ਕਛੂ ਨ ਕੀਨੋ । ਸੁਲਹੀ ਬਾਤ ਸੁਨੋ ਜਿਮ ਬੀਨ ॥ 13 । 
__ਦੋਹਰਾ 
ਜਹਾਂਗੀਰ ਬਾਦਿਸ਼ਾਹ ਕੇ ਸੁਲਹੀ ਜਾ ਨਿਕਟਾਇ । 
ਸਮਾਂ ਜਾਨ ਮੁਖ ਸਿਉਂ" ਕਹਾ ਟਕੇ ਲਿਆਵਉ” ਜਾਇ ॥ 14 ॥ 


੬ਅ ਤੋਂ ਏ ਪੌਥੀ ਗੁਰਿ “ਐ ਪੌਥੀ ਮ੍ਰਸ! ਏ ਪੋਥੀ ਗੀਦੜ “ਅ ਪੌਥੀ ਬੇਅੰਤ 


ਅਧਿਆਇ ਛੋਵਾਂ ਰਹ 193 


ਚੌਪਾਈ 
ਲੈ ਆਗਯਾ! ਤਬ ਕੀਨ ਪਿਆਨਾ । ਪ੍ਰਿਥੀਏ ਓਰ ਚਲਯੋਂ ਰਿਸ ਠਾਨਾਂ । 
ਸੰਗਤ ਔਰ ਸ਼ੁ-ਦੂਤ ਪਠਾਯੋ । ਜਬ ਸੁਲਹੀ ਇਹ ਦਿਸ ਕਉ ਆਯੋ । 
ਆਇ ਗੁਰੂ ਸਿਉ ਬਾਤ ਉਚਾਰੀ । ਜਿਹ ਬਿਧ ਸਿਉਂ ਨਿਜ ਨੈਨ ਨਿਹਾਂਰੀ । 
ਸੁਨਤ ਸਿਖ ਜੋ ਗੁਰੁ ਨਿਕਟਾਰੇ । ਹਾਥ ਜੋਰ ਗਰਿ ਅੰਚਰ ਡਾਰੇ ॥ 15 ॥ 


ਦੋਹਰਾ 

ਸਭ ਸਿਖਨ ਮਿਲ ਯੌ ਕਹਾ ਹੇ ਪ੍ਰਭ ਦੀਨਾ? ਨਾਥ । 

ਵਹਿ ਪਾਪੀ ਆਯੋ ਇਧਰ ਦੂਤ ਸੁਨਾਈ ਗਾਬ ॥ 16 । ੨ 
ਚੌਪਾਈ 


ਹੇ ਪ੍ਰਭੁ ਜੀ ਕਛੁ ਕਰੋ ਉਪਾਈ । ਜਾਂਤੇ ਏਹ ਖੋਦ ਮਿਟ ਜਾਈ । 

ਰਹੇ ਮੌਨ ਗੁਰ ਕਛੁ ਨ ਭਾਖਤ । ਬਾਰ ਬਾਰ ਬਿਨਤੀ ਸਿਖ ਰਾਖਤ । 

ਹੋ ਪ੍ਰਭ ਹਮਰੇ ਮਨ ਭ੍ਰਮ ਪਾਯੋ । ਕਰੋ ਕ੍ਰਿਪਾ ਜਿਮ ਤਾਂਹਿ ਹਟਾਯੌ । 

ਬਾਰ ਬਾਰ ਸੈਗਤ ਜਬ ਕਹਾਂ । ਭੇ? ਕਿ੍‌ਪਾਲ ਗੁਰੁ ਅਸ ਬਚ ਲਹਾਂ ।। 17 । 
ਦੌਹਰਾ 

ਸੰਗਤ ਮਨ ਧੀਰਜ ਧਰੋਂ ਸ੍ਰੀ ਗੁਰ“ ਕਰਹਿ ਸਹਾਇ । 

ਈਹਾਂ ਦੁਸ਼ਟਿ ਆਵੈ ਨਹੀ” ਤਹਾਂ ਮਰੇ ਦੁਖ ਪਾਇ ॥ 18 ॥ 
ਚੌਪਾਈ 

ਕਮਲ ਬਦਨ ਸੀ ਗੁਰ ਕੇ ਬੈਨਾਂ । ਸੁਨ ਸਿਖਨ ਮਨ ਪਾਯੋ ਚੈਨਾਂ । 

ਹਰਖ ਦੂਤ ਦਿਲੀ ਕਉ ਧਾਏ । ਸੰਗਤ ਸਿਉ' ਜਾਇ ਬੈਨ ਸੁਨਾਏ । 

ਸੰਗਤ ਸੁਨ ਅਮੌਘ ਗੁਰੁ ਬੈਨਾਂ । ਸੁਲਹੀ ਮਰੈ ਧਰਲੋ ਮਨ ਚੈਨਾਂ । 

ਪ੍ਰਿਥੀਏ ਸੁਨਿਓ ਸੁਲਹੀ ਆਯੋ । ਹਰਖਤ ਆਗੇ ਲੰਨ ਸਿਧਾਯੋ ॥ 12 ॥ 
ਦਹਰਾ 

ਸੁਲਹੀ ਪ੍ਰਿਥੀਆ ਮਿਲਤ ਭਏ ਮਨ ਮਹਿ ਅਤਿ ਸੁਖ ਪਾਇ । 

ਸਲਹੀ ਕਾ ਆਦਰ ਕੀਓ ਪ੍ਰਿਥੀਏ ਮਨ ਹਰਖਾਇ ।1 20 ॥ 
ਚੌਪਾਈ 

ਨਿਜ ਬਿ੍‌ਤੌਤ ਸਭ ਤਾਂਹਿ ਸੁਨਾਯੋ । ਸੁਨੋ ਮੀਤ ਮੌਹਿ ਬਡ ਦੁਖ ਪਾਯੋ । 

ਸਲਹੀ ਕਹਾ ਚਿੰਤ ਨਹੀ" ਧਾਰੋ । ਪਾਛੇ ਕੀ ਚਿਤ ਨਾਹਿ ਸੋਭਾਰੋਂ । 

ਹਮਰੇ ਬਚਨ ਮਾਨ ਇਹੁ ਲੀਜੈ । ਮੈ" ਤਿਹ ਮਾਰਉ” ਤੁਮ ਸੂਖ ਕੀਜੇ । 

ਔਰ ਕਠੌਰ ਬਚਨ ਮੁਖ ਕਹੇ । ਸੁਨ ਪ੍ਰਿਥੀਆ ਮਨ ਆਨੰਦ ਲਹੇ ॥ 21 ॥ 


“ਅ ਪੋਥੀ] ਅਆਇਸ “ਅ ਪੌੌਥੀ ਹਮਰੇ £ਅ ਪੌਥੀ ਹੋਇ “ਅ ਤੋਂ ਏ ਪੋਥੀ ਪ੍ਰਭ੍ਰ੍‌ ਜੀ ਅ ਪੌਥੀ ਮਿਲਨ 


194 ਰ ਗੁਰ ਬਿਲਾਸ ੫ਤਸ਼'ਹੀ ੬ 


ਦੌਹਰਾ 
ਕਛਕ ਦਿਵਸਾਂ ਸੁਲਹੀ ਰਹਿਓ ਪ੍ਰਿਥੀਏ ਕੇ ਨਿਕਟਾਇ । 
ਤਾਂਹਿ ਦਿਖਾਏ ਆਪਨੇ ਪ੍ਰਿਥੀਏ ਗ੍ਰਿਹ ਸਮੁਦਾਇ ॥ 22 ॥ 
ਚੌਪਾਈ __ 
ਪ੍ਰਿਥੀਏ ਬਹੋਰੌ ਕੀਨ ਉਚਾਰਾ । ਸੁਨੋ ਮੀਤ ਤੁਮ ਜਤਨ ਹਮਾਰਾ । 
ਕਛੁ ਮੈਦਰ ਇਹ ਭਏ ਤਿਆਰ । ਆਵੇ ਚਾੜੇ ਅੰਰ ਅਪਾਰ । 
ਚਲੋ ਸੋਇ ਤੁਮ ਕਉ ਦਿਖਲਾਵਹੁੰ । ਕੁਏ ਤਯਾਰ ਪਕੇ ਦਿ੍‌ਸ਼ਟਾਵਹੈ । 
ਸੁਲਹੀ ਸੁਨ ਬਚ ਭਯੋ ਸੁਚੇਤ । ਪ੍ਰਿਥੀਏ ਸੈਗ ਆਵੇ ਦਿਖ ਹੇਤ ॥ 23 ॥ 
ਦੋਹਰਾ 
ਪੁਤ ਮੀਤ ਨਿਜ ਸੋਗ ਲੰ ਸੁਲਹੀ ਕੀਓ ਪਿਆਨ । 
ਪ੍ਰਿਥੀਏ ਕਰ ਨਿਜ ਕਰ ਗਹਿਓ ਚਲਿਓ ਅਧਿਕ” ਸੁਖ ਮਾਨ ॥ 24। 


ਚੌਪਾਈ 

ਸੁਲਹੀ ਪ੍ਰਿਥੀਆ ਮਨ ਸੁਖ ਪਾਏ । ਆਵਾ ਏਕ ਦੇਖ ਹਰਖਾਏ” । 

ਪ੍ਰਿਥੀਆ ਲਾਗੇ ਲਘੁ ਸੈਕਾ ਕਰ । ਸੁਲਹੀ ਜਾਇ ਚੜਿਓ [ਆਵੇ ਪਰਿ]$ 

ਪੁਤ ਮੀਤ ਨਿਜ ਸੋਗਿ ਲਵਾਏ /। ਆਵੈ ਚੌਟੀ ਚੜਿਓ ਸੁ ਜਾਇ । 

ਭੁਗਤ ਸਿੰਘ ਅਸ ਕੌਤਕ ਭਯੋ । ਕੈਰੀ ਮਧ ਧਸਕ ਸੋ ਗਯੋ । 

ਕਮਰ ਬੀਚ ਤਿਹ ਪਰਸ ਸੁਹਾਯੋ । ਗਿਰਤ ਉਛਲ ਤਿਹ ਕੌਠ ਲਗਾਯੌ । 

ਮੁੰਡ ਰੁੰਡ ਤੇ ਨਿਆਰਾ ਭਯੌ । ਧਸ ਕਰ ਦਿਖ ਨ ਜਾਨ ਕਹਿ ਗਯੋ । 25 ॥ 
ਦੋਹਰਾ 

ਪੁਤ ਮਿਤ ਸਭਹੀ ਧਸੇ ਕੇਰੀ ਤਪਤ ਮਝਾਰ । 

ਪ੍ਰਿਥੀਆ ਦਿਖ ਬਿਸਮਹਿ” ਭਯੋ ਕਿਆ ਕੀਨੋ ਕਰਤਾਰ ॥ 26 ।। 
ਚੰਪਾਈ 

ਭਗਤ ਸਿੰਘ ਗੁਰ ਬਚਨ ਉਂਚਾਰੇ । ਗ੍ਰੰਥ ਬੀਚ ਸੁਨੀਏ ਨਿਰਧਾਰੇ । 

ਜੈਸਾ ਕਰੇ ਸੁ ਤੈਸਾ ਪਾਵੈ । ਅਭਿਮਾਨੀ ਕੀ ਜੜ ਸਰਪਰ ਜਾਵੈ । 

ਆਦਿ ਅੰਤ ਗੁਰੁ ਜਾਨਨਿਹਾਰਾ । ਸ੍ਰੀ ਗੁਰ ਅਰਜਨ ਰ੍ਰਪ ਮੁਰਾਰਾਂ । 

ਸੁਲਹੀ ਪ੍ਰਥਾਇ ਸਬਦਿ ਬਖਾਨਾ । ਆਗੇ ਹ ਗੁਰੁ ਕ੍ਰਿਪਾ ਨਿਧਾਨਾ ॥ 27 ॥ 
ਦੋਹਰਾ 

ਭਗਤਿ ਸਿੰਘ ਬਿਨਤੀ ਕਰੀ ਹੈ ਪ੍ਰਭ ਮਹ ਸ਼ੁਨਦਿ । 

ਗੁਰੁ ਸਬਦਿ ਕਿਹ ਠਾ ਕਹਾ ਸੁਲਹੀ ਕੇ ਪਰਥਾਇ ॥ 28 ॥ 


/ਅ ਪੌਥੀ ਸਮਾਂ $ਅ ਪੌਥੀ ਬਹ ' ਅ ਧੌਥੀ ਬਿਸਗਇ 'ਅ ਪੋਥੀ ਵਿਚੋਂ” 5ਅ ਪੋਥੀ ਵਿਆਕੂਲ __ 


ਅਧਿਆਇ ਛੇਵਾਂ 195 


ਚੌਪਾਈ 
ਮਨੀ ਸਿੰਘ ਕਹਿ ਸੁਨਹੁ ਸਿੱਖ ਇਕ ਸੰ ਤਿੰਨ ਪਰ ਜਾਨ । 
ਬਿਲਾਵਲ ਮਹਿ ਸ੍ਰੀ ਗੁਰ ਕਹਾ ਕਹੋ” ਅਰਥ ਤਿੰਹ ਮਾਨ ॥ 29 । 
।। ਬਿਲਾਵਲ ਮਹਲਾ ੫ ॥' 
ਸਲਹੀ ਤੇ ਨਾਰਾਇਣ ਰਾਖੁ । 
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਰੋਇ ਮੁਆ ਨਾਪਾਕ ॥ 1 ॥ ਰਹਾਉ ।। 
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ । 
ਮੋਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੂ ॥ 3 ॥ 
ਪੁਤ ਮੀਤ ਧਨੁ ਕਛੂ ਨ ਰਹਿਓਸੁ ਫੌਡਿ ਗਇਆ! ਸਭ ਭਾਈ ਸਾਕ । 
ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪ੍ਰਰਨ ਵਾਕੁ । 104 ।। 
ਅਰਥ 11 ਛਪੇ ।। 
ਸੁਲਹੀ ਤੇ ਨਾਰਾਇਣ ਹਮਰੀ ਰਛਾ ਕੀਜੋ 1 
ਪਹੁੰਚ ਨ ਸੁਲਹੀ ਹਾਥ ਹੋਇ ਨਾਪਾਕ ਮਰੀਜੈ । 
ਕਾਢਯੋਂ ਤਹਾਂ ਕੁਠਾਰ ਪ੍ਰਭੂ ਤਿਹ ਖਾਕ ਰਲਾਯੋ 
ਮਦਾ ਚਿਤਵਤ ਪਚਯੋ ਰਚਯੋ ਜਿਨ ਤਿਨੈ ਖਪਾਯੋ । 
ਪੁਤ ਮੋਤ ਨਹਿ ਧਨ ਰਹਾ ਭਾਈ ਸਾਕ ਛਡ ਜਾਇ ਹੈ”। 
ਕਹੁ ਨਾਨਕ ਜਨ ਕੇ ਪ੍ਰਭੂ ਪੁਰਨ ਵਾਕ ਕਰਾਇ ਹੈ । 30 ॥ 
ਦਹਰਾ 
ਭਗਤ ਸਿੰਘ ਐਸੇ ਕਹਾ ਸੀ ਗੁਰ ਸ਼ਬਦ ਬਖਾਨ । 
ਆਦਿ ਅੰਤ ਗਯਾਤਾ ਪ੍ਰਭੂ ਯਾ ਮੈ ਸੋਸ ਨ ਠਾਨ। 31 ॥ 
ਚੌਪਾਈ 
ਦਿਖ? ਪ੍ਰਿਚੀਆ ਮਨ ਮਹਿ ਥਿਸਮਾਯਓ । ਚਿੰਤਾਤੁਰ ਹੋਇ ਨਿਜ ਗ੍ਰਿਹਿ ਆਯਓ । 
ਆਇ ਸਦਨ ਅਸ ਕਰੇ ਵਿਚਾਰਾ । ਮੌਕਉ ਦੁਖ ਅਬ ਭਯੋ ਅਪਾਰਾ । 
ਮੁਹਿ ਸਹਾਇ”! ਸੁਲਹੀ ਥਾ ਆਇਆ । ਧਸ ਆਵੇ ਜਮ ਸਦਨ ਸਿਧਾਇਆ । 
ਅਬ ਉਪਾਇ ਮੈ" ਕੈਸੇ ਕਰਹੁੰ । ਜਾਕਰ ਨਿਜ ਮਨ ਧੀਰਜ ਧਰਹੁੰ ।॥ 32 ॥ 
ਦੌਹਰਾ 
ਨਿਸ ਦਿਨ ਯਾਹਿ ਚਿੰਤਾ ਕਰੋਂ ਪ੍ਰਿਥੀਆ ਅਤਿ ਨ੍ਹੈ ਦੀਨ । 
ਤਬ ਲੰ ਚੋਦ ਸੁਨਤ ਭਯੋ ਵਿਵਾਹ ਗੁਰ ਸੁਤ ਕੀਨ । 33 ॥ 
ਰ ਚੌਪਾਈ 
ਨਿਜ ਮਨ ਮਹਿ ਬਡ ਸੌਕ” ਧਰਾਯੋ । ਚਾਹੈ ਇਨ ਘਰ ਫੌਟਕ ਪਾਯੋਂ । 
ਜਦਪਿੰ ਸੁਨਯੋ ਸੁਲਹੀ ਕਉ ਮਰਨਾਂ । ਪ੍ਰਿਥੀਏ ਰਿਸ ਤਦਪਿ ਯਾਹਿ ਕਰਨਾ । 


ਸ) ਗੁਰ੍ਹ ਗ੍ਰੰਥ ਸਾਹਿਬ ਪੰਨਾ 825, %ਅ ਪੰਥੀ ਪਿਖ $ਅ ਪੌਥੀ ਹਮਰੇ ਹਿਤ %ਅ ਤੇ ਏ ਪੌਥੀ ਰੋਸ 


196 ਗ੍ਰਰ ਬਿਲ'ਸ ਪਤਸ਼ਾਂਹੀ ੬ 


ਸੁਨੋ ਦੂਤ ਤੁਮ ਬੈਨ ਹਮਾਰੇ । ਪ੍ਰਿਥੀਏ ਪਾਸ ਜਾਹੁ ਨਿਰਧਾਰੇ । 

ਪਾਤੀ ਲਿਖੀ ਮੁਖਹੁੰ ਅਸ ਕਹੇ। ਤੁਮਰੋ ਭਾਤ ਮੋਹਿ ਰਿਦ ਕਹੇਂ । 

ਮਮ ਪੁਤੀ ਕੀ ਛੌਰ ਸਗਾਈ । ਕੀਨੋ ਔਰ ਬਯਾਹ ਉਮਗਾਈ ॥ 34 ॥ 
ਦੋਹਰਾ 

ਪਾਤਿਸ਼ਾਹੀ ਦੀਵਾਨ ਹਉ” ਸਮਝਉ'ਗਾ ਤਿਸ ਨਾਰ । 

ਮੈਸੇ ਬਚਨ ਸੁ ਕੌਪ ਕੇ ਕਹੇ ਅਨੋਕ ਪ੍ਰਕਾਰ ॥ 32 ॥ 
ਚੌਪਾਈ 

ਚਲਯੋ ਦੂਤ ਪ੍ਰਿਥੀਏ ਪਹਿ ਆਯੋ । ਦੈ ਪਾਤੀ ਸੈਦੇਸ ਸੁਨਾਯੌ । 

ਪੜ ਪਾਤੀ ਸੁਨ ਤਾਂਹਿ ਸੰਦੇਸਾਂ । ਪ੍ਰਿਥੀਏ ਮਨਿ ਕਿਯਾ' ਹਰਖ ਪ੍ਰਵੇਸਾ । 

ਕਛੁ ਧੀਰਜ ਨਿਜ ਮਨ ਮਹਿ ਆਯੋ । ਪੁਨਹਿ ਦੂਤ ਕੋ ਬਚਨ ਸੁਨਾਯੰ । 

ਸੁਨੋ ਦੂਤ ਅਸ ਜਾਇ ਉਚਾਰੋ । ਹਮ ਤਿਸਕਾ ਬਡ ਬੈਰ ਬਿਚਾਰੋ । 36 ॥ 
ਦੋਹਰਾ 

ਮੋਹਿ ਗ੍ਰਿਹ ਤੇ ਕਾਢਿਓ ਤਿਸੈ ਲੀਨੋ ਦਰਬ ਭੰਡਾਰ । 

ਮਰੀ ਭੀ ਰਖਯਾ ਕਰੋਂ ਸ਼ਰਨੀ ਅਯੋ ਤੁਮਾਰ ॥ 27 । 
ਚੌਪਾਈ 

ਲਿਖ ਪਾਤੀ ਯਹਿ ਬਾਤ ਸੁਨਾਈ । ਚਲਯੋ ਦੂਤ ਤਿੰਹ ਆਗਯਾ ਪਾਈ । 

ਚੈਦ ਨਿਕਟਿ ਦੂਤ ਜਬ ਗਯੋ । ਕਰ ਬੇਦਨ ਪੁਨ ਭਾਖਤ ਭਯੇ । 

ਸਭ ਸੈਦੇਸ ਪ੍ਰਿਥੀਏ ਕਾ ਕਹਾ । ਸ਼੍ਨ ਚੋਦੂ ਮਨ ਆਨੰਦ ਲਹਾਂ । 

ਠਿਜਾਂ ਮਨ ਮਹਿੰ ਤਿਨ ਐਸ ਵਿਚਾਰੀ । ਘਰ ਫੁਟਯੋ ਅਬ ਕਰਉ ਸੰਘਾਰੀ ॥ 38 ॥ 
ਦੋਹਰਾ 

ਪਠਯੋ ਦੂਤ ਤਬ ਦਰਬ ਦੇ ਪ੍ਰਿਥੀਏ ਕੇ ਨਿਕਟਾਰ । 

ਪ੍ਰਿਥੀਏ ਸਿਉ ਮਸੇ ਲਿਖਯੋ ਆਵਹੁ ਨਿਕਟ ਹਮਾਰ ॥ 39 ।। 
ਚੌਪਾਈ 

ਦੂਤ ਆਇ ਧਨ ਪ੍ਰਿਥੀਏ ਦੀਨੋ” । ਕਰਯੋ ਸਮੋਧ ਬਹੁਤ ਹਿਤ ਕੀਨੋ” । 

ਤੁਮ ਪ੍ਰਤਿ ਚੋਦੂ ਅਸ ਬਚ ਭਾਖੰ । ਮਨ ਮਾਹਿ ਤੁਮ ਕਛੁ ਚਿੰਤ ਨਾ ਰਾਖ । 

ਚੈਦੂ ਨਿਕਟਿ ਸਿਤਾਬੀ ਚਲੋ । ਤਾਂ ਸਿਉ ਮਿਲ ਨਿਜ ਵੈਰੀ ਦੁਲੋ । 

ਧੈਨ ਗ੍ਰਿਹ ਰਾਖ ਦੂਤ ਸੈਗ ਧਾਯੋ । ਪ੍ਰਿਥੀਆ ਹਰਖਤ ਤੁਰਤ ਸੂ ਆਯੋ ॥ 40 ॥ 
ਦੋਹਰਾ 

ਪ੍ਰਿਥੀਆ ਚੈਦੂ ਕਉ ਮਿਲਯੋ ਅਤਿ ਹਿਤ ਮਨ ਧਾਰ । 

ਚੋਦ ਬਹੁ ਆਦਰ ਕੀਓ ਮਿਲਯੋ ਸੁ ਭੁਜਾਏ ਪਸਾਰ ॥ 41 ॥ 


ਗਿ ਨ ਸਦ ਤਤ 
&॥ ਪੁੰਥੀ ਵਡਿ 'ਅ ਪੋਥੀ ਪੜਿਓਂ 5ਅ ਪੰਥ) ਅਬੁਸੇ “ਮ ਤੋਂ ਏ ਪੋਥੀ ਦਰਥ “ਅ ਪੋਥੀ ਬਾਹ 


ਅਧਿਆਇ ਛੇਵਾਂ , 19? 


ਚੌਪਾਈ 
ਦੌਉ ਪਾਪਿ ਮਤਿ ਧਰ ਇਕਠਾਏ । ਇਕ ਆਸਨ ਬੈਠੇ ਹਰਖਾਏ । 
ਨਿਜ ਦੁਖ ਪ੍ਰਿਥੀਏ ਰੋਇ ਸੁਨਾਯੋ । ਸੁਨ ਚੈਦੂ ਤਿਹੈ ਧੀਰ ਧਰਾਘੰ । 
ਪਰਸਪਰ ਕੀਨੋ ਮਿਤਾਚਾਰਾ । ਪਾਗ ਵਟਾਇ ਹਰਖ ਮਨ ਧਾਰਾ । 
ਬਹੁਰ ਚੈਦੂ ਕੀਨ ਉਚਾਰੀ.। ਸੁਨੋ ਮੀਤ ਤੁਮ ਬਾਤ ਹਮਾਰੀ । 42 ॥ 
._ ਦੌਹਰਾਂ 
ਸਗਾਈ ਪੁਤੀ ਕੀ ਪਠੀ ਤਾਂਕੇ ਸਦਨ ਮਝਾਰ । 
ਪੁਠੀ ਮੌੜ ਮੌਕਉਂ, ਤਿਨਹਿ_ਕ੍ਰਕਰ ,ਕੀਨ,ਉਚ੍ਹਾਰ੍‌ ।। 42 ।( 
``ਚੌਪਾਈ _..__ . 
ਔਰ ਠੌਰ ਸਤ ਲੀਓ ਵਿਵਾਰੇ । ਇਹ ਸੁਨਕੋਂ ਮੌਰੇ ਮਨ ਦਾਹੇ 
ਕਹਿ ਪ੍ਰਿਥੀਆ ਤਿਹ ਮਾਨ ਗੁਰਾਈ । ਆਂਖ ਤਰੈ ਨਹਿ ਕਿਸੇ ਲਿਆਈ ।! 
ਕਹਿ ਚੰਦ ਤਿਹੰ ਮਾਨ ਨਿਵਾਰਹੁੰ । ਗੁਰ ਅਹੈਕਾਰੀ ਤਿਸੋਂ ਸੰਘਾਰਹੁੰ । 
ਬਾਦਸ਼ਾਹ.ਕਉ [ਹਉ |! ਕਰਉ” ਤਯਾਰ । ਚਲ ਲਾਹੌਰ ਤਿਹ ਕਰਹੁ ਸ਼ਘਾਰ 441 
“". ___ਦੌਹਰਾ 
ਚਿੰਤ ਤਿਆਗ ਤਮ ਗ੍ਰਿਹਿ ਬਸੌ ਕਰਉ” ਗੁਰੁ ਜਗ ਤੌਂਹਿ । 
ਜਬ ਤਾਹਿ ਸੰਘਾਰਹਉ ਪਰੈ ਸ਼ਾਂਤਿ ਤਬੈ ਮੋਹਿ । 42 ॥ 
ਚ ___ ਚੌਪਾਈ 
ਬਾਰ ਬਾਰ ਯਾਹਿ ਦੁਸ਼ਟਿ ਉਚਾਰੇ । ਸੁਨ ਪ੍ਰਿਥੀਆ ਆਨੰਦ ਮਨ ਧਾਰੇ । 
ਚੰਦੂ ਧਨ ਪ੍ਰਿਥੀਏ ਕਉ ਦਯੋ ।,ਬਿਦਾ ਹੋਇ ਪ੍ਰਿਥੀਆ ਗ੍ਰਿਹਿ' ਅਯੋ । 
ਪ੍ਰਿਥੀਏ ਚਿੰਤਾ ਦੂਰ ਗਵਾਈ£ । ਨਿਸਚੈ ਅਬ. ਲੋਵਰ੍‌ੰ” ਗੁਰਿਆਈ । ` 
ਸਲਹੀ ਕੇਵਲ ਹੇਤਿ ਹਮਾਰੇ । ਚੰਦੂ ਨਿਜ ਹਿਤ ਤਾਂਹਿ ਸੰਘਾਰੇ ॥ 46 ॥' 
ਦੋਹਰਾ . 
ਚੰਦੂ ਪ੍ਰਿਥੀਏ ਮੋਲ ਕੀ ਕਹੀ ਕਥਾ ਪ੍ਰਗਟਾਇ । 
ਭਗਤ ਸਿੰਘ ਸਿਖ ਕੀ ਕਥਾ ਸੁਨਹੁ ਅਧਿਕ ਚਿਤ ਲਾਇ ॥ 47 ॥ 


ਚੌਪਾਈ ਏ 
ਸ੍ਰੀ ਗੁਰੁ ਤਾਰੇ ਸਿਖ ਅਨੰਤ । ਕੌਨ£ ਕਵੀ ਜੋ ਭਾਖੋ ਅੰਤ ! 
ਨਖਿਯਤ ਗਨੈ ਤਰੈਗ ਗ਼ਨ ਜਾਵੈ । ਗੁਰੁ ਸਿਖ.ਤਾਰੇ ਅੰਤ ਨੂੰ ਪਾਵੈ । 
ਦਯਾ [ਜਨਮਜ” ਅਰ ਪਤਿ ਕ੍ਰਿਪਾ ਕਰ, ਮੌਹ ਸੁਨਾਈ ਸੁਨੋ ਹਰਖ ਧਰ । 


ਗੁਰ ਅਰਜਨ ਕੇ` ਨਿਕਟਿ ਰਹਾਵੋ । ਗੁਰਮੁਖ ਨਾਮ ਬਹੁ ਸੇਵ ਕਮਾਵੈ । 


॥ਅ ਪੌਥੀ ਸ੍ਰਕਰ _ “ਅ ਪੌਬੀ ਵਿਚੋ” _$ਅ ਪੌਥੀ ਹਟਾਈ _'ਅ ਤੋਂ ਏ ਖੋਸਹ੍ਰੰ _'ਅ ਪੌਥੀ ਕਵਨ “ਅ 
ਪੋਥੀ ਵਿਚੋ 8 ਰ੍ .... ” 


198 ਗੁਰ ਬਿਲਾਸ ਪਾਤਸ਼ਾਹੀ ੬ 


ਹਾਥ ਜੋਰ ਤਿਨ ਐਸ ਉਚਾਰਾ । ਦਯਾ ਸਿੰਧ ਤੁਮ ਰੂਪ ਮੁਰਾਰਾ । 

ਹੇ ਪ੍ਰਭ ਜੀ ਮੁਹਿ ਕਰੋ ਬਖਾਨਾ । ਗੁਰ ਕਾ ਭਾਣਾ ਜਿਨ ਸਿਖ ਮਾਨਾ । 

ਸਨਮੁਖ ਸਿਖ ਜੌ ਰਹਤ ਅਪਾਰਾ । ਦਰਸ ਕਰਾਵੌ ਮੋਹਿ ਮੁਰਾਰਾ । 

ਕਹਤ ਐਸ ਕਛੁ ਦਿਨ ਚਲ ਗਏ । ਸੀ" ਗੁਰੁ ਉਤਰ ਕਛ੍ਹ ਨ ਦਏ । 

ਅਧਿਕ ਪ੍ਰੋਮ ਤਿਹ ਸੀ ਗੁਰ ਦੇਖਾ । ਏਕ ਦਿਵਸ ਇਮ ਕਹਾ ਅਲੋਂਖਾ । 

ਸਨਮੁਖ ਸਿਖ ਭਿਖਾਰੀ ਨਾਮਾਂ । ਜਪੇ ਗੁਰੂ ਗੁਰ ਆਠ ਜਾਮਾਂ । 48 ॥ 
ਦੌਹਰਾ 

ਗੁਜਰਾਤ ਮਾਂਹਿ ਸੋ ਬਸਤ ਹੈ ਗੁਰ ਬਿਨ ਸਵਾਸ ਨ ਜਾਇ । 

ਪ੍ਰਭ ਭਾਣਾ ਤਿਹ ਮਨ ਬਸੈ ਤੁਮ ਜਾ ਦਰਸ ਦਿਖਾਇ ॥ 49 ॥ 
ਚੌਪਾਈ 

ਗੁਰਮੁਖ ਸੀ ਗੁਰੂ ਆਗਯਾ ਪਾਏ । ਗੁਜਰਾਤ ਓਰ ਚਲਿਓ ਹਰਖਾਏ । 

ਚਲਤ ਪੰਥ ਮਨ ਐਸ ਵਿਚਾਰੀ । ਸਰੀ ਮੁਖ ਤਾਂਕੀ ਉਪਮ ਉਚਾਰੀ ॥ 

ਦੇਖਹੁ ਰਹਿਤ ਕੌਸ ਤਿੰਹ ਹੋਈ । ਔਸ ਵਿਚਾਰਤ ਪਹੁਚਿਓ ਸੋਈ । 

ਗੁਜਰਾਤ ਬੀਚ ਭਿਖਾਰੀ ਸਦਨਾਂ । ਪੁਛਤ ਗਏ ਧਾਰ ਦੁਖ ਕਦਨਾ ॥ 50 ॥ 
ਦੋਹਰਾ 

ਗੁਰਮੁਖ ਆਗੇ ਦੇਖਿਓ ਤਿਹ ਘਰ ਪੁਤ ਵਿਵਾਹ । 

ਅਬਲਾ ਮੰਗਲ ਗਾਵਹਿ ਮਨ ਮਹਿ ਬਢਯੋ ਉਮਾਹ ॥ 51 ॥ 
ਚੌਪਾਈ 

ਭਿਖਾਰੀ ਦੇਖਿਓ ਕਿਰਤ ਕਮਾਵਤ । ਸਤਰੋਜੀ ਟੁਟੀ ਗੋਢ ਲਾਵਤ । 

ਜਾਇ ਪ੍ਰਨਾਮ” ਕਰੀ ਤਬ ਗੁਰਮੁਖ । ਦਰਸ਼ਨ ਦੌਹਿ ਪਠਯੋ ਗੁਰ ਸਨਮੁਖ । 

ਭਿਖਾਰੀ ਉਠ ਬਹੁ ਆਦਰ ਕੀਨਾ । ਚਰਨ ਬੋਦ ਤਿਹ ਆਸਨ ਦੀਨਾ । 

ਭਿਖਾਰੀ ਗ੍ਰਿਹ ਕਾਰਜ ਲਪਟਾਯੋ£ । ਗੁਰਮੁਖ ਦੇਖ ਅਧਿਕ ਬਿਸਮਾਯੋ । 52 ॥ 
ਦੋਹਰਾ 

ਤਿਹ ਮਨ ਕੀ ਤਬ ਜਾਨ ਕੇ ਐਸ ਭਿਖਾਰੀ ਕੀਨ । 

ਗੁਰਮੁਖ ਕਰ ਨਿਜ ਕਰ ਗਹਿਓ ਬਡੋ ਹਰਖ ਚਿਤ ਲੀਨ ॥ 53 ।। 
ਚੋਪਾਈ 

ਵਿਵਾਹ ਸਮਗਰੀ ਤਾਂਹਿ ਦਿਖਾਈ । ਬਸਤ੍ਰ ਸ਼ਸਤ੍ਰ ਜੋ ਬਨਤ ਬਨਾਈ । 

ਭਖਨ ਸੁਤ ਤੀਅ ਕੇਰ ਅਪਾਰਾ । ਕੜ੍ਹ ਘੜੇ ਕਛੁ ਘੜਤ ਸੁਨਾਰਾ । 

ਆਗੇ ਚਲ ਪਨ ਔਰ ਦਿਖਾਈ । ਜਹਿ ਕੌਠਾ ਥਾ ਭਰਾ ਮਿਠਾਈ । 

ਆਗੇ ਕੁਠੜੀ ਮਾਹਿ ਦਿਖਾਵਾ । ਮ੍ਰਿਤਕ ਸਾਜ ਜੋ ਕਰ ਟਿਕਠਾਵਾ 54 ॥ 


8ਅ ਪੌਬੀ ਸਤਿ _“ਅ ਪੌਥੀ ਮਗ _'ਅ ਤੋਂ ਏ ਪੌਬੀ ਕੁਹਾਰ “ਅ ਤੋਂ ਏ ਪੋਥੀ ਉਲਕ੍ਰਯੋ 


ਅਧਿਆਇ ਛੇਵਾਂ 199 


ਦੋਹਰਾ. 

ਖਫਨ ਆਦਿਕ ਸਾਜ ਸਭ ਤਿਹ ਠਾਂ ਧਰੇ ਬਨਾਇ । 

ਗੁਰਮੁਖ ਦਿਖ ਅਸਚਰਜ ਹੂ ਪੁਛਯੋਂ ਮਨ ਬਿਸਮਾਇ ।। 55 ।॥ 
ਚੌਪਾਈ 

ਕਿਹ ਕਾਰਜ ਇਹੁ ਮ੍ਰਿਤਕ ਸਮਾਜਾ । ਧਰਯੋ ਈਹਾਂ ਮੌਕਉ" ਕਹੁ ਕਾਜਾ । 

ਭਿਖਾਰੀ ਕਹਾ [ਕਛੂ ] ਦਿਵਸ ਬਿਹਾਵਹਿ । ਪੁਨ ਤੋਕਉਂ ਸਭ ਬਾਤ ਸਨਾਵਹਿ ॥ 

ਐਸੈ ਕਹ ਤਿਹ ਠਾਂ ਚਲਿ ਆਏ । ਜਹਿ ਸਤਰੌਜੀ ਕਉ ਗਠ ਲਾਏ । 

ਗੁਰਮੁਖ ਕਹਾ ਇਸੈ ਕਿਯਾ ਕਰੋਂ । ਭਿਖਾਰੀ ਕਹਾ ਇਹ ਭੀ ਦਿਹ ਧਰੇ । 56 ॥ 
ਦੋਹਰਾ 

ਗੁਰਮੁਖਿ ਮਨਿ ਬਿਸਮਹਿ ਭਯੋ ਇਹ ਗੁਰ ਉਪਮਾ ਉਚਾਰ । 

ਇਹੁ ਤਉ ਕਾਰਜ ਗ੍ਰਿਹ ਪਰਿਯੋ ਧੋਧੇ ਰੂਪ ਨਿਹਾਰ ॥ 57 ॥ 

ਰ ਚੌਪਾਈ 

ਗੁਰਮੁਖਿ ਕੀ ਬਹੁ ਸੇਵਾ ਕਰੀ । ਭਿਖਾਰੀ ਮਨਿ ਅਤਿਸੇ ਹਿਤ ਧਰੀ । 

ਪਰੀ ਰੈਨ ਪੁਨ ਦਿਵਸ ਚੜਾਯੋ । ਭਿਖਾਰੀ ਸਾਜ ਸਭੈ ਇਕਠਾਯੋਂ । 

ਜਨੇਤ ਬਣਾਇ ਬਿਆਹ ਸਤ ਕਯੋ । ਵਿਵਾਹ ਹਰਖ ਕਰ ਆਵਤ ਭਯੋ । 

ਆਨੰਦ ਬਾਜੇ ਬਜਤ ਅਪਾਰਾ । ਗਾਵਤ ਤਰਨੀ ਮੰਗਲ ਚਾਰਾ । 58 ।। 
ਦੌਰਹਾ 

ਸਤ ਵਿਵਾਹ ਆਯੋ ਜਬੋ ਭਿਖਾਰੀ ਸਦਨ ਮਝਾਰ । 

ਉਪਜ ਸੂਲ ਸੁਤ ਮ੍ਰਿਤ ਹ੍ਰੈ ਅਬਲਾ ਰੁਦਨ ਉਚਾਰ ।। 59 ।। 
ਚੌਪਾਈ 

ਜੇ ਅਬਲਾ ਥੀ ਮੰਗਲ ਗਾਵਤ । ਤੇ ਸਭ ਰੋਦਨ ਉਚ ਸੁਨਾਵਤ । 

ਭਿਖਾਰੀ ਸੋਈ ਬਿਬਾਨ ਕਢਾਈ । ਜੌ ਆਗੇ ਤਿਨ ਧਰਿਯੋਂ ਬਨਾਈ । 

ਸੋ ਬਿਬਾਨ ਖਫਨ ਸੋ ਪਾਯੋ । ਮਿਤਕ ਕ੍ਰਿਆ ਕਰ ਦਾਹ ਕਰਾਂਯੋ ॥ 

ਸੌਹਲਾ ਪੜ ਪ੍ਰਸਾਦਿ ਵਰਤਾਈ । ਜਿਉਂ ਗੁਰ ਨਾਨਕ ਰੀਤਿ ਚਲਾਈ । 

ਪਰਚਾਵਣੀ ਕਉ ਥੇ ਜੇ ਨਰ ਆਏ । ਤਰੇ ਤਾਹਿ ਸ਼ਤਰੋਜੀ ਪਾਏ” । 

ਦਿਖ ਗੁਰਮੁਖ ਮਨ ਬਿਸਮਹਿ ਭਯੋ । ਕਿਆ ਕੱਤਕ ਇਹੁ ਪ੍ਰਭ ਜੀ ਕਯੋ । 60 । 
ਦੌਹਰਾ ਰ 

ਪ੍ਰਚਾਵਣੀ ਕਰ ਸਭ ਲੌਕ ਗਏ ਅਪਨੇ ਸਦਨ ਮਝਾਰ ।। 

ਤਬ ਲੌ ਨਿਸ ਆਵਤ ਭਈ ਲੋਪ ਦਿਵਸ ਤਿਹ ਵਾਰ ॥ 61 ॥ 


£ਅ ਪੋਥੀ ਬਤਓ _£&ਅ ਪੌਥੀ ਵਿਚੋ“ 5ਅ ਪੋਥੀ ਫਸਯੋ _“ਅ ਪੌਥੀ ਬਥਿਛਾਏ 


200 


ਗੁਰ ਬਿਲਾਸ ਪਾਤਸ਼ਾਹੀ ੬ 


ਚੌਪਾਈ ਰ 
ਭਿਖਾਰੀ ਕਉ ਇਕਾਂਤ ਦਿਖ ਪਾਏ । ਗੁਰਮੁਖ ਤਬ ਯਹਿ ਬੰਨ ਸੁਨਾਏ । 
ਜੇ ਤਮ ਪਤ ਮਿਤ੍ਰ ਕਉ ਜਾਨਤ । ਵਿਵਾਹ ਜਤਨ ਕਾਹੇ ਹਿਤ ਠਾਨਤ ॥ 
ਵਿਵਾਹ ਕਰਨ ਕੀ ਜੇ ਥੀ ਚਾਹਾਂ । ਸੁਤ ਕੀ ਉਮਰ ਗੁਰੁ ਤੇ ਪਾਹਾ । 
ਗੁਰਮੁਖ ਜਬ ਇਹ ਭਾਂਤ ਬਖਾਨੇ । ਭਿਖਾਰੀ ਉਤ ਦੀਉ' `ਸੁਜਾਨੇ ॥ 62 ॥ 
ਦੋਹਰਾ 
ਗਿਹ ਸੁਤ ਧਨ ਤ੍ਰਿਅ ਜੋ ਅਹੇ ਸਭ ਮਿਥਿਯਾ ਜਗ ਜਾਨ । 
ਝਠਾ ਹੀ ਇਨ ਮਹਿ ਰਚੇ ਸਭ ਏ ਬੋਧਨ ਮਾਨ” ॥ 63 ॥ 


ਚੌਪਾਈ ਰ 
ਝਠ ਸਮਗ੍ਰੀ ਇਹ ਜਗ ਜਾਨਉ । ਇਨਕੇ ਹੇਤ ਜਤਨ ਕਿਆ ਠਾਨਉਂ 
ਸਿਖੀ ਸਿਦਕ ਭਰੋਸਾ ਦਾਨ । ਗੁਰੁ ਤੇ ਮੰਗੀਐ ਨਾਮ ਨਿਧਾਨ । 
ਸਦ ਅਨੰਦ ਗੁਰ ਭਾਣੇ ਕਰੀਏ । ਜੌ ਗੁਰ ਭਾਣਾ ਸਤਿ ਵਿਚਰੀਐ । 
ਜਿਸ ਕੀ ਵਸਤ ਸੋਇ ਜਉ ਲੋਵੈ । ਭਾਣੇ ਗੁਰ ਸਿਖ ਹਰਖ ਧਰੇਵੈ ॥ 64 । 


ਦੋਹਰਾ 
ਔਰ ਬਾਤ ਇਨ ਕੀ ਸੁਨੋ ਭਯੋ ਮਿ੍‌ਤ ਜਿਹ ਹੇਤਿ । 
ਪ੍ਰਬ$ ਜਨਮ ਮੁਹਿ ਪੁਤ ਜੌ ਤਪਸੀ ਤਪਹਿ ਨਿਕੇਤ ।। 65 ॥ 

ਚੌਪਾਈ 

ਬਨ ਮਹਿ ਸਦਾ ਰਹੈ ਤਪ ਲੀਨਾ । ਮਨ ਇੰਦੈ ਸਭ ਹੀ ਦਿੜ ਕੀਨਾਂ । 
ਜਬ ਖੁਧਿਆ ਤਿਹ ਤਨ ਤਪਤਾਵੈ । ਨਗਰ ਏਕ ਗ੍ਰਿਹ ਮਾਂਗ ਅਘਾਵੇ । 
ਬਹੁਰੋ ਕਰਨ ਜਾਇ ਤਪ ਲਾਗੇ । ਔਰ ਕਿਸੀ ਤੇ ਕਛੂ ਨ ਮਾਂਗੇਂ । 
ਏਕ ਦਿਵਸ ਨਗਰੀ ਮਹਿ ਆਯੋ । ਭੋਜਨ ਕਰ ਤਿਹ ਉਦਰ ਭਰਾਂਯੋ ॥ 66 ।। 


ਦੋਹਰਾ 
ਉਦਰ ਪ੍ਰ ਜਬ ਨਿਕਸਿਓ ਤਪਸੀ ਮਨ ਸੁਖ ਪਾਇ । 
ਤਿਸੀ ਗਲੀ ਬੋਸਵਾ ਸਦਨ ਆਇ ਖੜੀ ਸਮ੍ਹਾਇ । 67 ।। 


ਚੌਪਾਈ 
ਬਸਤ ਭੂਖਨ ਰੂਪ ਅਪਾਰੀ । ਮਾਨਹੁ ਰਤਿ ਰੋਭਾ ਉਰ ਧਾਰੀ । 
ਦਿਖ ਤਪਸੀ ਤਿਹ ਮੌਹਤਿ ਭਯੋ । ਮਿਲਨ ਤਾਂਹਿ ਤ੍ਰਿਅ ਕਉ ਚਿਤ ਕਯੌ । 
ਬੇਸਵਾ ਤਪਸੀ ਰੂਪ ਨਿਹਾਰਾਂ । ਚਾਹਤ ਤਾਂਕੋ ਕਰਉ” ਭਤਾਰਾ । 
ਲੌਕ ਲਾਜ ਕਰ ਦੋਊ ਥਾਕੇਂ । ਮੰਨਸਾ 'ਪੁਰਨ ਭਈ ਨ ਵਾਂਕੇ ॥ 68 ॥ 


ਪਦ ਦਾਦ ੨ ਹੂ " ੩ ਰ: ੨ ਭ 
84 ਪੋਥੀ ਕਰਯੋ _“£ਅ ਅੰਤ ਏ ਪੰਥ) ਫਾਸ ਸਮਾਨ 8% ਪੋਥੀ ਪੱਛਲ _“ਅ ਪੌਥੀ ਕੌਦਲੀ 


ਅਧਿਆਇ ਛੌਵਾਂ . 201 


ਦੋਹਰਾ 
ਪਰਸਪਰ ਲੌਚਨ ਤਾਂਹਿ ਕੇ ਭਏ ਮੋਹਤ ਤਿਹੈ ਵਾਰ । 
ਮਾਨੋ ਨਾਗਨਿ ਛੁਹਿ ਗਤੀ ਦੁਹੂੰ ਨ ਦੇਹਿ ਸੈਭਾਰ॥ 69 | 
ਚੌਪਾਈ 
ਤਪਸੀ ਮੋਹਤ ਬਨ ਮਹਿ ਗਯੋਂ । ਨਿਜ ਕਟੀਆ ਜਾਇ ਮਿਰਤਕ ਭਯੋ । 
ਬੋਸਵਾ ਭੀ ਨਿਜ ਗ੍ਰਿਹ ਮਿਰਿਤ ਪਾਈ । ਤਪਸੀ ਮਿਲਨ ਵਾਸਨਾਂ ਧਾਈ । 
ਤਪ ਪ੍ਰਭਾਵ ਤਪਸੀ ਥਾਂ ਜੋਈ । ਹਮਰੇ ਗ੍ਰਿਹ ਆ ਸੁਤਾਂ ਭਯੋ ਸੋਈ । 
ਪਾਇ ਜਨਮ ਗੁਰ ਦਰਸ ਨਿਹਾਰੀ । ਭਯੋ ਮੁਕਤ ਸੋਦੇਹ ਨਿਵਾਰੀ ॥ 70 ॥। 
ਦੋਹਰਾ 
ਤਪਸੀ ਦਰਸ ਪ੍ਰਤਾਪ ਤੇ ਜਨਮ ਬੇਸਵਾ ਆਇ । 
ਜਿਖਨ ਗਿਹ ਪੁਤੀਂ ਭਈ ਬਹੁਰ ਮਿਲੀ ਤਿਹਿਆਇ॥71॥ 
ਚੌਪਾਈ ਰ ਰ 
ਪੁਰਬ ਜਨਮ ਇਛਾ ਦੁਹ੍ਹੈ ਕੀਨੀ । ਪਰਸਪਰ ਮਿਲੇ ਹੇਤ ਅਤਿ ਲੀਨੀ । 
ਭਯੋ ਵਿਰਕਤ ਚਿਤ ਅਬ ਸੋਈ । ਇਸਤ੍ਰੀ ਮਿਲਤ ਮਿਤ੍ਰਕ ਅਬ ਹੋਈ । 
ਸਤ ਭਯੋ ਮੁਕਤਿ ਜੁ ਤਿਆ ਰਹਾਈ । ਸਿਖਨ ਕੀ ਇਹ ਸੇਵ ਕਰਾਈ । 
ਕਰ ਸੇਵਾ ਸੋ ਮੁਕਤੀ ਪਾਵੈ । ਗੁਰ ਪ੍ਰਸਾਦਿ ਭਵ ਮਰਨ ਮਿਟਾਵੈ ।॥?2॥.' 
ਦਹਰਾਂ ਰ ਰ 
ਆਪਣੇ ਕੌਤਕ ਆਪ ਹੀ ਸਤਿਗੁਰ ਹਰਖ ਦਿਖਾਇ । 
ਤਾਂਤੇ ਗੁਰ ਭਾਣੇ ਸਦਾ ਰਹ ਹਰਖ ਗੁਨ ਗਾਇ !173 ॥ 
ਚੌਪਾਈ 
ਫਿਖਾਰੀ ਨੋ ਇਮ ਬੈਨ ਸਨਾਏ । ਭਾਈ ਗੁਰਮੁਖ ਮਨ” ਸੁਖ ਪਾਏ । 
ਬਾਰੰਬਾਰ ਬੈਦਨਾ ਕਰੀ । ਚਰਨ ਧੂਰਿ ਤਿਹ ਮਸਤਕ ਧਰੀ ।' 
ਬਹੁਰ ਕਹਿਓ ਜੈਸੇ ਗੁਰ ਕਹਾ । ਅਸ ਸਨਮੁਖ ਹਮ ਨੇਤੀ ਲਹਾ । 
ਬਹੁਰ ਭਿਖਾਰੀ" ਬਚਨ ਅਲਾਏ । ਸਨਮੁਖ ਅਛਰ ਚਾਰ ਲਗਾਏ ।। 74 ॥ 
ਰ ਦੋਹਰਾ ਰ ਰ 
ਅਬ ਸੰਸਾ ਪ੍ਰਾਪਤ ਭਯੋ ਮੌਕਉ ਗੁਰੁ ਪ੍ਰਸਾਦਿ । 
ਗੁਰੁ ਭਾਣੇ ਸਭ ਹੀ ਮਿਲਹਿੰ ਕਰਉ” ਗੁਰੂ ਗੁਰਾਂ ਜਾਪ ॥ 72 । 
ਚੌਪਾਈ 
ਸਨ ਮਨ ਗੁਰਮੁਖ ਆਨੰਦ ਪਾਯੋ । ਵਿਦਾ ਪਾਇ ਗੁਰ ਓਰ ਸਿਧਾਯੋ । 
ਧੰਨ ਗੁਰੂ ਧੈਨ.ਸ਼ਿਖ.ਸੁਖ ਗਾਵਤ । ਚਲਿਓ ਪੋਥ ਗੁਰਮੁਖ ਸੂਖ ਪਾਵਤ । 


-_.-----------=ਝ- 
ਅਅ ਤੋਂ ਏ ਪੋਥੀ ਪ੍ਰਗਟਯੋ “ਅ ਪੋਥੀ ਰਿਦਿ 'ਅ ਪੌਥੀ ਸਤਿਗੁਰ 


202 ਗੁਰ ਬਿਲਾਸ ਪਾਤਸ਼ਾਹੀ ੬ 


ਸੀ ਗੁਰ ਕੇ ਆਇ ਪਗ ਲਪਟਾਯੋ । ਧੰਨ ਧੰਨ ਗੁਰ ਮੁਖਹੁੰ ਅਲਾਯੋ । 
ਸੀ ਗੁਰੁ ਪੂਛੀ ਸੁਖ ਸੇ ਆਏ । ਸਿਖ ਸਨਮੁਖ ਕੇ ਦਰਸ਼ਨ ਪਾਇ ॥ 76 ॥ 
ਦਹਰਾਂ 
ਤਬ ਗੁਰਮੁਖ ਕਰ ਜੋਰ ਕੋ ਸਭ ਹੀ ਕਹਿਓ ਸੁਨਾਇ । 
ਜੋ ਪ੍ਰਸੰਗ ਤਿਹ ਠਾਂ ਭਯੋ ਪੁਨਹਚਰਨ”! ਲਪਟਾਇ ॥ 77 ॥ 
ਚੌਪਾਈ 
-. ਭਏ ਪ੍ਰਸੈਨ ਸ੍ਰੀ ਗੁਰ ਸਵਾਮੀ । ਦਯਾ ਸਿੰਧ ਗੁਰੂ ਅੰਤਰਜਾਮੀ । 
ਸੀ ਮੁਖ ਕਹਾ ਮਾਂਗ ਰੁਚ ਜੋਈ । ਜੌ ਮਾਂਗੇ ਅਬ ਦੇਵਹੰ ਸੋਈ । 
ਹਾਥ ਜੌਰੁ ਗੁਰਮੁਖ ਤਬ ਕਹਾ । ਹੇ ਪ੍ਰਭ ਜੈਸੀ ਭਿਖਾਰੀ ਲਹਾ । 
_ਸ਼ਿਥੀ ਸਿਦਕ ਭਰੌਸਾ ਦੀਜੈ । ਨਾਮ ਦਾਨ ਇਹ ਚਾਰੋਂ ਕੀਜੈ । 78 ॥ 
ਦੌਹਰਾ _ 
ਭਾਣਾ ਜਸ ਮਾਨਯੋ ਪ੍ਰਭੂ ਭੇਖਾਰੀ ਸੁਖ ਪਾਇ । 
ਤਸ ਭਾਣਾ ਮੈ ਮਨ ਬਸੈ ਹੋ ਗੁਰ ਕਰੋ” ਸਹਾਇ 1 73 ॥ 
ਚੰਪਾਈ 
ਸਤਿ ਬਚਨ ਸ੍ਰੀ ਮੁਖ ਤਬ ਕਹੇ । ਸੁਨ ਗੁਰਮੁਖ ਮਨ ਆਨੰਦ ਲਹੇ 1 
ਇਹ ਬਿਧ ਤਾਰੇ ਸਿਖ ਅਪਾਰਾ । ਗੁਰ ਅਰਜਨ ਸਨਈਏ ਨਿਰਧਾਰਾ ॥ 80 ॥ 
ਦੋਹਰਾ 
ਇਹੁ ਪ੍ਰਸੋਗ ਪੂਰਨ ਭਯੋ ਸਿਖ ਗਾਥ ਸੁਖ ਪਾਇ । 
ਜੌਗੀ ਗਥ ਆਗੇ ਸੁਨਹੁ ਮਨ ਮਹਿ ਸੁਖ ਉਪਜਾਇ 1 81 ॥ 
ਚੌਪਾਈ 
ਸੰਕਰਗੜ” ਇਕ ਨਗਰ ਅਪਾਰਾ । ਦਬਾਬੋ ਮੈ ਸੁਨੀਏ ਨਿਰਧਾਰਾ । 
ਇਕ ਜੌਗੀ ਤਿੰਹ ਠਾਂਵ ਬਾਸਾਵੈ.। ਸਦਾ ਸੰਭੂ ਕੀ ਪੂਜ ਕਰਾਵੇ । 
ਬਹੁਤ ਕਾਲ ਤਿਨ ਪੂਜਾ ਕਰੀ । ਸ਼ਿਵ ਦਰਸ਼ਨ ਕੀ ਇਛਾ ਧਰੀ । 
ਤਿਹੈ ਪੂਜਾ ਦਿਖ ਸ਼ਿਵ ਹਰਖਾਏ । ਭੇਂ ਪ੍ਰਤਖ ਸ਼ਿਵ ਸਨਮੁਖ ਆਏ ॥। 82 ॥ 
ਦਹਰਾ ਰ 
ਹੁਇ ਪ੍ਰਸੰਨ ਸ਼ਿਵ ਯੰ” ਕਹਾ ਮਾਂਗਹੁ ਸੁਤ ਰੁਰਚਿ ਹੋਇ । 
ਵਰ ਮਨ ਇਛਤ ਲੇਹੁ ਤੁਮ ਤੋਂ ਕਉਂ ਦੇਵਉ ਸੋਇ ॥ 83 ।। 
ਚੌਪਾਈ 
ਤਬ ਜੋਗੀ ਇਮ ਬੈਨ ਅਲਾਏ । ਜੋ ਪ੍ਰਸੈਨਿ ਤੁਮ ਸੁਆਸੀ ਭਾਏ । 
ਤਉ ਇਹੁ ਵਰ ਪ੍ਰਭੁ ਮੌ ਕਉਂ ਦੀਜੈ । ਇਛਾ ਪੂਰ ਹਮਾਰੀ ਕੀਜੈ । 


£ਚ ਪੌਥੀ ਕਰਿ %ਅ ਪੌਥੀ ਪੁਗਹਿ $ਅ ਪੋਥੀ ਕਰਹੋ “ਦ ਪੌਥੀ ਗੜ ਸੰਕਰ %ਅ ਪੋਥੀ ਇਉਂ 


ਅਧਿਆਇ ਛੇਵਾਂ ਰ 203 


ਜੋ ਨਰ ਹਮਰਾ ਦਰਸ਼ਨ ਪਾਵੈ । ਏਕ ਬਰਸ ਵਹੁ ਸੁਰਗ ਭੁਗਾਵੈ । 
ਤਥਾ ਸਤਿ ਬੈਨ ਸ਼ਿਵ ਮੁਖੌ ਅਲਾਏ । ਭਏ ਲੌਪ ਵਰ ਜੌਗੀ ਪਾਏ ॥ 84।। 
ਦੋਹਰਾ 
ਪ੍ਰਗਟ [ਗਾਥ]" ਜਗ ਮਹਿ ਭਈ ਜੌਗੀ ਯਹਿ ਵਰ ਪਾਇ । 
ਨਰ ਨਾਰੀ ਆਵਤ ਭਏ ਜੌਗੀ ਦਰਸ਼ਨ ਪਾਇ ॥ 85 ॥ 
ਚੌਪਈ 
ਜੌਗੀ ਪ੍ਰਭਤਾ ਅਧਿਕ ਵਧਾਈ । ਨਿਸ ਦਿਨ ਦੁਆਰੇ ਭੀਰ ਰਹਾਈ । 
ਦੂਰ ਦੂਰ ਨਰ ਨਾਰੀ ਆਵਹਿ । ਜੌਗੀ ਕਾ ਆ ਦਰਸ਼ਨ ਪਾਵਹਿ 
ਕਰ ਦਰਸ਼ਨ ਮਨ ਐਸ ਅਲਾਵਹਿਂ । ਏਕ ਬਰਸ ਹਮ ਸੁਰਗ ਭੁਗਾਵਹਿੰ । 
ਜਉ ਕੋਉ ਆਵੈ ਦਰਸ਼ਨ ਕਰੇ । ਜੌਗੀ ਸੁਰਗ ਬਰਸ ਮੁਖ ਰਰੇ ॥ 86 ॥ 
ਦੌਹਰਾ ਰ 
ਸੰਕਰਗੜ ਨਰ ਨਾਰਿ ਜੌ ਸਭਨ ਦਰਸ ਤਬ ਕੀਨ । 
ਸਵਰਗ ਬਰਸ ਹਮ ਭੌਗ ਹਹਿੰ ਨਿਜ ਮਨ ਦਿ੍‌ੜਤਾ ਲੀਨ ॥ 87 ॥ 


ਚੌਪਾਈ 

ਤਿਲਕ ਨਾਮ ਖਤ੍ਰੀ ਸੁਭ ਚਾਰਾਂ । ਸ਼ੋਕਰਗੜ ਮਹਿੰ ਕਰਿ ਬਿਵਹਾਰਾ । 

ਨਿਰਧਨੁ ਸਦ ਹੀ ਹਾਟ ਚਲਾਵੈ । ਗੁਰੂ ਨਾਨਕ ਕਾ ਧਿਆਨ ਲਾਗਾਵੈ। 

ਸਭ ਲੌਗਨ ਮਨ ਏਹੁ ਵਿਚਾਰਾ । ਜੋਗੀ ਨਹੀ` ਇਨ ਨੈਨ ਨਿਹਾਰਾ । 

ਔਰ ਸਭੈ ਦਰਸ਼ਨ ਕਰ ਆਏ । ਸਵਰਗ? ਬਰਸ ਮਨ ਇਛਤ ਪਾਏ । 88 ॥ 
ਦੋਹਰਾ 

ਚਲਤ ਬਾਤ ਇਹ ਠਾਂ ਗਈ ਜੌਗੀ ਕੇ ਨਿਕਟਾਇ । 

ਔਰ ਸਭੈ ਦਰਸ਼ਨ ਕੀਓ ਤਿਲਕ ਨ ਦਰਸ਼ਨ ਆਇ ।। 89 ॥ 
ਚੌਪਾਈ 

ਜੋਗੀ ਸਨ ਮਨ ਬਿਸਮੈ ਪਾਯੋ । ਮਾਨੁਖ ਤਿਸਕੀ ਓਰ ਪਠਾਯੋਂ । 

ਜਾਇ ਤਿਨੈ ਅਸ ਬਾਤ ਉਚਾਰੀ । ਬੁਲਾਇਓ ਜੋਗੀ ਕਰੋ ਤਿਆਰੀ । 

ਕਹਾ ਤਿਲਕ ਜੋ ਦਰਸ਼ਨ ਕਰੈ । ਬਰਸ ਏਕ ਸਵਰਗ ਦ੍ਿਸ਼ਟਰੇ । 

ਸਵਰਗ ਇਛ ਹਮਰੇ ਮਨ ਨਾਹੀ” । ਕਿਹ ਕਾਰਣ ਹਮ ਤਿਸ ਪਹਿ ਜਾਹੀ” ॥ 90 ।। 
ਦੋਹਰਾ 

ਐਸੈ ਸਨ ਨਰ ਮੁੜ ਗਯੋਂ ਜੌਗੀ ਕੇ ਨਿਕਟਾਰ । 

ਮਹਾਰਾਜ ਐਸੇ ਕਹੇ ਸਵਰਗ ਨ ਇਛ” ਹਮਾਰ॥ 91 ॥ 


£% ਪੌਥੀ ਵਿਚੋ £“ਅ ਪੌਥੀ ਬੈਕੁੰਠ 5ਅ ਤੋਂ ਏ ਪੌਥੀ ਏਕ ਦਾਸਿ “ਅਅ ਪੰਥੀ ਕਾਮ 


204 ਗੁਰ ਬਿਲਾਸ ਪਾਤਸ਼'ਹੀ ੬ 


ਚੰਪਾਈ 

ਤਬ ਜੋਗੀ ਨਰ ਔਰ ਪਠਾਲੋ । ਸੋ ਭੀ ਸੁਨ ਐਸੇ ਮੁੜ ਆਯੋਂ । 

ਤਬ ਜੋਗੀ ਠਰ ਤਿ੍‌ਤੀਆ ਪਠਾਇਸ । ਇਹ ਬਿਧ ਤਾਂਕੋ ਬਚਨ ਸਿਖਾਇਸ । 

ਬਰਸ ਔਰ ਠਰ ਸੁਰਗ ਭੁਗਾਵਹਿ । ਇੰਦ ਰਾਜ ਹਮ ਤੋਹਿ ਦਿਵਾਵਹਿ । 

ਆਇ ਦਰਸ ਤਮ ਹਮਰਾ ਪਾਵਹੁ । ਬਨੋ ਸ਼ੋਕ੍ਰ ਤੁਮ ਸ਼ਰਗ ਭੁਗਾਵਹੁ ॥ 92 ॥ 
ਦਹਰ 

ਤਿਲਕ ਪਾਸ ਸੋ ਨਰ ਅਯੋ ਐਸੇ ਕਹਾ ਸੁਨਾਇ । 

ਤੋਹਿ ਪੁਰੈਦਰ ਕਰਤ ਹੈ ਜੋਗੀ ਦਰਸਨ ਪਾਇ ॥ 93 ॥ 
ਚੌਪਾਈ 

ਤਿਲਕ ਤਬੈ ਯੇ ਬਾਤ ਉਚਾਰੀ । ਸੁਰਗ ਰਾਜ ਨਹਿ ਚਾਹ ਹਮਾਰੀ । 

ਸੁਰਗ ਰਾਜ ਜੌ ਮਨ ਮਹਿ ਲਿਆਵਉ । ਤਬ ਜੌਗੀ ਕਾ ਦਰਸ਼ਨ ਪਾਵਉ” ' 

ਹਮਰੋ ਜਾਨ ਧਾਮ ਗੁਰੁ ਕੇਰੇ । ਕਈ ਸੁਰਗ ਜਿੰਹ ਚਰਨ ਬਸੇਰੋ॥ 

ਜੋਗੀ ਦਰਸ ਸਵਰਗ ਨਰ ਪਾਵਹਿ । ਇਹ ਤੇ ਹਮ ਨਹੀ ਦਰਸ਼ਨ ਜਾਵਹਿ । 94 ੧ 

____ਦੋਹਰਾਂ ਰ 

ਤਿਲਕ ਬਚਨ ਐਸੇ ਸੁਨੇ ਤ੍ਰਿਤੀਆ ਪੁਰਖ ਫਿਰਿਆਇ। 

ਜੋਗੀ ਪੁਤਿ ਐਸੇ ਕਹਾ ਨਹੀ ਸੁ ਦਰਸ ਦਿਖਾਇ' ॥। ੭2 ॥ 

ਰ ਚੌਪਾਈੀ 

ਜੋਗੀ ਮਨ ਮਹਿ ਇਹ ਵਿਚਾਰੇ । ਨਹਿ ਆਵਹਿ ਵਹੁ ਨਿਕਟ ਹਮਾਰੇ । 

ਕਯਾ ਮਨ ਤਾਂਕੇ ਆਈ ਬਾਤ । ਹਮ ਚਲ ਦੇਖਹਿ ਤਿੰਹ ਬਖਯਾਤ ॥ 

ਤਬ ਜੋਗੀ ਆਪਨਿ ਚਲ ਆਵਾ । ਆਇਓ ਜੋਗੀ ਤਿਲਕ ਸ੍ਨਾਵਾ । 

ਕਿਵਾੜ ਰਟੀ ਕੇ ਤਬ) ਜੜ ਦੀਨੇ? । ਭੀਤਰ ਬੈਠ ਧਯਾਨ ਗੁਰ ਕੀਨੇ । 96 ।। 
ਦੌਹਰਾ 

ਤਬ ਜੋਗੀ ਆਵਤ ਭਯੋ ਦੇਖੇ ਜੜੇ ਕਿਵਾੜ । 

ਤਹਾਂ ਬੈਠ ਮੁਖ ਸਿਉ ਕਹਾ ਹਮ ਕਉ ਦੇਹੁ ਦਿਦਾਰ ।੧ ੭71 
ਚੌਪਾਈ 

ਤਿਲਕ ਭੀਤਰ ਤੋਂ ਬਾਤ ਸੁਨਾਈ । ਤੁਮਰੇ ਦਰਸ ਸੁਰਗ ਨਰ ਜਾਈ । 

ਸਰਗ ਭੌਗ ਨਹਿ ਚਾਹ ਹਮਾਰੇ । ਹਮ ਜਾਨਾ ਗੁਰ ਪੁਰੀ ਅਪਾਰੇ । 

ਜ਼ਿਵ ਕੇ ਬਚਨ ਨਾਕ ਤੁਮ ਦਰਸ਼ਨ । ਤਾਂਤੇ ਕਰਹਿ ਨ ਦਰਸ਼ਨ ਪਰਸਨ ! 

ਦਹ ਬੇੜੀ ਕਉ ਪਾਰ ਨ ਪਰਈ । ਇਕ ਬੇੜੀ ਨਿਸਚੈ [ਨਰ1” ਤਰਈ ॥ 98॥ 


$ ਰ 1 
1੪ ਪੌਥੀ ਇਮ £ਅ ਪੋਥੀ ਕਉ ਆਇ $ਅ ਤੇ ਦ ਪੌਥੀ ਬੰਦ ਕਰ ਲ।ਨੇ $%ੂ ਪੋਥੀ ਵਿਚੋਂ” 


ਅਧਿਆਇ ਛੇਵਾਂ 205 


ਦੋਹਰਾ 
ਹਉ” ਸੀ ਗੁਰ ਕਉ” ਸਿਖ ਹੂੰ ਸ੍ਰੀ ਗੁਰ ਦਰਸ਼ਨ ਜਾਉ । 
ਤਬ ਜੌਗੀ ਪ੍ਰਛਤ ਭਯੋ ਕਹੁ ਨਿਜ ਗੁਰ ਕਉ ਨਾਉ । 99 ॥ 
ਚੌਪਾਈ 
ਤਿਲਕ ਕਹਾ ਪ੍ਰਭ ਅੰਤਰ ਜਾਮੀ । ਸ੍ਰੀ ਗੁਰ ਨਾਨਕ ਨਾਉ” ਸੁਆਮੀ । 
ਜੌਂਗੀ ਕਹਾ ਬਸਤ ਕਿੰਹ ਠੌਰੇ । ਖੋਲ੍ਹ ਦਰ ਦਰਸ਼ਨ ਕਰਹਿੰ ਤੋਰੇ । 
ਨਿਜ ਗੁਰ ਦਰਸ ਭਾਵਨੀ ਜਾਨੀ । ਦਰ ਖੋਲਯੋ ਅਰੁ ਬੇਦਨ ਠਾਨੀ । 
ਕਹਾ ਜੌਗੀ ਤਮ ਨਿਸਚਾ ਭਾਰੀ । ਕਿਹ ਠਾਂ [ਤੁਮ|” ਗੁਰ ਅਹੈ ਸੁਚਾਰੀ ॥ 100 ॥ 
ਦੋਹਰਾ 
ਜੀਵਤ ਹੈ ਅਬ ਸਤਿ ਕਹੋ ਤਮ ਗੁਰ ਨਾਨਕ ਜੌਂਇ । 
ਤਿਲਕ ਕਹਾ ਤਿਹ” ਕਾਲ ਮਹਿ ਵਯਾਪਕ ਸਭ ਘਟਿ ਸੋਇ ।! 101। 
ਚੌਪਾਈ 
ਗੁਰੁ ਨਾਨਕ ਨਿਜ” ਧਾਮ ਸਿਧਾਏ” । ਗੁਰ ਅਰਜਨ ਤਿੰਹ ਤਖਤ ਸੁਹਾਏ । 
ਸੁਧਾ ਸਰੋਵਰ ਹੈ ਪਰਤਖਯ । ਸੁਨ ਜੋਗੀ ਸਿਖਨ ਕਰ ਰਖਯ । 
ਕਹਿ ਜੌਗੀ ਮੁਹਿ ਦਰਸ ਕਰਾਵਹੁ । ਜਿਨ ਪਰ ਨਿਸਚਾ ਐਸ ਧਰਾਵਹੁ । 
ਤਿਲਕ ਕਹਾ ਚਲ ਸਾਥ ਹਮਾਰੇ । ਕਰ ਦਰਸ਼ਨ ਦਖ ਮਿਟਹਿੰ ਤਿਹਾਰੇ ।। 102। 
ਦੋਹਰਾ 
ਭਗਤ ਸਿੰਘ ਗਰ ਸਿਖ ਕੀ ਨਿਰਮਲ ਬੁਧ ਅਪਾਰ । 
ਤਿਲਕ ਜੌਗੀ ਕਉ ਸਾਥ ਲੈ ਚਲਿਓ ਗੁਰ ਦਰਸਾਰ ।। 103 ।॥ 
ਚੌਪਾਈ 
ਸਧਾਸਰ ਨਿਕਟ ਦੋਊ ਚਲ ਆਏ । ਤਬ ਜੌਗੀ ਅਸ ਬੈਨ ਅਲਾਏ । 
ਤਿਲਕ ਬਾਤ ਮੁਹਿ ਏਹ ਸੁਨਾਵਹੁ । ਕੇਤੀ ਅਵਸਥਾ ਗੁਰ ਕੀ ਪਾਵਹੁ । 
ਤਿਲਕ ਕਹਾ ਸਭ ਉਨ ਕੇ ਹਾਥਾ । ਜੋਤੀ ਚਹਹਿੰ ਕਰਹਿ ਜਗਨਾਥਾ । 
ਬਵੈਜਾ ਬਰਖ ਉਮਰ ਅਬ ਭਈ । ਸੁਨ ਜੌਗੀ ਮੁਖ ਏਹੁ ਅਲਈ । 104 । 
ਦੋਹਰਾ 
ਸਾਢੇ ਤਿੰਨ ਸੈ ਬਰਖ ਕੀ ਉਮਰਾ ਮੋਹਿ ਸੁਹਾਇ । 
ਬਾਲਕ ਆਗੇ ਜਾਇ ਹਮ ਕੌਸੇ ਸੀਸ ਨਿਵਾਇ ।। 105 ॥ 
ਚੋਪਾਈ ਰ 
ਹਮ ਪਰਤ ਚਲ ਇਹੁ ਠਾਂ ਆਏ । ਚਰਚਾ ਕਰਹਿ ਕਨਾਤ ਤਨਾਏ । 
ਬਾਲਕ ਕਾ ਦਰਸ਼ਨ ਕਿਆ ਕਰਹਿ । ਕਿਆ ਸਿਧਾਂਤ [ਚਰਚਾ [5 ਲਖ ਪਰਹਿੰ । 





ਮਅ ਧੌਥੀ ਨਾਨਕਹਿ %ਅ ਪੌਥੀ ਵਿਚੋਂ” $£ ਪੋਥੀ ਤ੍ਰੰਕਾਲ $ਅ ਪੋ ਬੀ ਪ੍ਰਭ ਜੋਤਿ ਸਮਾਏ 5ਫ ਪੋਥੀ ਵਿਚੋ 


206 ਗੁਰ ਬਿਲਾਸ ਪਾਤਸ਼ਾਹੀ ੬ 


ਭਗਤ ਸਿੰਘ ਗ੍ਰਰ ਅਰਜਨ ਸੁਆਮੀ । ਘਟਿ ਘਟਿ ਕੇ ਪ੍ਰਭੁ ਅਤਰਜਾਂਮੀ ।। 
ਜੌਗੀ ਮਨ ਕੀ ਬਾਤ ਵਿਚਾਰੀ । ਆਗੇ ਤਨੀ ਕਨਾਤ ਅਪਾਰੀ ।॥ 106 ॥ 
ਦੋਹਰਾ 
ਸੁਧਾ ਸਰੋਵਰ ਤਟ ਥੋੜਾ ਤਹਿ ਬੈਠੇ ਗੁਰ ਆਇ। 
ਜੋਗੀ ਤਿਲਕ ਆਫਤ ਭਏ ਦਈ ਕਨਾਤ ਤਨਾਇ! ॥ 107। 
ਚੌਪਾਈ 
ਕਨਾਤ ਭੀਤਰ ਜੈਗੀ ਬੋਠਾਯੌ । ਤਿਲਕ ਗੁਰਾਂ ਕੇ ਪਗ ਲਪਟਾਯੋ । 
ਜਥਾ ਸ਼ਕਤ ਭੋਟਾ ਧਰ ਆਗੇ । ਬਿਨਤੀ ਕਰੀ ਪ੍ਰੰਮ ਸਿਉ ਤਾਗੇਂ । 
ਸੀ ਗੁਰ ਪੁਛੀ ਕੁਸਲ ਅਨੰਦਾ । ਸਿਖ ਕਹਿਓ ਤਹਿ ਕ੍ਰਿਪਾ ਮੁਕੋਦਾ । ਰ 
ਪੁਨਹਿ ਤਿਲਕ ਮੁਖ ਬਚਨ ਸੁਨਾਯੋਂ । ਜੌਗੀ ਪ੍ਰਭ ਤਮ ਦਰਸਨ ਆਯੋ ॥ 108 ॥ 
ਦਹਰਾ 
ਗੁਰੁ ਅਰਜਨ ਸੀ ਮੁਖ ਕਹਾ ਕਹੁ ਜੌਗੀ ਸੁਖ ਸਾਥ । 
ਕ੍ਰਿਪਾ ਧਾਰ ਇਹ ਠਾਂ ਅਦੇ ਹਮ ਕਉ ਕੀਓ ਸਨਾਥ ।। 109 ॥ 
ਚੰਪਾਈ 
ਪ੍ਰਿਥਮ ਜੌਗੀ ਬਚਨ ਕਹੋ ਇਹ । ਤੁਮ ਸਰੁਤ ਜੁਤ ਮੰਦਾ ਕਾਟਿਓ ਕਿਹ । 
ਸਨ ਜੋਗੀ ਮਨ ਬਿਸਮੌ ਪਾਯੋ । ਹਮ ਕੋ ਇਨ ਨਹੀ” ਕਬੋ ਦਿਖਾਯੋਂ । 
ਕਾਟਾ ਸਰੁਤ? ਹਮਰਾ ਲਖ ਲੀਨੋ । ਪੁਰਨ ਪੁਰਖ ਸਤਿ ਹਮ ਚੀਨੋਂ । 
ਜੌਗੀ ਮਨ ਮਹਿ ਏਹ ਵਿਚਾਰੀ । ਮੁਖ ਸਿਉ ਇਹ ਬਿਧ ਗਾਥ ਉਚਾਰੀ ॥ 110॥ 
ਦੋਹਰਾ 
ਪ੍ਰਭ ਸਰੁਤ ਕੀ ਬਾਤ ਅਬ ਕਹਉ ਜੋਸ ਬਿਧ ਹੋਇ । 
ਕ ਸਮੇ" ਸੁ ਜਹਾਜ ਮਹਿ ਚੜਯੋ ਜਾਇ ਦਧ ਜੋਇ॥ 111॥ 
ਚੌਪਾਈ| 
ਚੜਯੋ ਜਹਾਜ ਸਿੰਧ“ ਮਹਿ ਭਾਰੀ । ਮਛ ਅਟਕਾਯੋ ਨਿਜ ਬਲ ਧਾਰੀ । 
ਕਰ ਰਹੇ ਜਤਨ ਨਹਿ ਤੁਰੇ ਜਹਾਜਾ । ਲੰਗਰ ਡਾਰ ਬਹੁ ਕੀਏ ਕਾਜਾ । 
ਸੰਦਾਗਰ ਪ੍ਰਛਯੋ ਤਿਹੇ ਕਾਲਾਂ । ਪੰਡਿਤ ਕਹੁ ਜੋ ਜਤਨ ਉਤਾਲਾ । 
ਗਨਕ ਬਿਦਰ ਤਬੋ ਯੌ ਕਹਿਓ । ਬਲੀ ਦੇਨ ਨਰ ਈਹਾਂ ਚਹਿਓ ॥ 11211 
ਦੋਹਰਾ 
ਸਭ ਸਹਾਇ ਜੁਤ ਨਰ ਤਹਾਂ ਮੌਹਿ ਸਹਾਇ ਨ ਕੋਇ । 
ਮੋ ਕਉ ਗਹਿ ਡਾਰਨ ਲਗੇ ਨਿਚਚੋ ਦਧ ਮਹਿ ਸੋਇ ।। 113॥ 


(07 £:17 


'ਅ ਪੋਥੀ ਲਗਾਇ “ ਪੌਥੀ ਕਾਨ “ਅ ਤੋ ਏ ਪੋਥੀ % ਪ੍ਰੋਥੀ ਸਾਗਰ 


ਅਧਿਆਇ ਛੇਵਾਂ ੬07 
ਚੌਪਾਈ 
ਆਰਤ ਹੋ ਮੁਹਿ ਬਿਨਤ ਉਚਾਰੀ । ਹੋ ਭਗਵਤਿ ਹਉ ਸ਼ਰਨ `ਤੁਹਾਰੀ । 
ਦੌਪਤੀ ਗਜ ਜਿਮਿ ਭਏ ਸਹਾਈ । ਤਿਮ ਮੌਕੋਂ ਰਾਖਹੁ ਜਦੁਰਾਈ । 
ਮਮ ਆਰਤ ਅਸ ਬੈਨ ਉਚਾਰਾ । ਤਿਨ ਗਿਹ ਮੋ ਕਉ ਦੁਧ ਮਹਿ ਡਾਰਾ।। 
ਮੁਹ ਸਰੁਤ ਜੁਤ ਮੁਦਾਂ ਮਛ ਕਾਟਾ । ਪ੍ਰਭ ਚਤਰ ਭੁਜ ਜਹਾਜ ਮਹਿ ਸਾਂਟਾ।। 114 ॥ 
ਰ ਦੋਹਰਾ 
ਇਹ ਬਿਧ ਸਰੁਤ ਮੋਰਾ ਪ੍ਰਭੂ ਤਿਹ ਠਾਂ ਮਛ ਕਟਾਇ । 
ਚਤਰਭੁਜ ਰੂਪ ਮੁਰਾਰ ਨੇ ਮੰਰੀ' ਕਰੀ ਸਹਾਇ ॥ 115 ॥ 
ਚੌਪਾਈ ਰ 
ਕਰ ਅਬੂਜ ਗੁਰੁ ਸਰੁਤ ਤਿੰਹ ਲੀਨਾ । ਕਨਾਤ ਬਾਹਰ ਤਬ ਨਿਜ ਕਰ ਕੀਨਾ । 
ਸੀ ਮੁਖ ਇਹ ਬਿਧ ਬਚਨ ਸੁਨਾਹੀ । ਜੋਗੀ ਇਹ ਸਰੁਤ ਤੌਰ ਕਿ ਨਾਹੀ । 
ਦਿਖ ਜੋਗੀ ਮਨ ਬਿਸਮਹਿ ਪਾਯੋ । ਬਾਹਰ ਹ੍ਰੰ ਗੁਰੂ ਪਗ ਲਪਟਾਯੋ ।। 
ਗੁਰੂ ਕੀ ਉਸਤਤ ਬਹੁ ਬਿਧ ਕੀਨੀ । ਚਤੁਰਭੁਜ ਗੁਰੁ ਰੂਪ ਮਨ ਚੀਨੀ । 116 ॥ 
ਦੌਹਰਾ 
ਰਾਮ ਕ੍ਰਿਸ਼ਨ ਵੈਰਾਹ ਤਮ ਨਰਹਰਿ ਪੁਨ ਧਰਿ ਰੂਪ। 
ਅਬ ਪ੍ਰਤਖਯ ਅਰਜਨ ਗੁਰੁ ਹਰਯੋ ਮੰਹ ਤਮ ਕਪ ॥ 117 ॥ 


ਰ੍ ਚੌਪਾਈ 
ਮੈੰ ਕਉ ਅਪਨੀ ਸ਼ਰਨਿ ਪਛਾਨ । ਕਰੋ ਸਿਖ ਨਿਜ ਦਾਸ ਸੁ ਮਾਨੋ । 
ਜੌਗੀ ਕੇ ਇਮ ਬੈਨ ਸੁਨਾਏ । ਭਏ ਪ੍ਰਸੈਨ ਪ੍ਰਭੂ ਮੁਸਕਾਏ । 
ਸੀ ਮੁੱਖ ਕਹਾਂ ਮਾਂਗ ਰੁਚ ਜੋਈ । ਲੀਜੈ ਵਰ ਮਨ ਇਛੌ ਜੋਈ । 
ਮਾਂਗਯੋ ਵਰ ਜੌਗੀ ਰੁਚ ਪਾਈ । ਜਸ ਦਿੜਤਾ ਇਹੁ ਸਿਖ ਮਨ ਆਈ । 118॥ 
ਰ ਦੋਹਰਾ 
ਤਸ ਦ੍ਰਿੜਤਾ ਸਿਖੀ ਪ੍ਰਭੂ ਏਹ ਵਰ ਮੌਕਉ ਦੇਹ । 
ਤਥਾ ਸਤਿ ਸੀ ਗੁਰ ਕਹਾ ਹਰਖਿਓ ਸੁਨ [ਕਰਿ|“ ਏਹ।। 119॥ 
ਚੰਪਾਈ 
ਜੌਗੀ ਸੀ ਗੁਰ ਆਗਯਾ ਲੌ ਕੇ । ਚਲਿਓ ਭਵਨ ਨਿਜ ਆਨੰਦ ਕੈਕੇ । 
ਤਿਲਕ ਗੁਰੂ ਕੇ ਪਗ ਸਿਰ ਲਾਯੋ । ਲੈ ਆਗਿਆ ਨਿਜ ਧਾਮ ਸਿਧਾਯੋ [ 
ਜੌਗੀ ਤਿਲਕ ਦੋਉ ਤਬ ਚਲ । ਗੁਰ ਜਸ ਗਾਵਤ ਆਨੌਦ ਭਲੋਂ। 
ਦੋਊ ਨਗਤ ਨਿਜ ਪ੍ਰਾਪਤਿ ਭਏ । ਸਰੀ ਗੁਰ ਜਸ ਤਹਿ ਬੜਨਨ ਕਏ ॥ 120॥ 


ਪਦ ਪੰਥ! ਸੰਭ ਹਸ ਪੋਥੀ ਹਮਰੀ 5ਅ ਤੋ ਝ ਪੋਥੀ ਦਾਸ %ਅ ਪੌਥੀ ਵਿਚੋਂ" 


.208 ਰ ਰ ਗੁਰ ਬਿਲਸ ਪਾਤਸ਼ਾਹੀ ੬ 


ਰ ਦੋਹਰਾ 
ਜੌਗੀ ਦਰਸ ਜੌ ਆਇ ਹੈ ਤਾਂਕੋ ਗੁਰ ਸਿਖ ਕੀਨ । 
ਗੁਰੁ ਮੌਤ ਤਿੰਹ ਦੇਇ ਹਹਿੰ ਜੋਗੀ ਹਰਖ ਸੁ ਲੀਨ ॥ 121 ॥ 
ਚੰਪਾਈ 
ਭਗਤ ਸਿੰਘ ਜੋਗੀ ਕਥ ਪੂਰੀ । ਜਾਂਹਿ ਸੁਨ ਸਭ ਹੀ ਭਰਮ ਦੂਰੀ । 
- _ ਔਰ ਕਥਾ” ਸੁਨਹੁ ਚਿਤ ਲਾਈ । ਗੁਰੁ ਅਰਜਨ ਕੀ ਸਭ ਸੁਖਦਾਈ 
ਕਾਂਸ਼ੀ ਤੇ ਇਕ ਪੰਡਿਤ ਆਯੋ । ਗੁਪਾਲ ਰਾਇ? ਤਿੰਹ ਨਾਮ ਸੁਹਾਯੰ । 
ਸੀ ਗੁਰ ਮਹਿਮਾ ਸੁਨ ਕੌ ਆਵਾ । ਦਰਸ਼ਨ ਕਰ ਅਤਿ ਹੀ ਸੁਖ ਪਾਵਾ 1 122 ॥ 
ਦੋਹਰਾ 
ਦਯਾ ਸਿੰਧ ਸੀ ਮੁਖ ਕਹਾ ਪੰਡਿਤ ਕਥਾਂ ਸੁਨਾਇ । 
ਬ੍ਹਮ' ਪੁਰਾਨ ਕੀ ਪ੍ਰੀਤਿ ਸਿਉ ਪੰਡਿਤ ਸਨ ਸੁਖ ਪਾਇ ॥ 123 ॥ 
ਚੌਪਾਈ ਰ 
ਜਨਮ ਸਫਲ ਨਿਜ ਪੈਡਿਤ ਮਾਨਾ ! ਜਸ ਲਾਇਕ ਕਾਰਜ ਮੁਹਿ ਠਾਨਾ । 
ਲਾਗਉ ਕਥਾ ਕਰਨ ਮਨ ਲਾਈ । ਸੀ ਗੁਰੁ ਸੁਨਹਿ ਨੇਮ ਨਿਤ ਪਾਈ 1। 
ਜਗ ਉਪਕਾਰ ਕਥਾ ਨਿਤ ਸੁਨਹਿੰ । ਬਡਨ ਗੌਤਿ ਸਭਹੀ ਜਗ ਗੁਨਹਿੰ । 
ਭਗਤ ਸਿੰਘ ਜਸ ਰਾਮ ਅਵਤਾਰ । ਸਰੀ ਵਸਿਸ਼ਟ ਤੇ ਸੁਨਹਿ ਜੁ ਸਾਰ ॥ 124। 


ਦੋਹਰਾ 
ਤੈਸ ਕਥਾ ਸੀ? ਗੁਰ ਸੁਨਹਿ ਜਗ ਜੀਵਨ ਕੇ ਹੇਤ । 
ਬੇਦ ਸ਼ਾਸਤ ਇਨਕੇ ਕਰੇ ਸੀ ਗੁਰ ਗਿਆਨ ਨਿਕੱਤ 1! 122 ।। 
ਚੌਪਾਈ 
ਹੋਤ ਕਥਾ ਨਿਤ ਨੌਮ ਧਰਾਯੋ । ਤਬ ਲਉ ਭਾਈ ਸਾਲੋ ਆਘੰ । 
ਆਇ ਗੁਰ ਕੇ! ਪਗ ਲਪਟਾਨਾਂ । ਬਹੁ ਆਦਰ ਤਿਹ ਸੀ ਗੁਰ ਠਾਨਾਂ । 
ਬਹੁਰ ਸਾਲੋਂ ਕੀਨ ਉਚਾਰ । ਬਾਵਲੀ ਭਈ ਤਮ ਕ੍ਰਿਪਾ ਤਿਆਰ । 
ਪੈਨ ਸਾਲੋ ਕਹਿ ਕਿਪਾ ਨਿਧਾਨਾ । ਅਨਿੰਨ ਭਗਤ ਗੁਰ ਸਿਖ ਮਹਾਨਾਂ ।। 126 । 
ਦਹਰਾ 
ਪੈਡਿਤ ਸੁਨ ਅਨਿੰਨ ਬਚ ਸਿਖ ਪ੍ਰਤਿ ਗੁਰੁ ਉਚਾਰ । 
ਹਉ ਅਨਿੰਨ ਗਾਥਾ ਕਹਉ” ਢਿਗ ਨਿਤ ਵਿਚਾਰ ॥ 127 ॥ 
ਚੌਪਾਈ 
ਪੰਡਿਤ ਮਨ ਮਹਿ ਏਹ ਵਿਚਾਰੀ । ਕਥ ਪਰਤਾਵਾ ਲੋਹੁੰ ਸੁਧਾਰੀ 1 
ਪੰਡਿਤ ਮਨ ਕੀ ਸੀ ਗੁਰ ਜਾਨੀ । ਭਗਤ ਸਿੰਘ ਸਭ ਘਟ ਗੁਰ ਗਯਾਨੀ । 


ਵਰ 
1ਅ ਪੌਥੀ ਗਾਥ “ਏ ਪੋਥੀ ਦਾਸ ਐ ਤੋਂ ਦ ਪੌਥੀ ਭਾਗਵਤ “ਅ ਪੰਥੀ ਸਤਿ $%੧ ਪੌਥ ਸਤਿਗੁਰਹਿ 


ਅਧਿਆਇ ਛੇਵਾਂ 209 


ਪੰਡਿਤ ਪੁਰਾਣ ਭੌਗ ਭੀ ਪਾਯੋਂ । ਸਨ ਕਰ ਸੀ ਸਤਿ ਗ੍ਰਰ ਹਰਖਾਯੋ । 
ਪੰਡਿਤ ਕਉ ਧਨ ਦੀਓ ਅਪਾਰਾ । ਪਾਇ ਦਰਬਾਂ ਪੰਡਿਤ ਸੁਖ ਧਾਰਾ ॥ 128। 
ਦੋਹਰਾ 
ਬਹੁਰੇਂ ਸ੍ਰੀ ਮੁਖ ਕਮਲ ਤੇ ਸ੍ਰੀ ਗੁਰੁ ਕਹਾ ਸੁਨਾਇ । 
ਪੰਥੀ ਔਰ ਵੇਦਾਂਤ ਕੀ ਪੰਡਿਤ ਲੇਹੁ ਮੌੰਗਾਇ।। 129॥ 
ਚੰਪਾਈ 
ਹਰਖ ਧਾਰ ਪੰਡਿਤ ਯੌ ਕਹਾ । ਕੱਸ਼ੀ ਮਧ ਪ੍ਰਭੁ ਸੋ ਅਹਾ । 
ਆਗਯਾ ਹੋਇ ਜਾਇ ਲੈ ਆਵਹਉ” । ਵੇਦਾਂਤ ਗ੍ਰੰਥ ਹਉ ਤੁਮਹਿ ਸੁਨਾਵਉ” । 
ਸ੍ਰੀ ਗੁਰ ਕਹਾ ਦੇਰ ਨਹਿ ਕਯੋਂ । ਜਾਇ ਸਿਤਾਬ ਸੋਈ ਲੌ ਅਬ । 
ਪੰਡਿਤ ਸੁਨ ਮਨ ਆਨੰਦ ਪਾਯੋ । ਸੋਧ ਮਹੂਰਤ ਸੁਭ ਦਿਨ ਪਾਯੋ ॥ 130 ॥ 
_ ਦੋਹਰਾ 
ਨਖਯਤ ਸੁਭ ਲਗਣ ਅੰ ਮੁਹੂਰਤ ਭਲੋ ਨਿਹਾਰ । 
ਜਾਇ ਗੁਰ ਜੀ ਕਉ ਕਹਾ ਅਬ ਹਉ ਭਯੋ ਤਿਆਰ।। 131॥ 
ਚੰਪਾਈ 
ਪੰਚ ਸੋ ਰੁਪਯਾ? ਪੰਡਿਤ ਦੀਨਾ । ਸ੍ਰੀ ਗੁਰੁ ਤਿਹ ਕਉ ਬਿਦਿਆ ਕੀਨਾਂ । 
ਲਗਨ ਸੋਧ ਪੰਡਿਤ ਕਰ ਪਿਆਨਾਂ । ਪੁਰ ਬਾਹਰ ਗਰਧਬ ਸਮਹਾਨਾਂ । 
ਗਧੇ ਸ਼ਬਦ ਸੁਨ ਬਿਪ੍ਰ ਮੁੜ ਆਯੋ । ਆਇ ਗੁਰ ਕੇ ਪਾਸ ਬੈਠਾਯੋ । 
ਪ੍ਰਛਤ ਭੇਂ ਗੁਰ ਕਿਮ ਮੁੜ ਆਈ) । ਪੰਡਿਤ ਗਰਧਬ ਸ਼ਬਦ ਸੁਨਾਏ॥ 132॥ 
ਦੋਹਰਾ 
ਤਬ ਮੁਸਕਾਇ ਸ੍ਰੀ ਗੁਰੂ ਕਹਾ ਤੁਮ ਨਿਜ ਕਹਤ ਅਨਿੰਨ । 
ਬਹੁਰ ਲਗਨ ਦਿਖ ਤਮ ਤਰੇ ਮੁੜਿਓ ਗਧੇ ਧਰ ਜੌਨ । 133 । 
ਚੌਪਾਈ 
ਤਾਂਤੇ ਲਗਨ ਸਭ ਮਿਥਯਾ? ਜਾਨੇ । ਗਧੇ ਬਚਨ ਤਮ ਸਤਿ ਪਛਾਨੇ । 
ਅਬ ਦੌਖੋਂ ਸਿਖਨ ਵਡਿਆਈ । ਅਨਿੰਨ ਭਗਤ ਦਿੜਤਾ ਇਨ ਆਈ । 
ਸੀ ਮੁਖ ਤੇ ਅਬ ਗੁਰੂ ਉਚਾਰੇ । ਸੁਨੇ ਸਿਖ ਤਮ ਬਚਨ ਹਮਾਰੇ ।। 
ਸ੍ਰ ਗੁਰ ਨਾਨਕ ਰੂਪ ਮੁਰਾਰਿ । ਸਿੰਗਲਾ ਦੀਪ ਗਏ ਇਕ ਵਾਰਿ।। 134॥ 
ਦੋਹਰਾ 
ਪ੍ਰਾਣ ਸਗਲੀ ਕੀ ਤਹਾਂ ਪੌਥੀ ਰਚੀ ਬਨਾਇ । 
ਜਾਇ ਸਿਖ ਕੋਉ ਲਿਆਵਈ ਯਾ ਮਹਿ ਦੇਰ ਨ ਲਾਇ।। 135॥ 


ਠੁਂ 


(4 


“ਅ ਤੇ ਏ ਪੋਥੀ ਮਾਯ' _%% ਪੌਥ) ਦਮੜਾ _“ਅ ਚੋ ਦ ਮੋਥ) 


210 ਗੁਰ ਬਿਲਾਸ ਪਾਤਸ਼ਾਹੀ ੬ 
ਚੋਪਾਈ 
ਇਹ ਸੁਨ ਪੈੜਾ ਉਠ ਹਰਖਾਏ । ਹੋ ਪ੍ਰਭ ਆਗਯਾ ਮੋਹਿ ਕਰਾਏ । 
ਸੀ ਗੁਰੁ ਕਹਿ ਇਹ ਰੀਤਿ ਸਿਧਾਵਉ । ਗੁਰੂ ਨਾਨਕ ਕਾਂ ਜਾਪ ਜਪਾਵਊਂ” । 
ਤਿਆ ਰਾਜ ਛਲ ਨਿਕਟਿ ਨ ਆਵੋ । ਗੁਰੁ ਨਾਨਕ ਤੁਹਿ ਰਛ ਕਰਾਵੈ । 
ਨਿਰਧਨ ਏਕ ਸਿਖ ਤਹਿ ਆਇਓ” । ਪੈਸੇ ਪਾਂਚ ਸੁ ਭੇਟ ਧਰਾਯੋ ॥ 136 ॥ 


ਦੋਹਰਾ 
ਰਿਧਿ ਸਿਧਿ ਤਿਹ ਕਰ ਦਈ ਪੈਸੇ ਨਿਜ ਕਰ ਲੀਨ.। 
ਸਬਲ ਹਿਤ ਅਤਿ ਹਰਖ ਸਿਉ ਪੌੜੋ ਕਉ ਗੁਰ ਦੀਨ ।। 137 ॥ 
ਚੋਪਾਈ 
ਰਾਹ ਮੁਕਾਮ ਸਾਥ ਲਿਖ ਦਈ । ਪੈੜੇ ਕਉ ਗੁਰ ਬਿਦਿਆ ਕਈ । 
ਪੈੜੇ ਗੁਰ ਪਗ ਸੀਸ ਨਿਵਾਯੋ । ਕਰ ਅਰਦਾਸ ਸ ਤਬੈ ਸਿਧਾਯੋ । 


ਦਿਖ ਪੈ`ਡਿਤ ਮਨ ਬਿਸਮੰ ਪਾਂਯੋਂ । ਸੀ ਗੁਰ ਤਾਕਉ ਬਚਨ ਸੁਨਾਯੋ । 
ਸਿਖ ਅਨਿੰਨ ਪੋ ਡਿਤ ਦਿਖ ਐਸੇ । ਗਿਹ ਥਿਤ ਵਾਰ ਜਾਨ ਨਹਿ ਕੈਸੇ । 138 ॥ 


ਦਹਰਾ 
ਤੋ ਕਉ ਸਬਲ ਪਾਂਚ ਸੈ ਇਸ ਕਉ ਪੈਸੇ ਪਾਂਚ । 
ਹਰਖ ਬਦਨ ਪਯਾਨਾ ਕੀਓ ਅਨਿੰਨ ਜਾਨ ਇਹ ਸਾਚ ॥ 139 ॥ 


ਚੌਪਾਈ 
ਏਕ ਭਰੋਸਾ ਪ੍ਰਭ ਕ! ਪਾਏ । ਤਯਾਗ ਲਗਨ ਅਰਦਾਸ ਕਰਾਏ । 
ਗੁਰ” ਕਰ ਨਿਸਚਾੱ ਪੈੜਾ ਧਰਯੋ । ਗੁਰੁ ਜਸ ਬਰਤਨ ਪੰਥ ਸਹਾਯੋ । 
ਪੈਸੇ ਪਾਂਚ ਕਿ ਰਿਧਿ ਸਿਧਿ ਦਈ । ਖਾਵਤ ਖਰਚਤ ਤੋਟਿ ਨ ਪਈ । 
ਇਹ ਬਿਧ-ਪੈੜਾ ਤਹਾਂ ਸਿਧਾਰੀ । ਸਿੰ ਗਲਾ ਦੀਪ ਰਾਜ ਜਹਿ ਨਾਰੀ ॥ 140॥ 


ਦੋਹਰਾ 
ਪੈੜੇ ਕਉ ਦਿਖ ਕੰ ਤਿਰਆ ਜੋਤ ਮੌਤ ਬਹੁ ਕੀਨ । 
ਗਰ ਨਾਨਕ ਜਸ ਇਨ ਕਹਿਓ ਸਭ ਭਈ ਚਰਨੀ ਦੀਨ” ॥ 141 ॥ 
ਚੌਪਾਈ 
ਕਛੁ ਦਿਨ ਪੈੜਾ ਤਿਹ ਠਾਂ ਰਹਾਂ । ਤਿਆ ਰਾਨੀ ਸੇਵਾ ਸੁਖ ਲਹਾ । 
ੈੜੇ ਪੁਥੀ ਬਹੁਰੋ ਮਾਗੀ । ਪ੍ਰਾਨਸੈਗਲੀ ਦਿਹੁ ਵਡਭਾਗੀ । 
ਤ੍ਅਨਿ ਰਾਨੀ ਪੌਥੀ ਦੀਨੀ । ਦੀਨ ਭਾਂਤ ਹਰ ਬਿਨਤੀ ਕੀਨਾਂ । 
ਸੀ ਗੁਰ ਨਾਨਕ ਥੇ ਜਬ ਆਏ । ਦੇਇ ਪੋਥੀ ਇਮ ਬਚਨ ਸੁਨਾਏ ।। 142 ॥ 


ਰਿ 
£% ਪੋਥੀ ਆਇਸ “ਅ ਪੰਥ ਕਓ £ਅ ਤ ਏ ਪੌਥੀ ਗੁਰੂ ਭਰੋਸਹਿ “ਅ ਪੋਥੀ ਅਧੀਨ 


ਅਧਿਆਂ ਇ ਛੇਵਾਂ 211 

ਦੋਹਰਾ 

ਹਮਰੋ ਸਿਖ ਇਹਾਂ ਆਇ ਹੈ ਤੁਮਰੋ ਛਲ ਨਹੀ ਖਾਇ । 

ਪੌਥੀ ਤਾਕਉ ਦੀਜੀਓ ਸੋ ਤੁਮ ਮੁਕਤ ਕਰਾਇ ।। 143॥ 
ਚੌਪਾਈ 

ਹੋਤ ਮੋਤ ਕਰ ਹਮ ਦਿਖਲਯੋ । ਤੁਮ ਪਰ ਹਮਰਾ ਬਲੁ ਨਹੀ” ਪਯੋਂ । 

ਤਾਂਤੇ ਪੌਥੀ ਇਹ ਤੁਮ ਲੋਵੋ । ਮੁਕਤਿ ਦਾਨ ਹਮ ਕੌ ਅਬ ਦੇਵੇਂ । 

ਪੈੜੈ ਤਾਂ ਕਉ ਕਹਾ ਸੁਨਾਏ । ਸੀ ਗੁਰੁ ਕਿਰਪਾ ਮੁਕਤਿ ਤੁਮ ਪਾਏ । 

ਸੁਨਤ ਤਿਆ ਮਨ ਆਨੰਦ ਪਾਯੋ । ਬਹੁਤ ਦਰਬ ਦੇ ਵਿਦਾ ਕਰਾਯੋ ।। 144 । 
ਦੋਹਰਾ 

ਲੈ ਪੰਥੀ ਬਹੁ ਦਰਬ ਕਉ ਪੈੜੇ ਧਯਾਨ ਲਗਾਇ । 

ਗੁਰੁ ਨਾਨਕ ਸਿਮਰਨਿ ਕੀਓ ਛਿਮ ਮਹਿ ਪਹੁੰਚਿਓ ਆਇ ।। 145 ॥ 
ਚੌਪਾਈ 

ਆਇ ਪ੍ਰਣਾਮ ਗੁਰੁ ਕਉ ਕਰੀ । ਬਾਰੋਬਾਰ ਹਰਖ ਮਨ ਧਰੀ । 

ਅਪਾਰ ਦਰਬ ਗੁਰ ਆਗੇ ਧਰਿਓ । ਧਰ ਪੌਥੀ ਆਗੇ ਹਰਖਰਿਓ । 

ਗੁਰ ਅਰਜਨ ਪਿਖ ਭਏ ਕਿਰਪਾਲ । ਭਾਖਯੋਂ ਪੰੜਾ ਭਯੋ! ਨਿਹਾਲ । 

ਪੰਡਿਤ ਕਉ ਗੁਰੁ ਕਹਾ ਸੁਨਾਏ । ਅਨਿੰਨ ਭਗਤ ਅਸ ਰੀਤਿ ਸਦਾਏ ॥ 146 । 
ਦੌਹਰਾ 

ਭਗਤ ਸਿੰਘ ਗੁਰਦਾਸ ਜੀ ਪੌੜੇ ਅਉ ਦ੍ਰਿਜ ਭਾਇ । 

ਅਨਿੰਨ ਭਗਤਿ ਕੇ ਕਵਿਤ ਦੋ ਚਾਰ ਚਾਰ ਰਿਖ ਗਾਇ ॥ 147 ॥ 

ਆਦਿ ਅੰਤ ਪੌਥੀ ਦਿਖੀ ਸ੍ਰੀ ਗੁਰ ਕੀਨ ਵਿਚਾਰ । 

ਜੌਗ ਸਾਧਨਾ? ਇਸ ਵਿਖੋ ਕਲ ਨਰ ਸਕਿਹੇ ਨ ਧਾਰ । 148 ॥ 
ਚੰਪਾਈ 

ਸਧਾ ਸਰੋਵਰ ਮਾਂਹਿ ਦਈ ਡਾਰੇ । ਦਿਖ ਸਭ ਹੀ ਨਰ ਬਿਸਮਹਿ ਧਾਰੇ । 

ਪਡਿਤ ਪ੍ਰਛਿਓ ਪ੍ਰਭ ਕਿਰਪਾਲਾ । ਬਡੇ ਯਤਨ ਸਿਉ ਆਈ? ਦਿਆਲਾ । 

ਸੁਧਾ ਸਰੋਵਰ ਤੁਮ ਦਈ ਡਾਰੇਂ । ਸੀ ਗੁਰ ਤਾਂਕੌ ਬਚਨ ਉਚਾਰੇ । _ 

ਅਨਿੰਨ ਭਗਤਿ ਹਿਤ ਕੌਤਕ ਕੀਨੋ । ਸੋ ਦਿਖਾਇ ਡਾਰੀ ਸੁਖ ਲੀਨੋ । 149 ॥ 
ਦੋਹਰਾ 

ਜੋਗ ਸਾਧਨਾ ਥੀ ਲਿਖੀ ਤਛ ਜੀਵ ਕਲ ਹੋਇ । 

ਇਹੁ ਵਿਚਾਰ ਅਤਿਸੈ ਕਠਿਨ ਧਾਰ ਨ ਸਾਕ ਕੋਇ ॥ 150 ॥ 

ਬਿਤੰਤ ਸਭ ਅਗਰ ਹੀ ਗੁਰੂ ਨਾਨਕ ਜੀ ਗਾਇ । 

ਸਾਰ ਕਾਢ ਸੂਹੀ ਲਿਖਲੋ ਜੌਗੁ ਨ ਥਿੱਥਾ ਪਾਇ ॥ 151। 


“ਅ ਪੇਥੀ ਤੁਮ $ਅ ਪੌਥੀ ਹੌਰ “ਅ ਪੋਥੀ ਬਿਧੀ ਹਹਿ %ਅ ਤੋਂ ਦ ਪੌਥੀ ਪਹੁਤੀ 


੬. ਇੰ ਗੁਰ ਬਿਲ'ਸ ਪਾਤਸ਼ਾਹੀ ੬ 


ਸੂਹੀ ਮਹਲਾ ੧ 
ਜੋਗ ਨ ਖਿੰਥਾ ਜੌਗੁ ਨ ਡੱਡੈ ਜੌਗੁ ਨ ਭਸਮ ਚੜਾਈਐ । 
ਜੌਗੁ ਨ ਮੁੰਡੀ ਮੰਡ ਮੰਡਾਇਐ ਜੌਗੁ ਨ ਸਿੰਠੀ ਵਾਈਐ । 
ਐਜਨ ਮਾਂਹਿ ਨਿਰੌਜਨਿ ਰਹੀਐ ਜੋਗੁ ਜੁਗਤਿ ਇਵ ਪਾਈਐ ॥ ੧।। 
ਗਲੀ ਜੋਗੁ ਨ ਹੋਈ । 
ਏਕ ਦਿਸ੍ਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥ ਰਹਾਉ ॥ 
ਜੋਗ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ । 
ਜੌਗ ਨ ਦੇਸਿ ਦਿਸੈਤਰਿ ਭਵਿਐ ਜੌਗੁ ਨ ਤੀਰਥਿ ਨਾਈਐ । 
ਔਜਨ ਮਾਹਿ ਨਿਰੌਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ ੨ ॥ 
ਸਤਿਗੁਰ ਭੇਟੈ ਤਾਂ ਸਹਸਾ ਤ੍ਰਟੈ ਧਾਵਤੁ ਵਰਜਿ ਰਹਾਈਐ । 
ਨਿਝਰ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਦਾ ਪਾਈਐ । 
ਐਜਨ ਮਾਹਿ ਨਿਰੈਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥ ੩ ॥ 
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ । 
ਵਾਜੇ ਬਾਝਹੁ ਸਿੰਡੀ ਬਾਜੈ ਤਿਉ ਨਿਰਭਉ ਪਦੁ ਪਾਈਅੰ । 
ਅੰਜਨ ਮਾਹਿ ਨਿਰੰਜਨਿ ਰਹੀਐ ਜੌਗ ਜੁਗਤਿ ਤਉ ਪਾਈਐ |! 4 ॥ 
ਚੰਪਾਈ 
ਪੈਡਿਤ ਔਰ ਬਾਤ ਸਨ ਲੀਜੈ । ਐਮਿਿਤਸਰ ਜੌ ਮਜਨ ਕੀਜੈ । 
ਜਪੈ ਨਾਮ ਪੁਨ ਧਿਆਨ ਲਗਾਵੈ । ਪਦਵੀ ਜੌਗੁ ਸੋਊ ਨਰ ਪਾਵੇ । 
ਜੈਸੇ ਸਿੰਧ ਮਹਿ ਰਤਨ ਅਪਾਰਾ । ਹੀਰੇ ਮੌਤੀ ਅਨਿਕ ਪ੍ਰਕਾਰਾ । 
ਮਰਨ ਮਾਂਡ ਟੂਬੀ ਜੋ ਲਾਵੈ । ਨਿਸਚੈ ਦਰਬ ਅਨਿਕ ਵਹੁ ਪਾਵੈ ॥ 152 ॥ 
ਦੌਹਰਾ 
ਧਾ ਸਰੋਵਰੇ ਜੋ ਨਰ ਕਰੇ ਇਸਨਾਨ । 
ਪ ਜੌਗੁ ਬੈਰਾਗ ਜਗੁ ਨਿਸਚੈ ਪਾਵੈ ਗਿਆਨ ।। 153 ।। 
ਰ ਚੌਪਾਈ 
ਯਾਂ ਮਹਿ ਸੈਸਾ ਧਰਉ ਨ ਕੌਈ । ਰਾਹ ਮੁਕਾਮ ਸਾਖੀ ਅਬ ਹੋਈ । 
ਆਗੇ ਹੀ ਗੁਰੁ ਕਹੀ ਉਚਾਰ । ਪਠਿਓ ਸਿਖ ਅਬ ਸਮਾਂ ਬਿਚਾਰ । 
ਮੌਡਿਤ ਕਉ ਆਤਿਸੈ ਧਨ ਦੇਕੈ । ਵਿਦਾ ਕੀਓ ਗੁਰ ਆਨੰਦ ਕੌ ਕੇ । 
ਚਰਨਾਂਬੁਜ ਗੁਰ ਸੀਸ ਨਿਵਾਯੋ । ਪੰਡਿਤ ਕਾਂਸ਼ੀ ਓਰ ਸਿਧਾਯੋਂ ॥ 154 ।। 
ਦਹਰਾ 
ਮਡਿਤ ਕਾਂਸ਼ੀ ਜਾਇ ਕੋ ਗੁਰ ਜਸ ਕੀਓ ਅਪਾਰ । 
ਜੋਉ ਸੁਨੈ ਨਿਹਚੈ ਧਰੈ ਸ੍ਰੀ ਗੁਰ ਧੰਨ ਉਚਾਰ 1 155 ॥ 


0 ।3] 


2। ੫ 
੦ ਨ ਹ 7 


%) ਗੁਰ ਗ੍ਰੰਥ ਸਾਹਿਬ ਪੌਨ' 730 'ਐਅ ਪੋਥੀ ਜਿਮ ਸਾਗਰ $ਅ ਤੋ ਏ ਪੋਥੀ ਚਰਨਕੌਵਲ 


ਅਧਿਅ! ਇ ਛੇਵਾਂ 213 


ਇਹ ਬਿਧ ਤਾਰੇ ਸਿਖ ਬਹੁ ਗੁਰ ਅਰਜਨ ਕਿਰਪਾਲ 1 
ਭਾਈ ਜੀ ਕਛੁ ਹਹਿ ਲਿਖੇ ਜੌ ਸਿਖ ਬੁਧ ਬਿਸਾਲ 1 156 ॥ 
ਚਪਾਈ 
ਦਸ ਇਕ ਵਾਰ ਪੌੜੀ ਦਸ ਅਠ ਤੇ । ਬਿਸ ਅਸ਼ਟਿ ਤਕ ਦਸ ਪੌੜੀ ਤੇ । 
ਕਹੇ ਨਾਮ ਗਿਣ ਮੁਖ ਸਿਖ ਭਏ । ਅੰਰ ਅਪਾਰ ਗਨਤ ਕੌ ਕਏ । 
ਕਾਗਦ ਦੀਪ ਸਿੰਧ ਮਸ ਕੀਜੇ । ਬਨਰਾਜ ਕਲਮ ਬਾਨੀ ਕਹਿ ਲੀਜੈ । 
ਲਿਖੇ ਗਨੋਸ਼ ਰੋਨ ਦਿਨ ਲਾਈ । ਗੁਰੂ ਸਿਖ ਤਾਰੇ ਅੰਤ ਨ ਪਾਈ ।। 157 ॥ 
ਗੁਰਦਾਸ ਕਹੇ ਜੇ ਨਾਮ ਕਛੂ ਤਿਨਕੀ ਕਥਾ ਸੁਨਾਉ । 
ਬਾਢੇ ਗ੍ਰੰਥ ਕਥਾ ਕਹੇਂ ਗਾਂਥ ਅੰਤ ਨਹਿ ਪਾਉ ॥ 158 ॥ 
ਚੰਪਾਈ 
ਭਗਤ ਸਿੰਘ ਗੁਰ ਕਥਾ ਅਪਾਰਾ । ਤਾਰੇ ਸਿਖ ਨ ਆਵੈ ਪਾਰਾ । 
ਛਠਮ ਧਿਆਇ ਜੌ ਪੜੋ ਸੁਨਾਵੈ । ਸਤਰੂ ਭੈ ਤਿਹ ਨਿਕਟ ਨ ਆਵੈ । 
ਕਵਿ ਬਿਨਤੀ ਸੈਗਤ ਕੇ ਆਗੇ । ਦੇਵੇ ਵਰ ਮੌ ਕਉ ਰਸ ਪਾਗੇ। 
ਬਿਮਲ ਬੁਧ ਗੁਰ ਚਰਨ ਸਨੇਹ । ਹੁਇ ਕ੍ਿਪਾਲ ਸੈਗਤ ਵਰ ਦੇਹੁ ।॥ 159 ॥ 
ਰ ਦੋਹਰਾ 
ਤਛ ਬੁਧ ਮੁਹਿ ਸਮਝ ਕੇ ਭੂਲ ਛਿਮਾਂ ਕਰ ਲੇਹੁ । 
ਅਧਿਕ ਉਨਿ ਜਹਿ ਹੋਇ ਕਛੁ ਅਛਰ ਬਹਿ ਧਰਿ ਦੇਹ ॥ 160 ॥ 
ਮਹਾਂਦੇਵ ਪਯਾਨਾਂ ਕਹਉ ਪ੍ਰਿਥੀਆ ਅਗਲੇ ਧਿਆਇ । 
ਜੌਤੀ ਜੋਤ ਸਮਾਇੰਗੇ ਗੁਰੁ ਅਰਜਨ,ਸੁਖ ਪਾਇ ॥ 161॥ 
ਇਤਿ ਸ੍ਰੀ ਗੁਰ ਬਿਲਾਸ ਜੌਗੀ ਕੀ ਸਾਖ ਸਿਖਨਿ ਕੀ ਸਾਖ ਸੁਲਹੀ ਮਿਤ ਚੰਦੂ 
ਪ੍ਰਿਥੀਏ ਮੇਲ ਬਰਨੌਨ ਨਾਮ ਖਸ਼ਟਮੌ ਧਿਆਇ ਸਮਾਪਤ ਮਸਤ ਸੁਭ ਸਸਤ । 6 ॥ ਬੋਲਹ 


ਜੀ ਵਾਹਿਗੁਰੁ ।। 


ਅਧਿਆਇ ਸਤਵਾਂ 


ਦੋਹਰਾ 
ਚਰਨ ਕੌਮਲ ਗੌਰ ਕੈ ਨਮੌ ਬਿਮਲ ਬੁਧ ਵੇਰ ਪਾਂਇ । 
ਆਗੇ ਕਥਾ ਬਰਨਨੰ ਕਰਉ" ਸੁਨੋ ਸੋਤ” ਮਨ ਲਾਇ । 
ਚੌਪਾਈ 
ਦੈਕ ਸਮੇ' ਗੁਰ ਅਰਜਨ ਦੇਵ । ਬੈਠੇ ਕਿਸੀ ਖਿਆਲ ਅਭੇਵ । 
ਮਹਾਂਦੇਵ ਗੁਰ ਨਿਕਟਿ ਸੁਆਯੋ” । ਕਰ ਆਦਰ ਗੁਰ ਤਾਹਿ ਬਿਠਾਯੋ 1 2 ॥ 
ਸੀ ਗੁਰ ਕਹਾ ਕਿਹੋ ਕਾਰਜ ਆਏ । ਮਹਾਂਦੇਵ ਯੌ ਭਾਖ£ ਸੁਨਾਏ । 
'ਨਿਜ ਇਛਾ ਤੁਮ ਭਾਖ ਸੁਨਾਵਉ” । ਜੋ ਪ੍ਰਭ ਤੁਮਰੀ ਆਗਿਆ ਪਾਵਉ” ॥ 3 ॥ 
ਦੋਹਰਾ 
ਗੋਦਵਾਲੇ! ਦਰਸ਼ਨ ਕਰਉ 'ਜਿਸੇ ਦਿਨ ਹੋਇ ਸਰਾਧ । 
ਅਮਰਦਾਸ ਕਾਰਨ ਕਰਨ ਪ੍ਰਰਨ ਪੁਰਖ ਅਰਾਂਧ ।। 4 1। 
ਚੰਪਾਈ 
ਗੁਰ ਅਰਜਨ ਮੁਖ ਏਹੁ ਅਲਾਏ । ਭਲੀ ਬਾਤ ਤੁਮ ਯਾਦ ਕਰਾਏ । 
ਹਮ ਭੀ ਚਲਹਿ ਸਾਥ ਤੁਮਾਰੇ । ਪਾਂਚ ਦਿਵਸ ਅਜੇ ਮਾਹਿ ਨਿਹਾਰੇ । 
'ਨਿਹਾਰੇ ਦਿਵਸ ਜੌ ਕੀਨ ਪਿਆਨਾ । ਮਹਾਂਦੇਵ ਅਰੁ ਗੁਰ ਸਭ ਗਯਾਨਾ । 
'ਪ੍ਰਿਥਯ ਦਿਵਸ ਖਾੜ੍ਹਰ ਰਹਾਏ । ਦਰਸ ਦਰਬਾਰ ਦਾਬੂ ਸੋਗ `'ਲਿਆਏ ॥ 5 ॥ 
ਦੋਹਰਾ 
ਚੌਥੇ ਦਿਨ ਪ੍ਰਾਪਤ ਭਏ ਗੋਦਵਾਲ” ਸੁਖ ਪਾਇ 
ਮੌਹਰੀ ਆਦਿਕ ਬੋਸ ਗੁਰੁ ਸਭ ਸੁਨ ਆਏ ਧਾਇ ।।6 । 
ਚੌਪਾਈ 
'ਸਭ ਹੀ ਮਿਲ ਮਨ ਆਨੰਦ ਪਾਯੋ । ਸੀ ਗੁਰ ਭੋਰਾ ਸਦਨ ਕਰਾਯੋ । 
'ਸੀ ਗੁਰ ਬਾਵਲੀ ਕੀਓ ਇਸਨਾਨਾਂ । ਸਭ ਸਥਾਨ ਗੁਰੂ ਬੈਦਨ ਠਾਨਾਂ । 7 
ਪੁਨਯਾ ਦਿਨ ਭਯੋ ਯਗ ਅਪਾਰਾ । ਸੰਗਤ ਆਈ ਵਾਰ” ਨਾ ਪਾਰਾ” । 
ਲਾਨਾ ਰਸ ਭੌਜਨ ਵਰਤਾਏ । ਮਹਾਂਦੇਵ ਪਿਖ ਆਨੌਦ 'ਪਾਏ।। 8 ॥ 


'£ਮ ਪੋਥੀ ਸੰਗਤ £ਅ ਤ ਏ ਪੌਥੀ ਆਖ “ਅ ਪੋਥੀ ਗੋਇੰਦਵਾਲ “ਅ ਪੌਥੀ ਬੰਸ਼੍ਮਾਰਾ 


_ ਅਧਿਆਇ ਸਤਵਾਂ 215 


ਸ੍ਰੀ ਗੁਰ ਮਹਾਂਦੇਵ ਕਉ ਕਹਾ । ਅਮਰਦਾਸ ਗੁਰ ਦਰਸ ਜੌ ਚਹਾ । 
ਪੂਰ ਬਣਾ ਕੇ ਜਗ ਸੁ ਆਵੈ । ਨਿਸਚੈ ਦਰਸ਼ਨ ਗੁਰੁ ਕਉ ਪਾਵੇ ॥9 ॥ 
ਦੋਹਰਾ 
ਭਗਤ ਸਿੰਘ ਜਗੁ ਪੂਰ ਨ੍ਰੋ [ਗਈ ਸੰਗਤ ਨਿਜ ਧਾਮ । 
ਗੁਰ ਅਰਜਨ ਤਿਹ ਠਾਂ ਰਹੇ ਪਿਖ ਕੌਤਕ ਅਭਿਰਾਮ । 10 ।। 
ਰ ਚੰਪਾਈ 
ਪੂਰਨਿਮਾ ਪਾਛੇ ਤੀਜ ਥਿਤ ਦਿਨ । ਬਾਵਲੀ ਨਾਇ ਬੈਠ ਗੁਰ ਅਰਜਨ । 
ਜਾਮ ਏਕ ਦਿਨ ਜਬੈ ਰਹਾਈ । ਗੁਰ ਕੇ ਨਿਕਟ ਮਹਾਂਦੇਵ ਅਈ ।1 11 ॥ 
ਗੁਰੁ ਅਰਜਨ ਏਕਾਂਤਿ ਦੇਖਾਏ । ਨਿਮਿੰਤ ਬਚ ਮਹਾਂਦੇਵ ਅਲਾਏ । 
ਭੁਲ ਛਿਮਾਂ ਪ੍ਰਭ ਕੀਜੈ ਮੌਹਿ । ਭਾਈ ਕਰਿ ਜਾਨਤ ਥਾ ਤੋਹਿ ।। 12 ॥ 
ਰ ਚੌਰ 
ਮਾਨੁਖ ਕਰਿ ਜਾਨਤ ਰਹਾ ਗੁਰ ਕਰ ਤੋਹਿ ਨ ਜਾਨ । 
ਤੁਮ ਮਾਯਾ ਮਮ ਛਾਇਯਉ ਮਨਿ ਬੁਧਿ ਸਭਿ ਹੀ ਗਯਾਨ ॥ 13॥ 
ਚੰਪਾਈ 
ਸਮਾਂ! ਅੰਤ ਅਬ ਮੋਰਾ ਆਯੋ । ਦੇਹੁ ਗਿਆਨ ਹਰ ਅਪਨੀ ਮਾਯੋ । 
ਯਹਿ ਕਹ ਗੁਰ ਚਰਨੀ ਲਪਟਾਨਾ । ਹਇ ਪ੍ਰਸੰਨ ਗੁਰ ਤਾਂਹਿ ਉਠਾਨਾ ।। 14॥ 
ਮਹਾਂਦੇਵ ਇਹ ਭਾਂਤ ਸੁਨਯੇ । ਦੇਹਿ ਸੰਜੌਗ ਕਰਮ ਤੋਂ ਪਯੋ” । 
ਤੇਗ ਦੇਹ ਮਹਿ ਪ੍ਰੀਤਿ ਨ ਧਾਰੇ । ਜਾਨ ਐਸ ਗ੍ਰਿਹਿ ਜੈਸ ਮੁਰਾਰੇ ॥ 15 ॥ 
ਦੋਹਰਾ 
ਜਗ ਜੀਵ ਮਾਯਾ ਲੀਏ ਦੁਖ ਸੁਖ ਨਿਜ ਕਰ ਜਾਨ । 
ਅਗਯਾਨ ਨੀਦ ਤਾਕਉ ਭਈ ਗ੍ਰਿਹਿ ਮਮ ਪੁਤੁ ਬਖਾਨ ।। 16 ।। 
ਚੌਪਾਈ 
ਸਰਤਿ ਨੌਸ਼ਟਿ ਬ੍ਹਮ ਗੁਰ ਪਯੋ । ਤਾਂਹਿ ਉਧਾਰ ਬਚਨ ਤਿੰਹ ਹਯੇ । 
ਚਤੁਸੈਵ ਸਾਧਨ ਪ੍ਰਥਮਹਿ ਕਰੇ । ਔਤਹਿ ਸੁਧ ਗਯਾਨ ਗੁਰ ਧਰੇ ।। 17 
ਸਾਖੀ ਬ੍ਰਹਮ ਤਗ [ਸਭ|” ਜਾਨਤ । ਤਤ੍ਰ ਅਸਿ ਮਹਾ ਵਾਕ ਬਖਾਨਤ । 
ਗੁਰੁ ਨਾਨਕ ਬਚ ਭਾਖੇ ਏਹਾ । ਜਿਨ ਜਾਤਾ ਸੋ ਤਿਸਹੀ ਜੇਹਾ ।। 18 ॥ 
ਦਹਰਾ 
ਤਾਂਤੇ ਭਰਮ ਬਿਹਾਇਕੈ ਆਤਮ ਸਤਿ ਪਛਾਨ । ਰ 
ਅਸਤਿ ਦੇਹਿ ਜਗ ਜਾਨ ਉਰ ਸ੍ਰੀ ਗੁਰ ਦੀਓ ਗਿਆਨ ।। 194 


1ਅ ਪੋਥੀ ਵਿਚੋ “ਅ ਪੌਥੀ ਔਤਕਾਲ 9ਐ ਪੋਥੀ ਵਿਚੋਂ' 


216 ਗੁਰ ਬਿਲ!ਸ ਪਾਤਸ਼ਾਹੀ ੬ 


ਚੌਪਾਈ 

ਮਹਾਂਦੇਵ ਨਿਜ ਸਾਖੀ ਜਾਨੋ । ਸਤਿਯਾਤਮ ਜਗ ਮਿਥਯਾ ਮਾਨੋ । 

ਮਹਾਂਦੇਵ ਸੁਨ ਗੁਰ ਕੇ ਬੈਨਾ । ਮਿਟਿਓ [ਭ੍ਰਮ ਰਿਦ ਆਯੋ ਚੋਨਾ ॥ 20 ॥ 

ਭਗਵੰਤ ਸੁਧ ਗੁਰੁ ਰੂਪ ਨਿਹਾਰਾ । ਮਹਾਂਦੇਵ ਪੁਨ ਬਚਨ ਉਚਾਰਾ । 

ਹੋ ਗੁਰ ਤੁਮ ਰਵਿ ਬਚ ਕਿਰਨਾਕਰ । ਰਿਦ ਬਿਗਾਸ ਅਗਯਾਨ ਤਿਮਰ ਹਰ 12111 
ਦੋਹਰਾ 

ਤੁਮ ਪ੍ਰਤਾਪ ਭ੍ਰਮ ਮੌਹਿ ਮਿਟਯੋ ਸਾਖੀ ਬ੍ਰਹਮ ਲਖਾਉ । 

ਐਸ ਕ੍ਰਿਪਾ ਮੌ ਪਰ ਕਰਹੂ ਗੁਰ ਨਾਨਕ ਪਹਿ ਜਾਉ” ॥ 22 ॥ 


ਚੰਪਾਈ 
ਗੁਰ ਅਰਜਨ ਸੁਨ ਗਦ ਗਦ ਭਏ । ਮਹਾਂਦੇਵ ਤੁਮ ਸਭ ਦੁਖ ਹਏ । 
ਆਠ ਪਹਿਰ ਤਮਰੇ ਹੈ ਸਵਾਸਾ । ਕਰੋ ਜਤਨ ਜਾਵਹ੍ਹਂ ਗੁਰ ਪਾਸਾ ।। 23 ॥ 
ਅਮਰਦਾਸ ਗੁਰ ਜਸਹਿ ਨਿਕੇਤਿ । ਰਚੀ ਬਾਵਲੀ ਮੁਕਤੀ ਹੇਤਿ । 
ਪੌੜੀ ਅਸੀ ਚਾਰ ਸਵਾਰ । ਮਹਾਤਮ ਸੀ ਮੁਖ ਕੀਨ ਉਚਾਰ ॥ 24॥ 
ਦੋਹਰਾ 
ਚੌਰਾਸੀ ਪਾਠ ਜਪੁਜੀ ਕਰੌ ਜੋ ਨਰ ਕਰ ਇਸਨਾਨ । 
ਗੁਰੁ ਨਾਨਕ ਪਹਿ ਜਾਇ ਹੈ ਯਾ ਮਹਿ ਸੈਸ ਨ ਠਾਨ।। 25 ॥ 
ਚੌਪਾਈ 
ਪਾਠ ਕਰੈ ਇਕ ਇਕ ਚਿਤ ਸੁਧ ਨਰ । ਚੌਰਾਸੀ ਤਹਿ ਮਿਟਹਿ ਜਨਮ ਮਰ । 
ਜਪੁਜੀ ਪਾਠ ਸੁਧ ਤੁਮ ਕਰੋਂ । ਗੁਰ ਨਾਨਕ ਪਦ ਨਿਸਚੈ ਧਰੋਂ ॥ 26। 
ਮਹਾਂਦੇਵ ਕਹਿ ਇਹ ਮਹਿ ਕਰਉ” । ਮੌਰੀ ਬਿਨਤਿ ਸਰਵਨ ਮਹਿ ਧਰਉ । 
ਸ੍ਰੀ ਗੁਰੁ ਕਉ ਇਹ ਧਾਮ ਅਪਾਰਾ । ਮੁਹਿ ਅਸਥਾਨ ਨ ਕੋਇ ਸਵਾਰਾ ॥ 27 । 
ਦੋਹਰਾ ਰ 
ਮੌਹਿ ਮਿਤ ਤਨ ਦਾਹ ਕੇ ਭਸਮ ਬਿਪਾਸਾ ਪਾਇ । 
ਸੀ ਗੁਰ ਕਹਾ ਐਸੇ ਕਰਹਿ ਮਹਾਂਦੇਵ ਹਰਖਾਇ 1 28 । 
ਚੰਪਾਈ 
ਤਬ ਲਉ ਚੜਿਓ ਸੁਰ ਜਗ ਰਾਈ । ਮਹਾਂਦੇਵ ਗੁਰ ਆਗਯਾ ਪਾਈ । 
ਕਰ ਇਸ਼ਨਾਨ ਪਾਠ ਤਬ ਲਾਗਾ । ਗੁਰ ਨਾਨਕ ਕੇ ਰਸ ਮਹਿ ਪਾਗਾ । 29॥ 
ਸਾਤ ਪਹਿਰ ਮਹਿ ਪਾਠ ਕਰੇ ਸਭ । ਸਨਾਨ ਚੌਰਾਸੀ ਸਤਿ ਚਿਤ ਤਬ । 
ਉਪਰ ਪੌੜ ਪਰ ਧਰ ਨਿਜ ਸੀਸਾ । ਪਾਯੋ ਭੋਗ ਧਯਾਨ' ਹਰਿ ਈਸਾ ।। 30 ॥ 


£% ਪੌਥੀ ਵਿਚੋ” “ਅ ਪੋਥੀ ਸੰਕ ਨ ਮਾਨ “ਅ ਤੇ ਏ ਪੋਥੀ ਬਯਾਸ' £ਮ ਪੌਥ ਰਿਦੈ 


ਮ(ਧਿਆਂਇ ਸਤਵਾਂ ੍ 217 


ਗੁਰੁ ਅਰਜਨ ਕਾ ਧਰਿ ਰਿਦ ਧਯਾਨਾ । ਮਹਾਂਦੇਵ ਜੀ ਤਯਾਗੇ ਪ੍ਰਾਨਾ । 

ਅੰਤ ਸਮੇ' ਚਾਰੋਂ ਗੁਰ ਆਏ । ਗੁਰੁ ਨਾਨਕ ਤੇ ਆਦਿ ਸੁਹਾਏ ।। 31 ॥ 
ਦੋਹਰਾ 

ਮਹਾਂਦੇਵ ਕਉ ਸੋਗ ਲੈ ਗੁਰੂ ਨਾਨਕ ਕਰਤਾਰ । 

ਅਪਨਿ ਧਾਮ ਜਾਵਤਿ ਭਏ ਜਪੁਜੀ ਬਲ ਸੁਖ ਸਾਰ।। 32॥ 
ਚੌਪਾਈ 

ਗੁਰੁ ਅਰਜੁਨ ਇਹੁ ਰੀਤਿ ਕਰਾਈ । ਕੁਸ਼ਾ ਡਾਰ ਦੇਹਿ ਤਿਹ ਪਾਈ ।। 

ਚਾਦਰ ਪਾਇ ਪੁਸ਼ਪ' ਪੁਨ ਡਾਰੇ । ਨਿਕਟਿ ਬੈਠ ਗੁਰ ਸ਼ਬਦਿ ਉਚਾਰੈ ।। 33 ॥ 

ਬਲਵੌਡ ਸਤੇ ਕਹਾ ਬੁਲਾਈ । ਆਸਾ ਵਾਰ ਪੜੋ ਮਨ ਲਾਈ । 

ਇਸੀ ਨਮਿਤ ਤੋਹਿ ਸੋਗ ਲਯਾਏ । ਲਗੈ ਪੜਨ ਗੁਰੁ ਆਗਯਾ ਪਾਏ ॥ 34॥ 
ਦੋਹਰਾ ਰ 

ਮੁਹਰੀ ਆਦਿਕ ਬੌਸ ਗੁਰੁ ਆਵਤਿ ਭਏ ਤਹਿ ਵਾਰ । 

ਕੀਰਤਨ ਭਯੌ ਅਖੰਡ ਤਬ ਕੌ ਕਰ ਸਕੇ ਉਚਾਰ ।। 35 । 
ਚੰਪਾਈ 

ਨਿਸਾ ਬਿਹਾਇ ਦਿਵਸ ਚੜ੍ਹ ਆਯੋ । ਆਸਾ ਵਾਰ ਭੌਗ ਤਬ ਪਾਯੋਂ । 

ਮੁਹਰੀ ਦਾਤ ਹੁਇ ਇਕਨਾਏ । ਮ੍ਰਿਤਕ ਕ੍ਰਿਆ ਗੁਰੁ ਪ੍ਰਿਥਮ ਕਰਾਏ ॥ 36 ॥ 

ਬਹੁਰ ਕਰਾਯੋ ਦੇਹਿ ਇਸ਼ਨਾਨਾਂ । ਨਰ ਅਨੁਹਰ ਗੁਰੁ ਰੌਦਨ ਠਾਨਾਂ। 

ਗੁਰੁ ਕਉਂ ਦਿਖ ਸਭ ਹੀ ਰੁਦਨਾਏ । ਪਿਖ ਮੌਹਨ ਸਭ ਧੀਰ ਧਰਾਏ ॥ 37 ॥ 
ਦੋਹਰਾ 

ਧਰ ਧੀਰਜ ਸੀ ਸਤਿਗੁਰ ਸ਼ੋਦਰ ਯਾਨ ਬਨਾਇ । 

ਮਹਾਦੋਵ ਤਨ ਪਾਇ ਕੌ ਲੀਨੋ ਕੰਧ ਉਨਾਇ ॥ 38।। 
ਚੌਪਾਈ 

ਬਲਵੌਡ ਸਤੇ ਕਉ [ਗੁਰਿ[” ਫੁਰਮਾਈ । ਵਡਹੰਸ ਵਾਰ ਪ੍ਰਿਥਮੈ ਪੜ ਭਾਈ । 

ਬਹੜੌ ਮਾਰੂ ਡਖਣੇ ਵਾਰ । ਆਗੇ ਹੋਇ ਮੁਖ ਕਹੁੰ' ਉਚਾਰ ॥ 39 ॥ 

ਇਹ ਬਿਧ ਭਯੋ ਚਲਾਣਾ ਭਾਰੀ । ਸਭੀ ਦੇਵ ਨਭ ਨੈਨ ਨਿਹਾਰੀ । 

ਡਾਰ ਫ੍ਰਲ ਸੂਰ ਮਨ ਹਰਖਾਏ । ਸੋਖਨਿ ਕੀ ਧੁਨ ਬਹੁ ਛਬ ਪਾਏ ॥ 40 ।। 
ਦੋਹਰਾ 

ਵਾਹਿਗੁਰੂ! ਕਹ ਜਾਤ ਸਭ ਧਨ ਗ੍ਰਿਹ ਪ੍ਰੀਤਿ ਵਿਸਾਰ । 

ਮਨਹੁ ਜੀਵ ਕੀ ਆਸ ਨਹਿ ਸਭ ਰਿਦ ਬ੍ਰਹਮ ਵਿਚਾਰ ।। 41 ॥ 

ਬਲਵੈਡ ਸਤੇ ਤਬ ਲਗੇ ਪਾਯੋ ਭੋਗ ਦੁਹਿ ਵਾਰ। 

ਤੀਰ ਬਿਪਾਸਾ ਕੇ ਤਬੈ ਉਤਮ ਠੌਰ ਨਿਹਾਰ ।। 42। 


॥ਅ ਪੋਥੀ ਫੁਲ _“ਅ ਪੌਥੀ ਵਿਚੋ" “ਟ ਪੰਥ) ਸਤਿਨਾਮ 


218 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਾਈ 
ਚੋਦਨ ਕੀ ਗੁਰੁ ਚਿਤਾ ਬਨਾਈ । ਉਪਰ ਮਹਾਂਦੇਵ ਦੇਹਿ ਪਾਈ । 
ਲਾਂਬੂ ਸ੍ਰੀ ਗੁਰ ਨਿਜ ਕਰ ਲਾਯੋ । ਸਗਲ ਰੀਤਿ ਗੁਰ ਆਪ ਕਰਾਯੋ ॥ 43 ॥ 
ਮੌਹਰੀ` ਦਾਤ ਲਾਇ ਦੀਵਾਨ । ਕੀਰਤਨ ਸੁਨਤ ਪ੍ਰੀਤਿ ਮਨ ਮਾਨ । 
ਕਪਾਲ ਕਿਆ ਕਰ ਗੁਰੂ ਨਹਾਏ । ਦੈ ਤਿਲਾਂਜਲ ਦੀਵਾਨ ਮਹਿ ਆਏ ।। 44॥ 
ਰ ਦਹਰਾਂ 
ਉਠੇ ਸਭੈ ਗਰੁ ਦੇਖਕੇ ਮਧ ਦੀਵਾਨ ਬੈਠਾਇ । 
ਰਬਾਬੀ ਪੌੜੀ ਲਾਇ ਤਬ ਸੋਹਿਲਾ ਸਿਖ ਸੁਨਾਇ ॥ 45 । 
ਰ ਚੌਪਾਈ 
ਕਰ ਅਰਦਾਸ ਕੜਾਹ ਵਰਤਾਯੋ । ਪੁਨ ਸਭ ਨੇ ਇਸਨਾਨ ਕਰਾਯੋ । 
ਸਭ ਮਿਲ ਆਏ ਸਦਨ ਮਝਾਰਾ । ਪ੍ਰਚਾਣਵੀ ਕਰ ਭਵਨ ਸਿਧਾਰਾ । 46 ॥ 
ਦੁਤੀਅ ਦਿਵਸ ਗੁਰੁ ਪੁਸ਼ਪ! ਚੁਣਾਏ । ਗੈਗਾਂ ਕੌ ਸਿਖ ਖਾਸ ਪਠਾਏ । 
ਸਭ ਹੀ ਭਸਮ ਬਿਪਾਸਾ ਡਾਰੀ । ਕਰ ਇਸਨਾਨ ਪੁਨ ਆਏ ਮੁਰਾਰੀ । 47 ॥ 
ਦੋਹਰਾ 
ਸਭ ਸਥਾਨ ਕਾ ਦਰਸ ਕਰ ਸਭ ਤੇ ਵਿਦਿਆ ਪਾਇ । 
ਬਲਵੇਡ ਸਤਾ ਸੰਗ ਲੈ ਸੀ ਗੁਰ ਪਿਆਨ ਕਰਾਇ ।(48॥ 
ਰ ਚੰਪਾਈ 
ਸਧਾ ਸਰੋਵਰ ਸਰੀ ਗੁਰੁ ਆਏ । ਗੁਰੁ ਗ੍ਰੰਥ ਕਾ ਪਾਠ ਕਰਾਏ । 
ਗਿੰਥ ਭੌਗ ਤੇਰਵੇ" ਦਿਨ ਪਾਯੋ । ਮਹਾਂਦੇਵ ਕੇ ਨਮਿਤ ਸੁਹਾਯੋ । 49 । 
ਕੜਾਹ” ਪੁਸ਼ਾਕ ਚੜਾਇ ਦਰਬਾਰਾ । ਮਹਾਂਦੇਵ ਕੇ ਨਮਿਤ ਸੁਧਾਰਾਂ । 
ਸਮੰਤ ਸੋਰਾਂ ਸੈ ਰਿਖ ਜਨਮੰ। ਹਾੜ ਚੋਥ ਜਾਨੋ ਇਹੁ ਮਨਮੰ ॥ 50 ॥ 
ਸਸ ਖਟੁ ਰੁਤ ਨੈਨ ਮਹਿ ਜਾਨਉ । ਭਾਦਰ' ਚੌਥ ਚਲਾਣਾ ਠਾਨਉ । 
ਪਚਵੌਜਾ ਬਰਸ ਮਾਸ ਦੋਇ ਪਰ । ਉਮਰਾ ਮਹਾਂਦੇਵ ਭੌਗੀ ਧਰ [ਪਰ[“ । 
ਦੋਹਰਾ 
ਮਹਾਂਦੇਵ ਕੀ ਮਿਤ ਕਥਾ ਭਗਤ ਸਿੰਘ ਇਮ ਭਾਖ । 
ਇਕ ਚਿਤ ਹੁਇ ਆਗੇ ਸੁਨਹੁ ਪ੍ਰਿਥੀਏ ਕੀ ਮ੍ਰਿਤ ਸਾਖ 52 । 
ਚੰਪਾਈ 
ਭਗਤ ਸਿੰਘ ਪ੍ਰਿਥੀਏ ਦੁਖ ਪਾਈ । ਪਾਤੀ ਚੰਦੂ ਓਰ ਪਠਾਈ । 
ਐਸੇ ਲਿਖਯੋ ਮੀਤ ਤੁਮ ਕਹਾ । ਮਾਰਉ” ਤਾਹਿ ਬੌਰ ਸਭ ਲਹਾ ।। 53 ।॥ 


“ਅ ਪੋਥੀ ਪ੍ਰਸਾਦ _&ਅ ਤੋਂ ਏ ਪੋਥੀ ਫੂਲ _'% ਪੌਥੀ ਪ੍ਰਸਾਦ _£ਅ ਪੌਥੀ ਵਿਚੋ” 


ਅਧਿਆਇ ਸਤਵਾਂ 219 


ਕਰਹੁ ਗੁਰ ਤੋਹਿ ਐਸ ਉਚਾਰਯੋ । ਅਬ ਸੌ ਕਾਰਜ ਦੀਓ ਬਿਸਾਰਯੋ । 
ਐਸੇ ਲਿਖ ਕੇ ਦੂਤ ਪਠਾਯੋ । ਲੰ.ਪਾਤੀ ਚੋਦੂ ਪਹਿ ਆਯੋਂ ॥54॥ 
ਦੌਹਰਾ 
ਲੰ ਪਾਤੀ ਚੌਦੂ ਤਬ ਪੜ ਮਨ ਮਾਹਿ ਬਿਚਾਰ । 
ਪੁਨਾ ਦੂਤ ਕਉ ਅਸ ਕਹਾ ਕਹੋ ਬਾਤ ਨਿਰਧਾਰ ॥ 55 ॥ 
ਚੰਪਾਈ 
ਰਾਤ ਦਿਨਸ ਹਮਰੇ ਮਨ ਬਾਤਾ । ਭੁਲਤੀ! ਨਾਹੀ” ਦਿਨੁ ਅਰ ਰਾਤਾ । 
ਪਾਤਿਸ਼ਾਹ ਕੋਉ ਸਾਥ ਲਿਆਵਉ” । ਚਲ ਲਾਹੌਰ” ਤਿਸ ਨਾਸ ਕਰਾਵਉ” ॥ 56 । 
ਜਬ ਗੁਰਿਆਈ ਤਹਿ ਦਿਵਾਂਉ” । ਤਉ ਅਪਨੇ ਮਨ ਧੀਰਜ ਪਾਵਉ” । 
ਯੌ" ਸੁਨ ਬਚਨ ਦੂਤ ਤਬ ਧਾਯੋ । ਆਇ ਪ੍ਰਿਥੀਏ ਕਉ ਭਾਖ ਸੁਨਾਯੋ ॥ 57 ॥ 
ਦੋਹਰਾ 
ਪ੍ਰਿਥੀਏ ਸੁਨ ਧੀਰਜ ਕੀਓ ਚੰਦਰ ਜਤਨ ਬਿਚਾਰ । 
ਉਪਾਵ ਕੋਉ ਨਹਿ ਬਨ ਪਰੋ ਚਿੰਤਾ ਮਨਹਿ ਅਪਾਰ ॥ 58 । 


ਚੰਪਾਈ 
'ਨਿੰਦਕ ਔਸੀ ਰੈਤਿ ਕਰਾਈ । ਨਿਸਦਿਨ ਨਿੰਦਾ ਮਾਹਿ ਰਹਾਈ । 
ਕਰਤ ਬਿਚਾਰ ਏਹੁ ਮਨਿ ਆਈ । ਪਾਤਿਸ਼ਾਹ ਕਉ ਜਾਇ ਸਨਾਈ । 59॥ 
ਹਜ਼ਰਤ ਤਹਿ ਨਿੰਦਾ ਜਗ ਹੋਈ । ਹਮ ਤੇ ਸੁਨੀ ਜਾਤ ਨਹਿ ਸੋਈ ।। 
'ਬਾਦਸ਼ਾਹ ਪੁਛਿਯੌ ਕਯਾ ਨਿੰਦਾ । ਮੰਹਿ ਕਾਰਜ ਕੇ ਕੀਨ ਨਾ ਮੋਦਾ ॥60॥ 
ਦੋਹਰਾ 
ਕਾਰਜ ਤਮ ਕਉ ਨਹਿ ਕਰਯੋਂ ਪੈ ਯੰ' ਲੋਕ ਸੁਨਾਇ । 
/ਪਰੋਪਰਾ ਬਾਦਿਸ਼ਾਹ ਕੀ ਰੀਤਿ ਇਹੀ ਚਲੀ ਆਇ ।। 61 ॥ 
ਚੰਪਾਈ ਰ 
ਪਾਛੇ ਬਦਸ਼ਾਹੁ ਏਹੁ ਬਿਧ ਕਰਹਿ । ਜਾਇ ਕਸ਼ਮੀਰ ਹਰਖ ਮਨ ਧਰਹਿੰ । 
ਸ਼ੇਸਰ ਹੌਲੀ ਤਹਾਂ ਖਿਲਾਵਹਿ । ਅਤਰ ਅਬੀਰ ਗੁਲਾਲ ਉਡਾਵਹਿਂ । 62। 
ਕਬੀ ਨ ਖੇਲੀ ਡੁਮ ਤਹਿ ਜਾਈ । ਇਹੁ ਨਿੰਦਾ ਤੁਮਰੀ ਜਗੁ ਗਾਈ । 
“ਕਹਿਆ ਸ਼ਾਹ ਕਰੇ ਅਬ ਸੋਈ । ਜਾਤੇ ਨਿੱਦਾ ਜਗੁ ਨਹਿ ਹੋਈ ॥ 63 ॥ 
ਰ ਦਹਰਾ 
ਬਹੁ ਦਲ ਦਿਲੀ ਛਡਿ ਕੌ ਕਛੂ ਸੋਨਾ ਸੋਗ ਧਾਰ । 
ਬਾਦਿਸ਼ਾਹ ਪਿਆਨਾ ਕੀਓ ਚੌਦੂ ਹਰਖ ਅਪਾਰ ॥ 64 ।। 


'ਦ ਪੌਥੀ ਭ੍ਰਲਹਿ %ਅ ਪੰਥੀ ਲਵਪੁਰ 9ਅ ,ਪੌਥੀ, ਪੰਰ 


220 ਗੁਰ ਬਿਲ'ਸ ਪਾਤਸ਼ਾਹੀ ੬ 


__ਚੌਪਾਈ 
ਚੈਦੂ ਚਿਤ ਮਹਿ ਬਹੁ ਦੁਖ ਪਾਵੈ । ਨਿਜ ਪੁਤ੍ਰੀ ਜਬ ਹੀ ਦ੍੍‌੍‌ਸ਼ਟਾਵੈ' । 
ਪੁਤੀ ਕਲਹਿ ਬਹਤ ਦੁਖ ਦੇਵੈ । ਸੀਘਰ ਨਾਸ਼ ਜਾਂਹਿ ਤੇ ਲੇਵੈ 65 ॥। 
`ਦਿਖ ਪਤੀ ਚੈਦੂ ਦੂਖ ਲੀਨੋ । ਬਾਦਿਸ਼ਾਹ ਸੈਗ ਪਯਾਨਾ ਕੀਨੋ ॥ 
ਪਾਤਿਸ਼ਾਹ ਕਬ ਗਜ” ਅਸਵਾਰ । ਕਬ ਹੈ ਚੜੇ ਇਛ ਚਿਤ ਧਾਰ ।। 66 ॥ 
ਦੋਹਰਾ 
ਰਸਤੇ ਕੂਚ ਮੁਕਾਮ ਕਰ ਨਿਜ ਇਛਾ ਸੁਖ ਪਾਇ । 
ਤੀਰ ਬਿਪਾਸਾ ਕੇ ਅਏ ਹੋਯ ਪਰ ਸ਼ਾਹ ਚੜਾਇ ॥ 67 । 
ਚੰਪਾਈ 
ਅਸਵ ਛਾਲ ਉਚੀ ਕਛੁ ਕਈ । ਗਿਰਯੋ ਸ਼ਾਹ ਐਸੀ ਬਿਧ ਭਈ । 
ਕਛਕ ਮਰੋੜ! ਲਾਤ ਕਉਂ ਆਈ । ਹਾਹਾਕਾਰ ਸੁ ਕਰੇ ਲੁਕਾਈ ।। 68॥ 
ਬਾਦਸ਼ਾਹ ਚੈਂਦੂ ਪ੍ਰਤਿ ਕਹਿਓ । ਕਿਸ ਕਾਰਨ ਹਮ ਇਹੁ ਦੁਖ ਲਹਿਓ । 
ਜਨਮ ਕਿਤਾਬ ਮੌਰ ਦਿਖ ਲੱਵਹੁ । ਦੁਖ ਕਾ ਹੌਤ ਮੌਰਿ ਕਹਿ ਦੇਵਹੁ ॥ 69।। 
ਦੋਹਰਾ 
ਹਾਥ ਜੌਰ ਚੰਦੂ ਕਹਾ ਤੁਮ ਅਸ ਭਾਖਤ ਮੋਹਿ । 
ਚੋਰ ਕਿਤ'ਬ ਸੋ ਲੈ ਗਲੇ ਹਮ ਡਰ ਕਹਹਿੰ ਨ ਤੋਹਿ ॥ 70॥ 
ਚੌਪਾਈ 
ਬਾਦਸ਼ਾਹ ਤਬ ਏਹੁ ਅਲਾਏ । ਹਮਰੇ ਰਾਜ ਚੌਰ ਕਹਿ ਪਾਏ । 
ਸਿੰਧ ਕੌਧਾਰ ਰਾਜ ਹਮ ਹਏ । ਜਾਰ ਚੌਰ ਕਉ ਨਾਉ ਨਪਏ।72॥ 
ਚੰਦੂ ਕਹਾ ਰਾਜ ਅਸ ਹੋਈ । ਤੁਮਰੇ ਰਾਜ ਚੋਰ ਨਹਿੰ ਕੋਈ । 
ਗੁਰੁ ਨਾਨਕ ਆਸਨ ਅਬ ਅਰਜਨ ।. ਰਾਖੈ ਚੌਰ ਨਿਕਟ ਵਹਿ ਨਿਸ ਦਿਨ ॥ 73॥ 
ਦੌਹਰਾ 
ਕਰਾਵਤ ਚੋਰੀ ਅਧਿਕ ਸੋ ਹਿਰ ਸੁ ਦਰਬ ਅਪਾਰ । 
ਕਿਤ'ਬ ਸਾਥ ਬਹੁ ਧਨ ਗਯੋ ਹੈ ਤਿਸਿ ਸਦਨਿ ਮਝਾਰਿ । 74 ॥ 
ਚੌਪਾਈ 
ਸੁਧਾ ਸਰੌਵਰ ਪ੍ਰਜ ਕਰਾਵੈ । ਐਸੇ ਚੋਰੀ ਨਿਤ ਕਰਾਵੈ । 
ਕਹਾ ਸ਼ਾਹ ਇਮ ਨਹੀ” ਉਚਾਰੋ । ਪੀਰ ਸੋਇ ਹਮਰੇ ਪੁਰਸਾਰੋ । 
ਸਾਤ ਮੁਸ਼ਟਿ ਭਾਂਗ ਕੀ ਲੀਨੀ । ਗੁਰ ਨਾਨਕ ਪਾਤਿਸ਼ਾਹੀ ਦੀਨੀ । 
ਅਸ ਬਖਸੀਸ਼ ਜਿਸ ਘਰ ਤੇ ਹੋਈ । ਤਿਸ ਚੋਰ ਕਹਿ ਪਾਪੀ ਹੋਈ ।। 75 ॥ 


ਅ ਪੌਥੀ ਪੇਖਾਵਹਿ _%ਅ ਪੌਥੀ ਹਸਤੀ _$ਟ ਪੋਥੀ ਚੋਟ _$ਅ ਪੋਥੀ ਲ੍ਰਟਹਿ _'£ ਪੋਥੀ ਮੁਠੀ 


ਅਧਿਆਇ ਸਤਵਾਂ 221 


ਦੋਹਰਾ 
ਨਿਜ ਅੰਗੁਲ ਮੁੱਖ ਮਹਿ ਧਰਿ ਐਸੇ ਕਹਿ ਤਬ ਸ਼ਾਹ । 
ਗੁਰੁ ਸਦਨ ਧਨ ਅਲਖ ਹੈ ਤਾਂਕੌ ਕਯਾ ਪਰਵਾਹ ॥ 76 ॥ 
ਚੌਪਾਈ 
ਜਥੇ ਸ਼ਾਹ ਮੁਖ ਅੰਗੂਲ ਡਾਰੀ । ਲਾਤ ਪੀਰ ਤਬ ਦੂਰ ਨਿਵਾਰੀ । 
ਚੋਦ [ਕਹਾ|" ਸ਼ਾਹ ਸੁਨ ਲੀਜੈ । ਗੁਰੂ ਨਾਨਕ ਅਸ ਕਾਰਜ ਕੀਜੌ ।। 77 ॥ 
ਇਸ ਮਹਿ ਈਰਖ ਕਪਟਿ ਘਨੌਰਾ । ਬਡੋ ਭ੍ਰਾਤ ਕਾਢਯੋ ਤੁਮ ਹੇਰਾ । 
ਬਾਦਸ਼ਾਹ ਐਸੇ ਤਬ ਕਹਾ । ਮਾਨੂਖ ਭੇਜ ਸਭ ਸੁਧ ਲਹਾ ॥ 78 ॥ 
ਦੌਹਰਾ 
ਹਮਹਿ ਬਡੇ ਪਾਛੋ ਦਏ ਗਾਵ ਚੌਰਾਸੀ ਜਾਇ । 
ਹੋਇ ਇਛ ਲਹੈ ਅਰ ਅਬ ਚੋਰੀ ਨਾਂਹ ਕਰਾਇ ॥ 79 ॥ 
ਚੌਪਾਈ 
ਜਹਾਂਗੀਰ ਮੁਖ ਐਸ ਅਲਾਯੋਂ । ਸੁਲਬੀ ਦੁਸ਼ਟਿ ਸਵਨ ਸੁਨ ਪਾਯੋ । 
ਸਲਹੀ ਕੇਰ ਭਤੀਜਾ ਜਾਨੋ । ਚਾਚੈ ਵੈਰ ਤਾਂਹਿ ਉਰ ਆਨ ॥ 180 ॥ 
ਚੋਦੂ ਸਾਥ ਸਲਾਹ ਰਲਾਈ । ਜਹਾਂਗੀਰ” ਕਉ ਕਹਾ ਸੁਨਾਈ । 
ਆਗਿਆ ਮੋਹਿ ਕਰੋ ਤਾਹਿ ਜਾਉ । ਜਿਮ ਤੁਮ ਕਹਹੁ ਤਿਵੈ ਕਰ ਆਂਉ॥ 81 ॥ 
ਦਹਰਾ 
ਬਾਦਸ਼ਾਹ ਐਸੇ ਕਹਾ ਹਮਰੀ ਦਿਸ ਕਰ ਜ਼ੌਰ । 
ਲੰਗਰ ਖਰਚ ਸੁ ਅਧਿਕ ਹੈ ਲੀਜੈ ਗ੍ਰਾਮ ਸੁ ਹੋਰ ॥ 82 ॥ 
ਚੋਪਾਈ 
ਚੌਰੀ ਨਿੰਦ ਹੋਇ ਜਗੁ ਸਾਰੇ । ਨਹੀ' ਬਨ ਸ੍ਰੀ ਗੁਰੂ ਹਮਾਰੇ । 
ਅਬ ਹਮ ਚਲਹਿ ਸੁ ਬੀਚ ਲਾਹੌਰ । ਤੁਮ ਗੁਰੁ ਪੁਛ ਆਵਓ ਤਿਹ ਠੌਰ।। 83॥ 
ਜਹਾਂਗੀਰ ਲਾਹੌਰ ਸਿਧਾਯੋ । ਸੁਲਬੀ'ਸੀ ਗੁਰ ਓਰ ਪਠਾਂਯੋ । 
ਸਲਬੀ ਦਸ਼ਟਿ ਏਹੁ ਮਨ ਆਨੀ ।। ਲੈਵਉ ਬੈਰ ਚਾਚੇ ਮਨ ਮਾਨੀ ॥ 84। 
ਦੋਹਰਾ 
ਪਾਤਿਸ਼ਾਹਿ ਮੌਹਿ ਕਿਆ ਕਹੈ ਜੋ ਕਿਛੁ ਹੋਇ ਸੁ ਹੋਇ। 
ਮੁਹਿ ਪਿਤ ਭ੍ਰਾਤਾ ਤਿਸ ਹਨੀ ਮਾਰਉ ਅਬ ਹੀ ਸੋਇ ।। 85 ॥ 
ਚੌਪਾਈ 
ਭਗਤ ਸਿੰਘ ਅਸ ਰੀਤਿ ਬਿਧਾਤਾ । ਸੈਤਨ ਪਰ ਜੌ ਕਰਿ ਉਤਪਾਤਾ । 
ਜੌ ਨਰ ਨਭ ਕਉ ਬਾਨ ਚਲਾਵੈ । ਉਲਟਾ ਤਾਂਕੇਂ ਭਾਲ ਲਗਾਵੈ ॥ 86 ॥ 


&ਅ ਪ੍ਰੌਥੀ ਵਿਚੋ _“ਅ ਪੌਥੀ ਬਾਦਸ'ਹਿ 


222 ਰ੍ ਗੁਰ ਬਿਲਾਸ ਪਾਤਸ਼ਾਹੀ ੬ 


ਸਲਬੀ ਪਾਪੀ ਜਾਤ ਸੁ ਰੋਹਾ । ਸਯਦ ਅਗਰ ਮਿਲੋ ਇਹੁ ਜੇਹਾ । 
ਸੁਲਹੀ ਕੀ ਨੌਕਰੀ ਕਰ ਆਏ । ਦਾਮ ਇਨਹੁੰ ਕੇ ਪਲੇ ਨ ਪਾਏ । 
ਜਾਣ ਭਤੀਜਾ ਸੁਲਹੀ ਕੇਰਾ । ਸੁਲਬੀ ਪਕਰਿਓ ਕਰੀ ਨ ਦੇਰਾਂ । 
ਪਕਰ ਅਸਵ ਤੇ ਤਰੇ ਉਤਾਰਯੋ' । ਦੇਵਹੁ ਧਨ ਜੇ ਪ੍ਰਾਨ ਉਬਾਰਯੋ ।। 88 '੧ 


ਦਹਰਾ 
ਸੁਲਬੀ ਤਬ ਐਸੇ ਕਹਾ ਲਾਹੌਰ ਜਾਇ ਧਨ ਲੇਹੁ । 
ਹਮ ਕਉ ਕਛੁ ਮਲੂਹਮ ਨਹਿ ਚੰਦੂ ਤੁਮ ਕਉ ਦੇਹੁ ॥ 89 । 
ਚੌਂਪਾਈ 
ਸਯਦ ਸੁਨ ਮਨ ਮਹਿ ਰਿਸ ਧਾਰੀ । ਫਾਰਯੋ ਉਦਰ ਸੁ ਜਮਧਰ ਮਾਰੀ । 
ਸੁਲਬੀ ਸਾਥ ਤੁਰਕ ਕਉ ਆਏ । ਸਯਦ ਤਾਂਕਉ ਏਹੁ ਸੁਨਾਏ । 
ਨੌਕਰੀ ਹੇਤਿ ਹਮਹਿ ਇਸ ਮਾਰਾ ॥ ਜਿਨ ਲਰਨਾ ਸੋ ਆਉ ਅਗਾਰਾ ॥ 90 ।੧ 
[ਤੁਰਕਨਿ ਕਹਾ ਕਾਹੇ ਹਮ ਮਰਹਿ ।। ਪਾਪੀ ਸੰਗਿ ਅਗਨਿ ਮੈ ਸਲਹਿ]” 
ਤਿਨੈ ਕਹਾ ਅਬ ਇਨ ਤੇ ਹੋਈ । ਸਯਦਨਿ ਸਾਥ ਲਰੋ ਨਹਿ ਕੋਈ॥ 91 ॥ 
ਦੌਹਰਾ 
ਸੁਲਬੀ ਹੈ ਸਯਦਨਿ ਲਯੌ ਚਲੋਂ ਪੰਥ ਨਿਜ ਪਾਇ । 
ਤੁਰਕ ਸੋਉ ਜਾਵਤਿ ਭਏ ਚੋਦੂ ਕੇ ਨਿਕਟਾਇ । 92 ॥ 
ਚੌਪਾਈ 
ਤਬ ਲੌ ਸ਼ਾਹ ਲਾਹੌਰੇ ਗਯੋ । ਨਿਜ ਮਹਿਲੀ ਜਾ ਪ੍ਰਾਪਤ ਭਯੋ । 
ਚੰਦ ਮਨ ਮਹਿ ਏਹੁ ਵੀਚਾਰੇ । ਸੁਲਬੀ ਨਿਸਚੇ ਤਾਂਕੋ ਮਾਰੇ । 93 ॥ 
ਤਬ ਲੌ ਤੁਰਕ ਜਾਇ ਨਿਕਟਾਏ । ਸੁਲਬੀ ਕਾ ਮਰਨਾ ਪ੍ਰਗਟਾਏ” । 
ਚੋਦੂ ਸੁਨ ਮਨ ਮਹਿ ਬਿਸਮਾਯੋ । ਬਾਦਿਸ਼ਾਹ ਕੌ ਨਿਕਟਿ ਸਿਧਾਯੇ ॥ 94 ॥ 
ਦੌਹਰਾ 
ਜਹਾਂਗੀਰ ਪੂਛਨ ਕੀਓ ਸੁਲਬੀ ਅਜੇ ਨ ਆਇ । 
ਚੋਦੂ ਸਭ“ ਬ੍ਰਿਤਾਂਤ ਕਹਿ ਜਿੰਹ ਬਿਧ ਮਰਿਯੋਂ ਤਾਂਹਿ ॥ 95 ॥! 
ਚੌਪਾਈ 
ਪਾਤਸ਼ਾਹਿ ਯੌ ਬੈਨ ਸੁਨਾਏ । ਜੋ ਨਿਦਸ਼ ਕਉ ਦੌਸ਼ਹਿ ਲਾਏ । 
ਗੁਰ ਪੀਰ ਪਰ ਦੋਸ਼ਹਿ ਧਰਹਿ । ਪਹੁੰਚ ਨ ਸਕੇ ਬੀਚ ਹੀ ਮਰਹਿੰ ॥ 96 1੧ 
ਝਠੋ ਦੋਸ਼ ਲਗਾਯੋ ਤਾਂ ਕਉ । ਹਮ ਹਹਿ ਸੋਵਕ ਸਦ ਹੀ ਜਾਂਕਉ । 
ਜੋ ਤਮ ਭੇਜਯੋ ਪੈੱਡਿ ਹਤਾਯੋ । ਗੁਰੂ ਨਿਕਟ ਵਹਿ ਜਾਨ ਨ ਪਾਯੋ ॥ 97 ॥ 


ਅ ਪੌਥੀ ਗਿਰਾਯੋ _“ ਤੋਂ ਏ ਪੋਥੀ ਵਿਚੋ 9ਅ ਗ਼ੁੌੰਬੀ ਬਤਲਾਏਂ _“ਅ ਪੌਥੀ ਤਹਿ 


ਅਧਿਆਇ ਸਤਵਾਂ 223 ਰ 


ਦੌਹਰਾ 

ਪਾਤਿਸ਼ਾਹ ਕਉ ਬੈਨ ਸੁਨ ਚੈਦੂ ਨਿਜ ਗਿ੍‌ਹ ਆਇ । 

ਅਤਿ ਵਯਾਕਲਾਂ ਮਨ ਮਹਿ ਭਯੋ ਕਤਹੁੰ ਨ ਧੀਰਜ ਪਾਇ।। 98 । 
ਚੌਪਾਈ _ 

_ ਏਕ ਦਿਵਸ ਚੈਦੂ ਮਨ ਆਈ । ਜਹਾਂਗੀਰ ਕਉ ਜਾਇ ਸੁਨਾਈ । 

ਹਜ਼ਰਤਿ ਪ੍ਰਿਥੀਏ ਕਉ ਤੁਮ ਰਰਾ । ਜਾਹਿ ਲਾਹੌਰਾਂ ਨਿਆਵ ਤੁਮ ਕਰਾ । 99 ॥ 

ਅਬ ਤਮ ਆਏ ਤਹਾਂ ਬੁਲਾਵਉ । ਦੁਹ ਕਾ ਆਪ ਨਿਆਵ ਕਰਾਵਉ” । 

ਕਹਾ ਸ਼ਾਹ ਗੁਰ ਆਪਹਿ ਆਵਹਿ । ਨਹਿ ਹਮ ਤਿਨ ਕਉ ਬੋਲ ਪਠਾਵਹਿ ।।100। 
ਦੋਹਰਾ ਰ 

ਮਾਨਖ ਤੁਮ ਪਠਨੋ ਨਹੀ” ਸ੍ਰੀ ਗੁਰੁ ਕੇ ਨਿਕਟਾਰ । 

ਪਤੀਆ ਪ੍ਰਿਥੀਏ ਕਉ ਪਠੋ ਇਛਾ ਹੋਇ ਤੁਮਾਰ ॥ 101॥ 
ਚੌਪਾਈ 

ਸਨ ਚੈਦੂ ਮਨ ਆਨੰਦ ਪਾਯੋਂ । ਦੈ ਪਾਤੀ ਇਕ ਦੂਤ ਪਠਾਯ । 

ਪ੍ਰਿਥੀਏ ਪ੍ਰਤਿ ਚੰਦਰ ਲਿਖ ਐਸੇ । ਆਵੇਂ ਮੀਤ ਦੇਰ ਨਹਿ ਕੈਸੇ । 102॥ 

ਧਾਇ ਦਤ ਪ੍ਰਿਥੀਏ ਪਹਿ ਗਯੋ । ਚੰਦੂ ਕਾਂ ਸੰਦੇਸਾ [ਜਾਇ]' ਚਯੋ" । 

ਪੜ ਪਾਤੀ ਸੁਨ ਤਾਂਹਿ ਸੈਦੇਸਾ । ਪ੍ਰਿਬੀਏ ਮਨ ਮਹਿ ਹਰਖ ਪ੍ਰਵੈਸਾ' ।। 103 ॥ 
ਦੋਹਰਾ ਰ 

ਮਿਹਰਵਾਨ ਸੁਤ ਛਾਡ ਤਹਿੰ ਪ੍ਰਿਥੀਏ ਕੀਓ ਪਿਆਨ । 

ਨਿਜ ਮਨ ਮਹਿ ਐਸੇ ਧਰਯੋਂ ਮੀਤ ਕਾਜ ਮੁਹਿ ਠਾਨ ।! 104 ॥ 
ਚੌਪਾਈ 

ਜਾਥ ਦਾਸ ਔ ਸਿਖ ਅਪਾਰਾ । ਚਲਤ ਪੰਥ ਸੀਘਰ ਸੁਖ ਧਾਰਾਂ । 

ਤਾਰਨਤਰਨ ਨਿਕਟ ਜਬ ਆਏ । ਤਬ ਸਿਖਨਿ . ਅਸ ਬੈਨ ਅਲਾਏ ।। 105 ।। 

ਹੇ ਪ੍ਰਭ ਏਹੁ ਤੀਰਥ ਤੁਮ ਕੇਰੋਂ । ਕਰਹਿ ਇਸ਼ਨਾਨ ਦਰਸ ਇਹ ਹੇਰੋਂ । 

ਕਹਿ ਪ੍ਰਿਥੀਆ ਛਪੜੀ ਕਹਿ ਨਾਵਹਿਂ । ਚਲ ਤੀਰਥ ਤੁਮ ਅਪਨ ਦਿਖਾਵਹਿਂ ।106॥ 
ਦੋਹਰਾ ਰ 

ਹਮਰੋ ਤੀਰਥ ਔਰ ਹਹਿ ਹੋਹਰਿ ਅਪਰ ਅਪਾਰ । 

ਤਹਾਂ ਨਾਇ ਜਉ ਸਿਖ ਹਮ [ਅਰੁ]” ਤਿਹ ਕਰੋ ਦਿਦਾਰ । 107 ॥ 
ਚੌਪਾਈ ਰ 

ਨਸੇ ਕਹਤ ਪਾਸ ਚਲ ਗਏ । ਗੁਰੁ ਦੁਆਰੇ ਕੇ ਦਰਸ਼ਨ ਭਏ । 

ਇਹ ਬਿਧ ਹੋਹਰੀ ਪ੍ਰਾਪਤਿ ਭਇਆ । ਕਰ ਦਰਸ਼ਨ ਮਨ ਆਨੰਦ ਲਇਆ॥ 1081 


॥ਅ ਪੋਥੀ ਦੁਖੀਯ। _£ਏ ਪੌੌਥੀ ਲਵਪੁਰ _$ਅ ਪੌਥੀ ਵਿਚੋ” _“ਅ ਤੋ ਏ ਪੌਥੀ ਬਸੋਖਾ _ਅ ਪੌਥੀ ਵਿਚੋ” 


224 ਗਰ ਬਿਲਾਸ ਪਾਂਤਸ਼ਹੀ ੬ 


ਕਹਿ ਪ੍ਰਿਥੀਆ ਇਹੁ ਤੀਰਥ ਸਾਚਾ । ਔਰ ਜਿਤੇ ਜਗੁ ਮੇ ਸਭ ਕਾਚਾ । 

ਐਸੇ ਕਹਿੱਤ ਰੈਨ ਪਰ ਗਈ । ਦਿਨਪਤਿ ਲੌਪ ਨਿਸਾਪਤਿ ਅਈ ॥ 109 ॥ 
ਦੋਹਰਾ 

ਪ੍ਰਿਥੀਏ ਮਨ ਈਰਖ ਅਧਿਕ ਕੀਨ ਸੈਨ ਸੁਖ ਸਾਥ । 

ਦੋਇ ਜਾਮ ਨਿਸ ਜਬ ਗਈ ਉਪਜ ਸੂਲ ਰਿਦ ਮਾਥ । 110॥ 

ਰ ਚੰਪਾਈ 

ਭਗਤਿ ਸਿੰਘ ਜਦਪਿ ਰਿਸ ਠਾਨੋਂ । ਤਦਪਿ ਰਾਮਦਾਸ ਸੁਤ ਜਾਨੋ । 

ਮਰਨ ਕਾਲ ਤਾਕੋ ਦਿ੍‌ਸ਼ਟਾਵਾ । ਤਬ ਪ੍ਰਿਥੀਏ ਇਸ਼ਨਾਨ ਕਰਾਵਾ ॥ 111 ॥ 

ਦਾਸ ਤਬੰ ਨਿਜ ਨਿਕਟਿ ਬੁਲਾਏਂ । ਤਾਂਕੋ ਪ੍ਰਿਥੀਏ ਇਹੁ ਸਮਝਾਏ । 

ਸੁਨੋ ਸਿਖ ਤੁਮ ਬੈਨ ਹਮਾਰੇ । ਅਬ ਹਮ ਚਲੋਂ ਪ੍ਰਲੌਕ ਮਝਾਰੇ । 112 ॥ 
ਦੋਹਰਾ 

ਹਮਰੋ ਦਾਹ ਇਹ ਠਾਂ ਕਰਹੁ ਅੰਰ ਸ਼ਨਹੁ ਮਨ ਲਾਇ । 

ਹਮੈ ਐਸ ਜਿਹ ਠਾਂ ਮਰੋ ਕਰਹੁ ਦਾਹ ਇਹਾਂ ਆਇ ॥ 1131 
ਚੌਪਾਈ 

ਹਮਰੀ ਅੰਸ ਦਾਹ ਇਹਾਂ ਜੋਈ । ਮਰੇ ਨਿਕਟ ਆਇ ਹੈ ਸੋਈ । 

ਮਿਹਰਵਾਨ ਕਉ ਜਾਇ ਸੁਨਯੋ । ਮ੍ਰਿਤ ਕ੍ਰਿਤ ਪ੍ਰਿਥਮਹਿ ਮਮ ਕਯੋਂ । 114 ॥ 

2] ਰੋ ਬਾਦਿਸ਼ਾਹ ਨਿਕਟਾਵੈ । ਹਮਰੋ ਬਦਲਾ ਜਿਉ ਤਿੰਉ ਪਾਵੈ ॥ 

ਐਸੇ ਕਹਿਤ ਭੂਮ ਕੀਓ ਸੈਨਾ । ਸਿਖ ਬੁਲਾਵਹਿ ਰਹੈ ਨ ਬੰਨਾ ॥ 115 ॥ 
ਦੋਹਰਾ 

ਮਰਨ ਕਾਲ ਪ੍ਰਰਿਥੀਏ ਤਬੈ ਮਨ ਮਹਿ ਔਸ ਲਿਆਇ । 

ਗੁਰਿਆਈ ਮਮ ਪਾਇ ਹੋ [ਗੁਰਿ|” ਸਿਉ ਵੈਰ ਕਮਾਇ । 116 ॥ 
ਚੌਪਾਈ 

ਏਹ ਵੈਰ ਮਨ ਪ੍ਰਿਥੀਏ ਠਾਨਾਂ । ਤਬ ਲੋ ਤਿਸਨੇ ਤਜੇ ਪਰਾਨਾਂ । 

ਜਮ ਗਨ ਤਾਂਹਿ ਲੰਨ ਕਉ ਆਏ । ਗੁਰਿ ਸੁਤ ਜਾਨ ਬਹੁਤ ਭੋ ਪਾਏ । 

ਹਰਿ ਗਣਿ ਕਹਾ ਸੁਨੋ ਤੁਮ ਭਾਈ । ਇਹ ਗੁਰਿ ਸਤ ਗੁਰਿ ਕੇ ਢਿਗ” ਜਾਈ । 

ਤਹਿ ਠਾਂ ਜਉ ਗੁਰ ਆਗਯਾ ਕਰਈ । ਨਿਸਚੈ ਬਾਤ ਸੋਇ ਇਹ ਧਰਈ ।। 118 ॥ 
ਦਹਰਾ 

ਪ੍ਰਿਥੀਏ ਕਉ ਤਬ ਲੈ ਗਏ ਰਾਮ ਗਣ ਆਪਨੇ ਸਾਥ । 

ਭਗਤਿ ਸਿੰਘ ਇਸ ਬੀਚ ਹੀ ਔਰ ਸੁਨਹੁ ਇਕ ਗਾਥ ॥ 119 ॥ 

ਪ੍ਰਿਥੀਏ ਪਹਿ ਜਬ ਹੀ ਪਠਿਯੋ ਮਨਾਵਨ ਕਉ ਗੁਰਦਾਸ । 

ਪ੍ਰਿਥੀਆ ਨਹਿ ਮਾਨਤ ਭਯੌ ਅਯੌ ਨ ਸ੍ਰੀ ਗੁਰਿ ਪਾਸ ॥ 120 ॥ 


'ਅ ਪੋਥੀ ਦਿਠਕਰ _%ਐ ਪੋਥੀ ਸ੍ਰਗ _ਅ ਤੇ ਦ ਪੋਥੀ ਵਿਚੋਂ 5 ਪੋਥੀ ਪਾਸ 


ਅਧਿਆਇ ਸਤਵਾਂ 225 


ਚੌਪਾਈ 
ਗੁਰ ਅਰਜਨ ਤਬ ਸਬਦ ਉਚਾਰਯੋ । ਪ੍ਰਥਾਇ ਪ੍ਰਿਥੀ ਕੇ ਅਗ੍ਰ ਸੁਧਾਰਯੋ । 
ਕਹਉਂ ਸਛੋਪ ਸੁਨਹੁ ਮਨਿ ਲਾਈ । ਭਾਖਉ ਅਰਥ ਕਥਾ ਵਧ ਜਾਈ ॥ 121॥ 
ਧਨਾਸਰੀ ਪੰਚ ਦਸ ਸਬਦ ਬਖਾਨਾ । ਐਸੇ ਕਹਿ ਗੁਰ ਕ੍੍‌ਪਾ ਨਿਧਾਨਾਂ । 
ਸਵੈਯੇ ਮਾਂਝ ਅਰਥ ਇਹ ਕਹਹੈ । ਸਬਦ ਪਾਠ ਕਰ ਸਬ ਸੁਖ ਲਹਹੁੰ ॥ 122 । 
। ਧਨਾਸਰੀ ਮਹਲਾ ੫ 
ਹਰਿ ਹਰਿ ਲੀਨੇ ਸੌਤ ਉਬਾਰਿ । ਰ 
ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ਤਿਸਹੀ ਕਉ ਫਿਰਿ ਮਾਰਿ ॥ 1 ।। ਰਹਾਉ ।। 
ਜਨ ਕਾ ਆਪਿ ਸਹਾਈ ਹੋਆ ਨਿੰਦਕ ਭਾਗੇ ਹਾਰਿ । 
ਕੁਮਤ ਕ੍ਰਮਤ ਉਹਾਂ ਹੀ ਮੁਏ ਬਾਂਹੁੜਿ ਗ੍ਰਿਹਿ ਨ ਮੌਡਾਰਿ ॥ 1 ।। 
ਨਾਨਕ ਸਰਣਿ ਪਰਿਓ ਦੁਖ ਭੌਜਨ ਗੁਨ ਗਾਵੈ ਸਦਾ ਅਪਾਰਿ । 
ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰਿ ।!੨ ॥ ੧੫ ॥ 
ਅਰਥ । ਸਵੋਯਾ । 
ਹਰਿ ਪ੍ਰਭ ਸੰਤ ਉਬਾਰ ਲੀਏ ਹਮ ਵੌਰ ਕੀਓ ਤਿਨ ਬਿਧਿ ਖਪਾਯੋ । 
ਆਪ ਸਹਾਇ ਕਰੀ ਜਨ ਕੀ ਗੁਰ ਨਿੰਦਕ ਹਾਰ ਕੌ ਭਾਜ ਸਿਧਾਯੋ ।। 
ਭੁਮਤੇ [ਭ੍ਰਮਤੇ! ਮ੍ਰਿਤ ਪਾਇ ਉਹਾਂ ਸੁ ਸੁਧਾਸਰ ਬਹੁਰ ਨਹੀ" ਵਹੁ ਆਯੋ ।। 
ਨਾਨਕ ਸਰਨਿ ਪਰੇ ਦੁਖ ਭੋਜਨ ਰੈਨ ਦਿਨਾਂ ਜਸ ਤਾਂਹਿ ਅਲਾਯੋ । 123। 
ਦੌਹਰਾ 
ਮੁੰਹ ਕਾਲਾ ਨਿੰਦਕ ਭਯੌਂ ਦੀਨ ਦੁਨੀ ਦਰਬਾਰ । 
ਗੁਰੁ ਅਰਜਨ ਅਸ ਕ੍ਰਪਤ ਹੈ ਕੀਨੇਂ ਸਬਦਿ ਉਚਾਰ ।। 124 । 
ਚੌਪਾਈ 
ਭਗਤ ਸਿੰਘ ਪੁਨ? ਸੋਸਾ ਠਾਨਾਂ । ਹੈ ਪ੍ਰਭ ਇਹੁ ਜੌ ਬਚਨ ਬਖਾਨਾ । 
ਦੁਨੀਆ ਮਹਿ ਅਪਜਸ”? ਤਿੰਹ ਭਯੋ । ਕਿਮ ਕਾਲਾ ਮੁਖ ਆਗੇ ਕਹਯੋ । 125 ॥ 
ਮਨੀ ਸਿੰਘ ਕਹੇ ਸੁਨਹੁ ਪਿਆਰੇ । ਦਯਾ ਸਿੰਧ ਜਬ ਬਚਨ ਉਚਾਰੇ । ਰ 
ਪ੍ਰਿਥੀਏ ਕੇ ਨਿਜ ਸੋਗ ਲਵਾਏ । ਹਰਿ ਗਣ ਗੁਰੁ ਨਾਨਕ ਨਿਕਟਾਏ ।। 126 ॥ 
ਦੋਹਰਾ ਰ 
ਭੀਤਰ ਪੰਠਨਿ ਨਹਿ ਮਿਲਯੋ ਗੁਰ ਨਾਨਕ ਕੇ ਧਾਮ । 
ਗਣਿਨ ਜਾਇ ਬਿਨਤੀ ਕਰੀ ਹੈਂ ਪ੍ਰਭ ਪੂਰਨ ਕਾਮ ।। 127॥ 
ਚੌਪਾਈ 
ਲਗੋ ਦੀਵਾਨ ਅਧਿਕ ਵਿਸਥਾਰਾ । ਚਾਰ ਗੁਰ ਬੈਠੇ ਸੁਖ ਧਾਰਾ । 
ਸ੍ਰੀ ਚੋਦ ਅਰੁ ਲਖਮੀਦਾਸ । ਦਾਸੂ ਮਹਾਂਦੇਵ ਗੁਰ ਪਾਸ ॥ 128 । 


“ਸ। ਗੁਰ੍ਹ ਗ੍ਰੰਥ ਸਾਹਿਬ ਪੰਨ' 674 “£ਅ ਪੌਥੀ ਵਿਚੋ" “ਐ ਪੋਥੀ ਤਬ “ਅ ਪੌਥੀ ਅਪਕੀਚਤ 


226 ਗਰ ਬਿਲਾਸ ਪਝਤਸ਼ਾਹੀ ੬ 


ਹਰਿ ਗਣ ਨੇ ਜਾਇ ਬੈਠ ਸੁਨਾਯੋ । ਹੇ ਪ੍ਰੰਭ ਜੀ ਪ੍ਰਿਥੀਆ ਚਹੈ ਆਯੋਂ । 
ਹਮ ਤਮਰੇ ਹਹਿ ਆਗਿਆਕਾਰੀ । ਹੁਕਮ ਹੋਇ ਸੋ ਕਰਹਿੰ ਵਿਚਾਰੀ ॥ 029 ॥ 
ਦੋਹਰਾ 
ਸਨ ਗੁਰੁ ਨਾਨਕ ਜੀ ਕਮਾ ਮੁਹ ਕਾਲਾ ਤਿਹ ਆਇ । 
ਮਾਨੁਖ ਤਨ ਕਉ ਪਾਇਕੇ ਗੁਰ ਸਮ ਫੌਰ ਕਮਾਇ ॥ 13004 
ਦੌਹਰਾ 
ਤੀਨ ਜਨਮ ਪ੍ਰਿਥਵੀ ਧਰੈ ਤਉ ਇਸ ਕੀ ਕਲਿਆਨ । 
ਫੈਰ ਭਾਵ ਤਜ ਗੁਰੁ ਭਜੈ ਸ੍ਰੀ ਮੁੱਖ ਕੀਨ ਬਖਾਨ ॥ 123 ॥ 
ਚੌਪਾਈ 
ਮਹਾਂਦੇਵ ਤਬ ਬਿਨਤਿ ਉਚਾਰੇ । ਹੇ ਗੁਰ ਛਿਮਉ£? ਭ੍ਰਲ ਤੁੰਮ ਬਾਰੇਂ । 
ਜਾ ਕਰ ਮਿਲੈ ਸ਼ਿਤਾਬੀ ਆਇ । ਗੁਰ ਨਾਨਕ ਸੁਨ ਬਹੁਰ ਅਲਾਏ ॥ 132॥ 
ਮਰਨ ਕਾਲ ਇਸ ਏਹ ਚਿਤਾਰਾ । ਗੁਰੁ ਸਿਉ” ਲੋਹੁ ਵੈਰ ਮਨ ਧਾਰਾ । 
ਅੰਤਕਾਲ ਜੋ ਸਿੰਮਤਿ ਆਵੈ 1 ਤੈਸੋ ਜਾਇ ਜਨਮ ਸੋ ਪਾਵੈ ॥ 133 । 
ਦੌਹਰਾ 
ਦੇਕ ਜਨਮ ਇਸ ਬੀਤਿਓ ਦੋਇ ਦੇਹ ਧਰ ਹੌਰ । 
ਬਹੋਰੁ ਮਾਨ ਮਿਟਾਇ ਕੈ ਆਵੋ ਹਮਰੀ ਓਰ ॥ 134 ।। 
ਚੌਪਾਈ 
ਪ੍ਰਿਥੀਆ ਤਹਿੰ ਤੇ ਦੀਓ ਹਟਾਇ । ਦੋਇ ਜਨਮ ਬਹਰੋ ਸੋ ਪਾਇ । 
ਐਸੇ ਕਾਲਾ ਮੁਖ ਤਿਹ ਭਯੋ । ਗੁਰੂ ਨਾਨਕ ਕੇ ਨਿਕਟ ਨ ਗਯੋ । 135 ॥ 
ਦੋਇ ਜਨਮ ਆਗੇ ਸੌ ਪਾਏ । ਕਛਹ ਫਰਕ ਤਿਹ ਨਾਮ ਸੁਨਾਏ । 
ਧੀਰਮਲ ਰਾਮਰਾਇ ਪਛਾਨਹੈ । ਪ੍ਰਿਥੀਆ ਜਨਮ ਧਰੋ ਇਹੁ ਮਾਨਹੁੰ ।। 136 ॥ 
ਦੋਹਰਾ 
ਉਪ੍ਰੰਤਿ ਸੁ ਗੁਰੁ ਕੀ ਅਗਮ ਗਤਿ ਜਨ ਤੇ ਲਖੀ ਨ ਜਾਇ । 
ਜੌ ਚਾਹ ਹੈ ਸੋਈ ਕਰੈ ਆਗੇ ਕਥਾ ਸੁਨਾਇ ॥ 137 ॥ 
ਚੌਪਾਈ 
ਜਥ ਪ੍ਰਿਬੀਏ ਤਨ ਤਯਾਗੇ ਪ੍ਰਾਨਾਂ । ਦੇਖ ਦਾਸ ਤਬ ਰੁਦਨ ਸੁ ਠਾਨਾਂ । 
ਕੀਓ ਦਾਹ ਪੁਨ ਪੁਸ਼ਪ£ ਚੁਨਾਏ । ਮਿਹਰਵਾਨ ਪਹਿ ਦਾਸ ਸਿਧਾਏ ।। 138 ॥ 
ਦਾਸਨ ਜਾਇ ਬ੍ਰਿਤੋਤ ਸੁਨਾਵਾ । ਮਿਹਰਵਾਨ ਸ਼ਨ ਰੁਦਨ ਕਰਾਵਾ । 
ਅਰ ਪਰਵਾਰ ਸੁਨਤ ਰੁਦਨਾਯੋ । ਮਾਨਹੁ ਕੀਰਨ ਵਾਸਾ ਪਾਯੋ ॥ 139 ॥ 


ਦੀ 
ਮਮ ਪੋਥੀ ਮੁਖ “ਏ ਪੋਥੀ ਬਖਸ਼ $ਅ ਪੋਥੀ ਫਿਟਕਾਇ $ਅ ਪੋਥੀ ਫ੍ਰਲ 


ਅਧਿਆਇ ਸਤਵਾਂ - 227 


ਦੌਹਰਾ 
ਮਿਤ ਕਿਆ ਸਭ ਹੀ ਕਰੀ ਮਿਹਰਵਾਨ ਮਨ ਲਾਇ । 
ਗਰੜ ਪੜਾਯੋਂ ਦਰਬ ਦੇ ਤੇਰਵੇ ਪਾਗ ਬਧਾਇ ।। 140 ॥ 
ਚੌਪਈ 
ਬਹੁਰੋ ਦਾਸਨ ਕਹਾ ਸੁਨਾਏ । ਤੋਇ ਪਿਤਾ ਯਹ ਬਚਨ ਅਲਾਏ । 
ਗੁਰ ਅਰਜਨ ਤੇ ਬਦਲਾ ਲੋਵੇਂ । ਹੇ ਸੁਤ ਹਮ ਕਉ ਇਹ ਸੁਖ ਦੇਵੋ ॥ 141 ॥ 
ਦਾਸਨਿ ਜਬ ਬਚ ਐਸੇ ਭਾਖੇ । ਮਿਹਰਬਾਨ ਸੁਨ ਮਨ ਮਹਿ ਰਾਖੇ । 
ਬਰਖਹੁੰ ਕੀ ਗਿਨਤੀ ਸੁਨ ਭਾਈ । ਪ੍ਰਿਥੀਏ ਉਮਰਾਂ ਜੇਤੀ ਪਾਈ ।। 142 ।। 
ਦਹਰਾ 
ਸਤ ਸੋਰਾ ਸੈ ਭਏ ਬਰਸ ਪਾਂਚ ਪੁਨ ਗਾਇ । 
ਰਿਖ ਦਿਵਸ ਅਸੂ ਗਏ ਜਨਮ ਸੁ ਪ੍ਰਿਥੀਏ ਪਾਇ । 142 ॥ 
ਸੰਮਤ ਸਸਿ ਖਟ ਰੁਤ ਮਾਹਿ ਤੀਨ ਬਰਸ ਪੁਨ ਜਾਨ । 
ਦਿਨ ਵਿਸਾਖ ਬਿੰਸੇਕ ਮਹਿ ਮਰਣਾ ਪ੍ਰਿਥੀਏ ਠਾਨ ॥ 144 ॥ 
ਚੰਪਈ 
ਪ੍ਰਿਥੀਏ ਮ੍ਰਿਤ ਚੰਦੂ ਸਨ ਪਾਈ । ਨਿਜ ਮਨ ਮਾਹਿ ਬਡ ਸੌਕ ਧੁਰਾਂਈ । 
ਸਲਹੀ ਮਰਿਓ ਸੁ ਸਲਬੀ ਮਾਰਾ । ਪ੍ਰਿਥੀਏ ਹਤਿ ਏਹ ਨਹੀ” ਵਿਚਾਰਾ । 
ਜਾਣੈ ਨਹਿ ਗੁਰ ਕੀ ਪ੍ਰਭਤਾਈ । ਪਾਪੀ? ਮਨ ਮਹਿ ਪਾਪ ਬਸਾਈ । 
ਬਾਦਿਸ਼ਾਹ ਕਉ ਜਾਇ ਸੁਨਾਯੋ । ਗੁਰ ਅਰਜਨ ਇਹ ਠਾਂ ਨਹਿ ਆਯੋ ॥ 146 ॥ 


ਦੌਹਰਾ 
ਪਾਤਿਜ਼ਾਹ ਐਸੇ ਕਹਾ ਘਟਿ ਘਟਿ ਜਾਨਨਹਾਰ । 
ਗੁਰ ਸੀ ਆਪਹਿ ਆਇ ਹਹਿ ਮੋਹਿ ਭਰੋਸਾ ਭਾਰ॥ 147 ॥ ਰ 
ਚੌਪਈ 
ਭਗਤ ਸਿੰਘ ਗੁਰ ਕਥਾ ਸੁਨੀਜੈ । ਗੁਰ ਅਰਜੁਨ ਜੋ ਕਾਰਜ ਕੀਜੋ । 
ਬਾਦਸ਼ਾਹ ਕੀ ਮਰਜੀ ਜਾਨੀ । ਦਯਾ ਸਿੰਧ ਗੁਰ ਅਰਜਨ ਗਯਾਨੀ ।। 148 ।। 
ਕੋਠੜੀ ਗੁਰੂ ਗ੍ਰੰਥ ਜੀ ਆਇ । ਗੁਰ ਅਰਜੁਨ ਬੈਠੇ ਸੁਖ ਪਾਏ । 
ਸਾਹਿਬ ਬੁਢਾ ਲੀਓ ਬੁਲਾਇ । ਭਾਈ ਗੁਰਦਾਸ ਭੀ ਸਾਥ ਸਦਾਇ ॥ 149 ॥ 


ਹਹਰਾਂ 
ਏਹ ਦੌੋਉ ਬੈਠਿਤ ਭਏ ਸ੍ਰੀ" ਗੁਰੁ ਕੇ ਨਿਕਟਾਨ । 
ਹਰਿ ਗੋਬਿੰਦ ਜੀ ਪੁਨ ਅਏ ਸੀ ਗੁਰੁ ਮਨ ਕੀ ਜਾਨ ॥ 150 । 


/ 0 


$ਅ ਪੋਥੀ ਬਹੁ “ਅ ਤੇ ਦ ਪੌਥੀ ਨ)ਚ #ਅ ਪੌਥੀ $% ਪੌਥੀ ਸਤਿ 


228 ਗੁਰ ਬਿਲਾਸ ਧਾਤਸ਼ਹੀ ੬ 


ਚੌਪਈ 
ਗੁਰ ਅਰਜਨ ਅਸ ਰੀਤਿ ਕਰਾਈ । ਪੈਸੇ ਪਾਂਚ ਨਾਰੇਲ ਮੋਗਾਈ । 
ਬਢੇ ਕਉ ਗੁਰ ਕਹਾ ਸੁਨਾਇ । ਹਰਿ ਗੋਬਿੰਦ ਕਉ ਤਿਲਕ ਲਗਾਇ ।। 151 ॥ 
ਸਨ ਬੁਢੇ ਪੁਨ ਬਚਨ ਉਚਾਰਾ । ਕਿਆਂ ਕੌਤਕ ਕਰਹਿ ਹੋਂ ਕਰਤਾਰਾ । 
ਜੋਤੀ ਜੌਤਿ ਸਮਾਵਣ ਲਾਗੇ ।। ਤਉ ਸੁਤ ਤਿਲਕ ਦੇਤਿ ਬਡਭਾਗੇ ॥ 152।। 


ਰ ਦੋਹਰਾ 
ਅਜੇ ਦਰਸ ਸੈਗਤਿ ਕਰੈ ਹੈ ਗੁਰੁ ਤੋਰ ਕਿਰਪਾਲ 1 ਰ 
ਕੌਸ ਬਚਨ ਭਾਖਹੁ ਪ੍ਰਭੂ ਹਮ ਕਉ ਅਚਰਜ ਖਿਆਲ ॥ 153 ॥ 
ਚੌਪਈ 
ਸ੍ਰੀ ਗੁਰੂ ਕਹਾ ਏਹ ਸੁਨ ਲੀਜੇ । ਹਮਰੋਂ ਦੇਹਿ ਅੰਤ ਦਿਸ਼ਟੀਜੈ' । 
ਲਾਹੌਰ ਸੀਸ ਦੇਣੇ ਹਮ ਜਾਂਹੀ । ਉਹਾਂ ਤੇ ਹਮ! ਆਵਣ ਨਾਹੀ” ।। 154 ॥ 
ਤਾਂਤੇ ਅਬ ਹੀ ਮਾਥ ਟਿਕਾਵਹੁ । ਤੁਮ ਇਨ ਮਸਤਕਿ ਤਿਲਕ ਲਗਾਵਹੁ । 
ਗੁਰਦਾਸ ਕਹਾ ਸਿਰ ਕਾ ਹਿਤ ਦੀਜੈ । ਹੈ ਪ੍ਰਭ ਮੋਹਿ ਉਚਾਰਨ ਕੀਜੈ ॥ 155 ।। 
ਦੰਹਰਾ _ 
ਸੀ ਗੁਰ ਅਰਜਨ ਤਬ ਕਹਾ ਸੀਸ ਦੇਨ ਇਹ ਭਾਇ । ਰ 
ਗੁਰੂ ਨਾਨਕ ਖ਼ੁਖ ਕਮਲ ਸਿਉ ਏਕ ਸਮੇ ਪ੍ਰਗਟਾਇ । 156 ॥'`` 


ਇ ੬7 ਨ ਰੱ .ਚੰਪਈ ਨਾ 
ਇਸ ਕਾਰਨ ਕੀ ਗਾਥ ਅਗੋਮ । ਪੜਤ ਸੁਨਤ ਜਿਹ ਮਿਟੈ ਜਨੰਮ । 
ਏਕ ਸਮੋ ਗੁਰ ਨਾਨਕ ਦੇਵ । ਪ੍ਰਭ ਅਬਿਨਾਸ਼ੀ ਅਲਖ ਅਭੇਵ । 157 । 
ਕਾਰਨ ਕਰਨ ਜਗਤ ਕੇ ਤਾਰਨ । ਜਨਮ ਮਰਨ ਕੇ ਸੈਕਟਿ ਟਾਰਨ ।। 
ਮਕੇ ਗਏ ਚਰਿਤ“ ਬਹੁ ਕਰੇ । ਕੌਨ ਕਵੀ ਜੌ ਸਭ ਕਹਿ ਧਰੇ । 158 ॥ 
ਦੋਹਰਾ 
ਐਸੇ ਭਾਰਤ ਜਗਤ ਕਉ ਵਿਚਰਤ ਦੀਪ ਮਝਾਰ । 
ਕਾਬਲ ਕੀ ਧਰਤੀ ਗਏ ਗੁਰ ਨਾਨਕ ਕਰਤਾਰ ।। 150 ॥ 


ਚੌਪਈ 
ਗਰੀਬ ਇਿ ਤਾਂਹਿ ਕਉ ਜਾਨੋਂ । ਕੀਟੀ ਹਸਤੀ ਕਰੈ ਪ੍ਰਮਾਨੋ । 
ਐਸੇ ਗੁਰੁ ਨਾਨਕ ਕਿਰਪਾਲ । ਲਖੇਂ ਨ ਜਾਹੀ ਜਾਂਹਿ ਖਿਆਲ ।। 160 ॥ 
ਰਹਹਿ ਨਿਚਿੰਤ ਸਦਾ ਸੁਖ ਸਾਗਰ । ਅਹੈ ਸੁਰ ਸਮ ਜਗਤ ਉਜਾਗਰ । 
ਨਿਜ ਇਛਾ ਬਿਚਰਤ ਮਨ ਮਾਹੀ” । ਮਰਦਾਨਾ ਬਾਲਾ ਸੰਗਿ ਸੁਹਾਹੀ ।। 161 ।। 


ਵਿ 
8 ਪੋਬੀ ਜਾਣ)ਜ “ਦ ਪੋਥ੧ ਸ਼ੁੜਿ 54 ਪੋੰ4 “ਅ ਪੋਥ? ਕੌਤਕ ਵੀ 


ਅਧਿਆਇ ਸਤਵਾਂ 229 


ਦੋਹਰਾਂ 
ਅਯਾਲੀ ਤਹਿ ਚਾਰਤ ਫਿਰੈ ਗਾਡਰ ਅਰਨ ਅਪਾਰ । 
ਤਾਂ ਸਿਉ ਗੁਰੁ ਪ੍ਰਛਤ ਭਏ ਲੀਨੋ" ਨਿਕਟ ਹਕਾਰ ।1 162 ॥ 
ਚੌਪਈ 
ਹੇ ਨਰ ਅਪਨਾ ਨਾਮ ਸੁਨਾਵਹੁ । ਕਿਹ ਠਾਂ ਰਹੋ ਕਿ ਕਿਰਤ ਕਮਾਵਹੁ । 
ਅਜਾਪਾਲਾ ਆਇ ਬੰਦਨ ਕੀਨੀ । ਖੁਲੇ ਕਪਾਟ ਦਰਸ ਜਬ ਲੀਨੀ ॥ 163 ॥ 
ਭਾਖਯੋ ਪ੍ਰਭ ਜੀ ਨਾਮ ਤੁਮਾਰਾ । ਖੁਦਾ ਕੀ ਜਾਤ ਲੀਓ ਅਵਤਾਰਾਂ । 
ਨਾਮ ਤਿਨੈ ਜੋਉ ਮੀਰ ਫਕੀਰਾ । ਕਿਆ ਮਮ ਨਾਮ ਤੁਛ ਜਗੁ ਕੀਰਾ ।। 164 ॥ 
ਦਹਰਾ 
ਤਿਮਰ ਨਾਮ ਮੇਰੋ ਪ੍ਰਭੂ ਕਾਬਲ ਮਾਹਿ ਬਸਾਉ” । 
ਗਾਡਰ ਚਾਰੋ ਨਗਰ ਕੀ ਸੁਖ ਸਿਉ ਕਾਲ ਬਿਤਾਉ” ।। 165 ।। 
ਚੌਪਈ 
ਸਨ ਗੁਰੁ ਨਾਨਕ ਭਏ ਕਿਰਪਾਲਾ । ਅੰਸੇ ਭਾਖ ਬਚਨ ਦਿਆਲਾ । 
ਸ਼ਰਧਾ ਭਗਤਿ ਬਨ ਸੁਖਦਾਈ । ਪ੍ਰਭ ਹੈ ਦੀਨਨ ਸਦਾ ਸਹਾਈ ।। 
।। ਤਿਮਰੋ ਵਾਚ !। 
ਤਛ ਭੇਟ ਲਿਆਵੇ ਲੌ ਲੀਜੇ । ਭਾਖੋ ਪ੍ਰਭ ਨਹਿ ਬਿਲਮ! ਕਗੀਜੇ । 
0 ਗੁਰੁ ਕਹਾ ਇਛਾ ਜੋ ਤੇਰੀ । ਦੇਵਹਿ ਸੋਇ ਨ ਸੋਸਾ ਹੋਰੀ ॥ 167॥ 
ਦੰਹਰਾ 
ਤਬੈ ਤਿਮਰ ਐਸੇ ਕਹਾ ਇਹ ਠਾਂ ਹੀ ਠਹਿਰਾਇ । 
ਨਗਰ ਜਾਇ ਹਮ ਲਯਾਇ ਹਹਿ ਸ੍ਰੰਦਰ ਭੱਟ ਬਨਾਇ ॥ 268 ॥ 
ਚੌਪਈ 
ਐਸੇ ਕਹਿ ਤਬ ਤਿਮਰ ਸਿਧਾਯੋ । ਨੰਗਰ ਜਾਇ ਕੇ ਭਾਗ ਲਿਆਯੋਂ । 
ਅਯੌ ਭੇਟ ਗੁਰ ਆਨੰਦ ਠਾਨਾ । ਨਿਜ ਪਲਾ ਤਿਹ ਅਗਰ ਧਰਾਨਾ ॥ 169 ॥ 
ਭਾਂਗ ਮੁਸ਼ਟਿ ਇਕ ਜਬ ਤਿਨ ਡਾਰੀ । ਗੁਰੁ ਨਾਨਕ ਇਹ ਬਚਨ ਉਚਾਰੀ । 
ਇਕ ਪਤਿਸ਼ਾਹੀ ਤੋਂ ਕਉ ਦਈ । ਤਿਮਰ ਸਨਤਿ ਮਨ ਮਹਿ ਹਰਖਾਈ ॥ 170 ॥ 
ਦੋਹਰਾ 
ਐਸੇ ਮੁਸ਼ਟਾਂ ਭਾਗ ਕੀ ਤਿਮਰ ਸਾਤ ਜਬ ਪਾਇ । 
ਸਤਿ ਪਤਿਸ਼ਾਹੀ ਸਾਥ ਹੀ ਸੀ” ਗੁਰੁ ਮੁਖਹੁ ਅਲਾਇ ॥ 171 ॥ 
ਰ ਚੌਪਈ 
ਮਨ ਮਹਿ ਤਿਮਰ ਸੁਨਤ ਸੁਖ ਪਾਏ । ਨਿਮ੍ਰਤ ਹੁਇ ਪੁਨ ਬਿਨਤ ਅਲਾਏ । 
ਹੋ ਗੁਰ ਸੈਨਾ" ਬਿਤ ਨ ਕੌਈ । ਮੁਹਿ ਪਤਿਸ਼ਾਹੀ ਕੈਸੇ ਹੋਈ । 172 । 


੬% ਪੌਥ! ਅ'ਜੜੀ _“%ਅ ਪੌਥੀ ਬਿਲੰਭ _“ਅ ਪੌਥੀ ਸਤਿ “ਏ ਪੌਥੀ ਫੋਜ 


230 ` 


ਗੁਰ ਬਿਲਾਸ ਪਾਤਸ਼ਾਹੀ ੬ 


ਸੀ ਗੁਰੁ ਕਹਿ ਭ੍ਰਮ ਰੋਚ ਨ ਧਾਰੋਂ । ਸਨੇ ਸਨੇ ਸਭ ਹੋਂਇ ਵਿਚਾਰੋ । 
ਥੇਹੁ ਨਿਕਟਿ ਤੁਮਰੇ ਜਉ ਆਹੀ । ਇਹੁ ਠਾਂ ਵਾੜਾ ਰਚ ਚਿਤ ਚਾਹੀ ।। 173 ॥ 


ਦੋਹਰਾ 
ਇਸ ਠੌਰ ਗਾਡਰ ਰਹਿਹ ਤੁਮਰੀ ਜੇਤਕ ਹੋਇ । 
ਇਹਾਂ ਦਰਬ ਅਨਗਨ ਮਿਲੋਂ ਪਾਛੇ ਕਰਿ ਮਨ ਜੋਇ ।। 174 । 
ਚੌਪਈ 
ਸਨਤ ਤਿਮਰਾਂ ਮਨ ਆਨੰਦ ਪਾਯੋ । ਚਰਨ ਕਮਲ ਗੁਰੁ ਕੇ ਸਿਰ ਨਿਆਯੋਂ । 
ਉਸਤਤਿ ਕੀਨਿ ਅਧਿਕ ਮਨ ਲਾਈ । ਹੈਂ ਪ੍ਰਭ ਤੁਮ ਦੀਨਨਿ ਸੁਖਦਾਈ ॥ 175 ॥ 
ਮੌਹਿ ਨੀਚ ਕਉ ਕੋਇ ਨ ਜਾਨੇ । ਪਤਿਸ਼ਾਂਹੀ ਦੇ ਪ੍ਰਗਟਿ ਜਹਾਨੇ । 
ਰਾਜ ਮੁਹੌਮਦ ਨਿਜ ਕੁਲ ਦਯੋ । ਹਮਰੀ ਕੁਲ ਮਹਿ ਰਾਜ ਨ ਭਯੋ । 176 ॥ 
ਦੋਹਰਾ 
ਚੁਗਤੇ ਹਮ ਕੁਲ ਕੇ ਬੜੇ ਅਧਮ ਮੁਹੇਮਦ ਜਾਹਿ । 


` ਤਾਂਹਿ ਤਿਆਗ ਦੀਓ ਰਾਜ ਤਬ ਅਪਨੀ ਕੁਲ ਮਨ ਮਾਹਿ। 177 ॥ 


__ ਚੌਪਈ) ਰ 
ਗਰੀਬ ਨਵਾਜ ਨੰ ਤਉ ਸਮ ਕੋਈ । ਤੀਨ ਭਵਨ? ਮਹਿ ਹੋਇ ਨ ਹੋਈ । 
ਦੀਨਾ ਨਾਥ ਪ੍ਰਭੂ ਸੁਖ ਸਾਗਰ । ਤੁਹੀ ਅਲਾਹੀ ਰੂਪ ਉਜਾਗਰ ॥ 178 ॥ 
ਏਕ ਬਚਨ ਕਿਆ ਉਪਮਾਂ ਕਰਉ” । ਆਯੁਤ ਰਸਨਾ ਅੰਤ ਨ ਧਰਉ । 
ਅਸ ਕਹ ਚਰਨ ਕਮਲ ਲਪਟਾਯੋ । ਸ੍ਰੀ ਗੁਰ ਨਾਨਕ ਧੀਰ ਧਰਾਯੋਂ 179 ॥ 
ਦਹਰਾ 
ਹੈ ਕ੍ਰਿਪਾਲ ਸ੍ਰੀ ਗੁਰ ਕਹਾ ਦੋ ਦਿਨ ਨਿਕਟਿ ਤਮਾਰ । 
ਰਹਿ ਹਹਿਂ ਤੁਮ ਉਦਮ ਕਰਉ ਵਾੜਾ ਲੋੌਹੁ ਸਵਾਰ ॥ 180 ॥ 
( ਚੰਪਈ 
।ਤਿਮਰ ਸੀ ਗੁਰ ਆਗਿਆ ਪਾਏ । ਵਾੜ ਕਾਰਨ ਬਨ ਮਹ ਜਾਏ । 
ਤਹਿ ਤੇ ਢੀਗਰ ਕਾਟ ਲਿਆਯੋ । ਵਾੜੇ ਹਿਤ ਯਉ” ਬਯੋ'ਤ ਬਨਾਯੋ ॥ 181 ॥ 
ਪਾਛੇ ਬਾਲਾ ਮਨਿ ਬਿਸਮਾਨਾ! । ਕਿਆ ਕੌਤਕ ਇਹ ਮੁਖਹੁ ਬਖਾਨਾ । 
ਕਰਿ ਵਿਚਾਰ ਪੁਨ ਬਿਨਤ ਸੁਨਾਈ । ਤੁਮਰੀ ਗਤਿ ਗੁਰ ਲਖੀ ਨ ਜਾਏ)1। 182 ॥ 
_. ਰ ਦੌਹਰਾ 
ਕਬ ਕੰਬ 'ਸੀਂ ਮੁਖ ਸਿਉ” ਕਹਹੁ ਧਰਨੇ ਦਸ ਅਵਤਾਰ । 
ਪ੍ਰਗਟਿ ਪੰਥ ਪਾਛੈ ਕਰਉ” ਦੇਵਉ ਰਾਜ ਅਪਾਰ ॥ 1830 


ਆ ਕਦਲਅਰ਼ਜਲਲਲ=ਪਨਲਾਲਾ=ਲਾਆ==ਨਨ========<&=੧ £ 
ਮੂ ਪੌਥੀ ਅ ਜੜ) _“£ਅ ਪੌਥੀ ਲੌਂਗਨ' “ਐ ਪੌਥੀ ਭਯੋ ਹੈਰਾਨ _“ਅ ਤੌ ਏ ਪੌਥੀ ਲੈਨੇ 


ਅਧਿਆਂ ਇ ਸਤਵਾਂ 231 


ਚੌਪਈ 
ਪੰਥ ਪ੍ਰਗਟਿ ਪ੍ਰਭ ਕੈਸੇ ਕਰਿ ਹੋ । ਤਾਹਿ ਰਾਜ ਦੈ ਕਸ ਹਰਖਤ ਹੋ । 
ਤੁਮ ਪਤਿਸ਼ਾਹੀ ਇਸ ਕਉ ਦੀਨੀ । ਸ੍ਰੀ ਮੁਖ ਸੇਤਿ ਹਰਖ ਤਹਿੰ ਕੀਨੀ ॥ 184।। 
ਸੁਨ ਗੁਰ ਨਾਨਕ ਏਹ ਅਲਾਈ । ਭਲੀ ਬਾਤ ਤੁਮ ਯਾਦ ਕਰਾਈ । 
ਇਹ ਤਉ ਅਬ ਨਹੀ ਮੁੜ ਹੈ ਕੈਸੇ । ਕਹਉ ਯਤਨ ਅਉਰਹਿੰ ਇਕ ਐਸੇ ॥ 185 ॥ 
ਸਾਤ ਮੁਸ਼ਟਿ ਭਾਂਗ ਇਨ ਇਨ ਦੌਕੇ । ਸਤਿ ਪਤਿਸ਼ਾਹੀ ਲੀਨ ਸੁਖ ਪੈੰ ਕੌ । 
ਤੌਸੇ ਸਾਤ ਸੀਸ ਨਿਜ ਦੇਵਹੁੰ / ਤਉ” ਪਤਸ਼ਾਹੀ ਇਨ ਤੇ ਲੇਵਹੁੰ । 186 ।। 
ਦਸਮ ਰੂਪ ਧਾਰਹੁੰ ਬਲਿਕਾਰੀ । ਪ੍ਰਗਟਿ ਪੰਥ ਇਨ ਕਰਹ ਸੰਘਾਰੀ । 
ਮਰਦਾਨੇ ਪੁਨ ਅਰਜ ਸੁਨਾਈ । ਹੇ ਪ੍ਰਭ ਕੌ ਕੋ ਸੀਸ ਦਿਵਾਈ ।। 187 ॥ 
ਸ੍ਰੀ ਗੁਰ ਕਹਿ ਪੰਚਮ ਬਪ ਲੇਵਉ” । ਪ੍ਰਿਥਮ ਸੀਸ ਇਸ ਹੀ ਹਿਤ ਦੇਂਵਉ” ॥ 188 ॥ 


ਦਹਰਾ 
ਅਸ਼ਟਮ ਗ੍ਰਿਹਿ ਪੁਨ ਧਾਰ ਬਪੁ ਦੇਵਉ” ਸੀਸ ਉਤਾਰ । 
ਦਸਮ ਰੂਪ ਕੇ ਚਾਰ ਸੁਤ ਦੇਵਊਉ” ਇਹ ਹਿਤ ਵਾਰ ॥ 189 । 

ਚੌਪਈ 

ਗੁਰ ਨਾਨਕ ਕੇ ਬਚ ਇਹ ਭਾਂਤਾ । ਬਾਲ ਮਰਦਾਨੇ ਸੁਨੇ ਬਿਖਯਾਤਾ । 
ਤਬ ਲਉ ਤਿਮਰ ਗੁਰੁ ਨਿਕਟਾਯੋ । ਹੇ ਗੁਰ ਢੀਂਗਰ ਇਕਠ ਕਰਾਯੋ । 190॥ 
ਜਿਹ ਠਾਂ ਕਹਉ ਰਚਉ” ਤਿੰਹ ਵਾੜਾ । ਢੀ'ਗਰ ਲਾਇ ਬਹੁਤ ਅਤਿ ਗਾੜਾ । 
ਗੁਰੁ ਨਾਨਕ ਤਿੰਹ ਠੌਰ ਬਤਾਈ । ਤਿਹ ਠਾਂ ਰਚਿਓ ਅਧਿਕ ਸੁਖ ਪਾਈ । 191 ॥ 


ਕਕਕ 


ਦਹਰਾ 
ਗਾਡਰ ਤਹਿ ਰਾਖਤ ਭਯੋ ਤਿਮਰ ਮਨੈ ਸੁਖ ਪਾਇ । 
ਇਕ ਦਿਨ ਸਨਮੁਖ ਬੈਠ ਸੌ ਗੋਡੇ ਚਰਨ ਟਿਕਾਇ।॥ 192॥ 

ਚੌਪਦ] 
ਦਿਖ ਬਾਲੇ ਮਨ”? ਕਰੋਧ ਸੁ ਆਯਉ!! । ਛਟੀ ਸਾਥ ਤਿੰਹ ਚਰਨ ਹਟਾਯਉ । 
ਮੁਖੜੇ ਭਾਖਯੋ ਲੋਡੀ ਲਾਤਾ । ਗੁਰ ਸਨਮੁਖ ਬੈਠਯੋ ਬਿਖਯਾਤਾ । 193 ॥ 
ਬਾਲੇ ਬਚਨ ਅਮੰਘ ਸੁਨਾਈ । ਤਿਮਰ ਲਾਤ ਕਉਂ ਲਾਂਝ ਜਨਾਈ । 
ਤਿਮਰ ਬਿਨ ਗੁਰੁ ਆਗੇ ਕੀਨੀ । ਹਾਥ ਜੋੜ ਅਤਿ ਹੋਇ ਅਧੀਨੀ ॥ 194॥ 

_ਦੌਹਰਾ 

ਖਦਾਵੌਦ ਅਪਰਾਧ ਮੋਹਿ” ਛਿਮਾਂ ਕਰਉ ਇਹ ਵਾਰ । 
ਤਬ ਗੁਰ ਤਾਂ ਸਿਉਂ ਯਾ ਕਹਿਓ ਸ਼ਕਤਿ ਨ ਮੋਹਿ ਨਿਵਾਰ।। 195॥ 


ਅ ਪੌਥੀ ਸਪਤ _“£ਐਅ ਪੋਥੀ ਰਿਸ ਉਪਜਾਯੋ _'ਅ ਤੋਂ ਏ ਪੁਥੀ ਮਮ 


232 


ਗੁਰ ਬਿਲਾਸ ਪਾਤਸ਼ਾਹੀ ੬ 


'ਚੌਂਪਈ 
ਬਚਨ ਅਮੋਘ ਦਾਸ ਕੇ ਜਾਨੋ ! ਸਾਹਿਬ ਦਾਸ ਅਧੀਨ ਪਛਾਨੇਂ । 
ਲਾਤ ਲੰਡ ਤਮਰੀ ਸਦ ਰਹੈ । ਤਿਮਰ ਲੰਡ ਤੋਂ ਕਉ ਜਗੁ ਕਹੈ । 196 ॥੧ 
ਮਿਧ ਫ੍ੰਧਾਰ ਰਾਜ ਸਭ ਤੇਰੋ । ਦੁਹਾਈ ਤਿਮਰ ਲੰਝ ਤਿੰਹ ਹੇਰੋ । 
ਥੇਹੁ ਮਾਹਿ ਦੌਲਤ ਜਉ ਚਾਹੀ । ਸੋ ਪ੍ਰਾਪਤ ਹੋਵੈ ਸੁਖ ਪਾਹੀ । 197॥ 
ਦੋਹਰਾ 
ਐਸੇ ਕਹਿ ਸੀ ਸਤਿਗੁਰ ਤਹਿ ਤੇ ਕੀਨ ਪਿਆਨ । 
ਤਿਮਰ ਲੰਡ ਤਿਹ ਠਾਂ ਰਹਿਓ ਗੁਰੁ ਮੂਰਤਿ ਧਰ ਧਿਆਨ ॥ 128 । 
ਚੌਪਈ 
ਪੁਨ ਕੌਤਕ ਇਹ ਠਾਂ ਇਕ ਭਯੋ । ਗਾਡਰ ਪੈਰ ਧਸਕ ਥੋਹ ਗਯੋ । 
ਤਿਮਰ ਲੰਡ ਇਹ ਅਚਰਜ ਦੇਖੇ । ਖੌਦੀ ਧਰਨਿ ਬਹੁਤ ਧਨ ਪੇਖੇ ॥ 197 ॥ 
ਸੀ ਗੁਰੂ ਕਉ ਧੰਨ ਪੈਨ ਉਚਾਰਾਂ । ਸਤਿ£ ਪੀਰ ਇਹੁ ਸਹੀ ਨਿਹਾਰਾ । 
ਗੁਰ ਨਾਨਕ ਗਤਿ ਅਪਰ ਅਪਾਰਾਂ । ਕਹਿ ਤਕ ਭਾਖਉ” ਨਹੀ” ਸ਼ੁਮਾਰਾ । 200 । 
ਦੋਹਰਾ 
ਇਸੀ ਹੇਤਿ ਭਾਈ ਸੁਨਹੁ ਅਥ ਹਮ ਚਲਹਿ ਲਾਹੌਰ । 
ਪ੍ਰਿਥਮ ਸੀਸ ਤਹਿ ਦੇਵਹਉ” ਆਵਨਿ ਨਹੀ” ਬਾਹੌਰ । 201 ॥ 
ਚੌਪਈ ਰ੍ 
ਹਰਿ ਗੋਬਿੰਦ ਸੁਨ ਅਨਮਨ ਭਏ । ਗੁਰੁ ਅਰਜੁਨ ਬਰ ਐਸੇ ਦਏ । 
ਤਮਨੇ ਕਰਨੇ ਕਾਜ ਅਨੋਕਾ । ਬਦਲਾ ਲੋਵਨਿ ਤੁਰਕਨਿ ਛੌਕਾ । 202 ॥ 
ਪੁਨ ਭਾਈ ਜੀ ਬਿਨਤੀ ਕਈ । ਕੇਤੇ ਹੋਇ ਸ਼ਾਂਹ ਕਿਤ ਭਈ । 
ਗੁਰੁ ਅਰਜਨ ਬਚੰ ਐਸੇ ਗੋਈ । ਭਏ ਚਾਰ ਸਿਯਮ ਆਗੇ ਹੋਈ ।। 203 ॥ 
ਅਸ! ਕਹਿ ਗੁਰ ਅਰਜਨ ਸੁਖ ਪਾਯੋ । ਪੈਸੇ ਪਾਂਚ ਨਰੇਲ ਮੰਗਾਯੋ । 
[ਯਹਿ ਦੇਖ ਬਢੇ ਮਨ ਬਿਸਮਾਯੇ ।। ਗੁਰ ਕੀ ਗਤਿ ਕਹ ਲਖੀ ਨ ਜਾਯੌ 12 ॥ 204। 
ਹਾਥ ਜੌਰ ਧਰ ਸੀਸ ਨਿੰਵਾਯੋ । ਹਰਿ ਗੋਬਿੰਦ ਆਗੇ ਸੁਖ ਪਾਯੋ ॥ 202 ॥ 
ਹਰਿ ਗੋਬਿੰਦ ਕਉ ਗੁਰੂ ਅਲਾਵਾ । ਸਾਹਿਬ ਬੁਢੇ ਤਿਲਕ ਕਰਾਵਾ । 
ਹਰਿ ਹਾ ਕਉ ਗੁਰ ਸਿਖ ਦਈ । ਗੁਰ ਨਾਨਕ ਜਉ ਆਦੋ ਕਈ ॥ 206 । 


ਦੌਹਰ 
ਗੁਰੁ ਨਾਨਕ ਅੰਗਦਿ ਕਹੀ ਅੰਗਦਿ ਅਮਰਿ ਬਖਾਨ । 
ਅਮਰਦਾਸ ਫਾਮਦਾਸ ਕਉ ਸਿਖਯਾ ਦਈ ਸੁਜਾਨ '॥ 207॥ 


ਗਿ ਤਨ ਨਾ 
੧4 ਪੋਥ ਗੁਰ ਨਾਨਕ ਅਤੇ ਏ ਪੌਤੀ ਕਾਮਿਲ 94 ਪੋਥੀ ਇਮ “ਅ ਖੌਥੀ ਵਿਚੋ $ਅ ਤੋਂ ਏ ਪੋਰੀ 


ਮਹਾਨ 


ਅਧਿਆਇ ਸਤਵਾਂ 93 


ਚਪਈ 
ਰਾਮਦਾਸ ਗੁਰ ਹੋਇ ਕਿਰਪਾਲ । ਦੇ ਸਿਖਯਾ ਮੋਹਿ ਕੀਓ ਨਿਹਾਲ। 
ਸੋ ਸਿਖਯਾ ਸੁਨਹੁ ਮਨ ਲਾਈ ॥ ਰਿਦ ਮਹਿ ਧਰਹੁ ਬਹੁ ਸੁਖ ਪਾਈ ।। 208 ॥ 
ਸਵਾ ਪਹਿਰ ਨਿਸ ਰਹਿ ਤਬ ਜਾਗੋ । ਕਰਿ ਇਸਨਾਨ [ਨਾਮ|' ਰਸ ਮਹਿ ਪਾਗੋ । 
ਕਥਾ ਕੀਰਤਨ ਸਿਉ ਧਰੋਂ ਪ੍ਰੀਤਿ । ਸਾਸ ਸਾਸ ਹਰਿ ਜਸ ਧਰਿ ਚੀਤਿ ॥ 209 ॥ 
ਦੋਹਰਾ 
ਸਤਿ ਸੈਗਤ ਨਿਸ ਦਿਨ ਕਰਉ ਅਪਨਾ ਆਪ ਮਿਟਾਇ । 
ਨਿਮਰ ਬਚਨ ਸਭ ਕਉ ਕਹੌ ਜਉ ਸਭ ਕੇ ਮਨ ਭਾਇ॥ 2100 
ਚੌਪਾਈ 
ਗੁਰ ਮੰਤ ਸਭ ਕਉ ਤੁਮ ਦੇਵਹੁ । ਸਤਿਨਾਮ ਜਪ ਅਲਖ ਅਭੇਵਹੂ । 
ਮਿਥਯਾ ਜਗਤ ਜਾਨ ਚਿਤ ਲੀਜੇ । ਇਹੁ ਸਿਖਯਾ ਰਿਦ ਧਾਰਨ ਕੀਜੇ ॥ 211।॥ 
ਹਰਿ ਗੋਬਿੰਦ ਗੁਰੁ ਸਿਖਯਾ ਧਾਰੀ । ਗੁਰੂ ਅਰਜਨ ਜਉ ਪ੍ਰਗਟ ਉਚਾਰੀ । 
ਸੀ ਗੁਰੁ ਜੀ ਪੁਨ ਏਹੁ ਉਚਾਰਾ । ਭਾਈ ਗੁਰਦਾਸ ਸੁਨਹੁ ਨਿਰਧਾਰਾ । 212॥ 
ਦੋਹਰਾ 
ਹਰਿ ਗੋਬਿੰਦ ਗੁਰੁ ਰੂਪ ਮਮ ਸਹੀ ਸਤਿ ਰਿਦ ਜਾਨ । 
ਹਰਿ ਗੋਬਿੰਦ ਢਿਗ ਤੁਮ ਰਹਹੁ ਹਮਰੋ ਬਨੇ ਪਿਆਨ ।। 213 ।। 
ਚੰਪਈ 
ਐਸੇ ਕਹਿ ਗੁਰ [ਜੀ] ਕੀਨ ਪਿਆਨਾਂ । ਸਾਥ ਸਿਖ ਲੈ ਪਾਂਚ ਸੁਜਾਨਾ । 
ਤਿਨ ਕੇ ਨਾਮ ਸੁਨਹੁ ਮਨ ਲਾਈ । ਬਿਧੀਆ ਜੇਠਾ ਪੰੜਾ ਭਾਈ ।। 214॥ 
ਲੰਗਾਹ ਪਿਰਾਣਾਂ ਪਾਂਚਉਂ ਭਏ । ਗੁਰੂ ਅਰਜਨ ਸੋਗ ਅਪਨੇ ਲਏ । 
ਸੁਧਾ ਸਰੋਵਰ ਮਜਨ ਕੀਨਉ । ਪੁਨ ਦਰਬਾਰ ਦਰਸ ਕਰ ਲੀਨਊਉ । 215 0 
ਦੋਹਰਾ 
ਗੁਰ ਅਰਜਨ ਪਿਆਨਾ ਕੀਓ ਪਾਚੌ' ਸਿਖ ਲਵਾਇ । 
ਗੁਰਦਾਸ ਬੁਢਾ ਗੋਬਿੰਦ ਹਰਿ ਵਿਦਾ ਕਰਨ ਸੈਗ ਜਾਇ ।। 216 ॥ 
ਚੌਪਈ 
ਪੁਰ ਬਾਹਰ ਜਬਹੀ ਗੁਰ ਗਏ । ਰਾਮਦਾਸ ਪੁਰੇ ਕਉ ਬੰਦਨ ਕਏ । 
ਗੁਰਦਾਸ ਬੁਢੇ ਕਉ ਕਹਾ ਸੁਨਾਈ । ਹਰਿ ਗੋਬਿੰਦ ਕੇ ਪਾਸ” ਰਹਾਈ ॥ 217 ॥ 
ਹਰਿ ਗੋਬਿੰਦ ਕਉ ਬਚਨ ਬਖਾਨੋ । ਬੁਢਾ ਗੁਰ ਨਾਨਕ ਸਮ ਜਾਨੋ । 
ਹਰਿ ਗੋਬਿੰਦ ਗਰ ਬਚਨ ਸੁਨੌ ਕੇ । ਪੇ ਚਰਨ ਤਿੰਹ ਗਦਿ ਗਦਿ ਹ੍ਰੋ ਕੇ॥ 218 ॥ 


॥ਅ ਮੋੌਥੀ ਵਿਚੋ _“£ ਪੌਥੀ ਵਿਚੋ _“ਐ ਸੌਥੀ ਸੰਗਿ 


੬34 ਗੁਰ ਬਿਲਾਸ ਪਾਤਸ਼ਾਹੀ ੬ 


ਦੋਹਰਾ 
ਗੁਰਦਾਸ ਬੁਢਾ ਸੀ ਗੁਰੁ ਕੇ ਚਰਨੀ ਲਗੇ ਤਿਹੁੰ ਵਾਰ । 
ਗੁਰ ਅਰਜਨ ਉਪਦੇਸ਼ ਸੁਨ ਸਭ ਹੀ ਭਏ ਨਿਹਾਰ ॥ 219। 
ਚੰਪਈ 
ਦੇਹਿ ਅਨਿਤ ਨਿਤ ਸਦ ਨਾਹੀ" : ਜਨਮ ਮਰਨ ਦੋਹੇ ਇਸ ਮਾਹੀ । 
ਆਤਮ ਸਤਿ ਸਦਾ ਅਥਿਨਾਸ਼ੀ । ਅਜ ਅਨਹਾਦ ਸਭੈ ਘਟਿ ਵਾਸੀ।। 220 । 
ਤਿਹ ਆਤਮ ਕਉ ਸਤਿ ਵਿਚਾਰਉ” । ਦੇਹ ਅਨਿਤ ਸਦਾ ਨਿਰਧਾਰਊ” । 
ਅੰਗ ਸੰਗ ਤੁਮਰੇ ਮੈਂ ਰਹਉ” । ਸਦਾ ਸੁਖੀ ਤਨ ਦੁਖ ਨਹੀ" ਲਹਉ” । 221 
ਦੌਹਰਾ 
ਸੁਨ ਗੁਰ ਬਚਨ' ਧੀਰਜ ਲਹਯੋ ਗੁਰਦਾਸ ਬੁਢੇ ਮਨ ਆਇ । 
ਗੁਰ ਅਰਜਨ ਪਿਆਨਾ ਕੀਓ ਇਨ ਕਉ ਵਿਦਾ ਕਰਾਇ ।। 222। 
ਚੌਪਈ ._. 
ਹਰਿ ਗੋਂਬਿਦ ਜੀ ਸਾਥ ਲਵਾਏ । ਗੁਰਦਾਸ ਬੁਢਾ ਗੁਰ ਮਹਲੀ ਆਏ 
ਲਾਹੌਰ ਓਰ ਗੁਰੂ ਅਰਜੁਨ ਗਏ । ਪਾਂਚ ਸਿਖ ਸੋਗ ਅਪਨੇ ਲਏ ॥ 223 ॥ 
ਸ਼ਨਉਂ ਅਰ ਇਕ ਸਿਖ ਕੀ ਬਾਤਾ । ਗੁਰ ਕਉ ਚਿਤਵੈ ਦਿਨ ਅਰ ਰਾਤਾ । 
ਸਧੂ ਬੀਚ ਲਾਹੌਰ ਬਸਾਵੈ । ਪਰਜਾਪਤਿ ਸਦ ਹੀ ਗੁਰ ਧਿਆਵੈ । 224 ॥੧ 


'& 


ਦਹਰਾ 
ਨਿਸ ਦਿਨ ਸਧੂ ਯਾ ਕਹੈ ਮੌਰੇ ਪ੍ਰਭ ਇਹਾਂ ਆਇ । 
ਕ੍ਰਿਤ ਕ੍ਰਿਤ ਗੁਰੁ ਮੋ ਕਉ ਕਰਹਿ ਇਛਾ ਮੌਹਿ ਪੁਰਾਇ£ ॥ 2251 
ਚੌਪਈ 
ਇਹ ਇਛਾ ਨਿਜ ਮਨ ਮਹਿ ਧਾਰੋ । ਮੌਰੇ ਗੁਰ ਈਹਾਂ ਦੇਇ ਦੀਦਾਰੈ । 
ਗੁਰ ਅਰਜਨ ਤਿੰਹ ਮਨ ਕੀ ਜਾਨੀ । ਸੁਨੋ ਸਿਖ ਗੁਰ ਘਟਿ ਘਟਿ ਗਯਾਨੀ ।। 226 ॥ 
ਪੰਥ ਚਰਿਤ ਕਰ ਅਨਿਕ ਪਰਕਾਰਾ । ਖਾਸੇ ਚਢੇ ਚਿਤ ਹਰਖਾਰਾ । 
ਦੁਤੀਂਅ ਦਿਵਸ ਗੁਰ ਪਹੁੰਚ ਲਾਹੌਰ । ਸੁਨ ਸਧੂ ਆਯਉ ਤਹਿ ਦੌਰ ।। 227 ॥ 
ਦੌਹਰਾ 
ਸਧੂ ਗੁਰ ਚਰਨੀ ਲਗਉ ਮਨਉ ਦੇਹ ਧਰ ਹੇਤ । 
ਸਧੂ` ਗ੍ਰਿਹ ਕਉਂ ਲੈ ਚਲਯੋ ਗੁਰ ਅਰਜੁਨ ਜਸੁ ਕੇਤ । 
ਸੀ ਗੁਰ ਉਤਰੇ ਜਾਇ ਤਹਿ ਧੀਰਜ ਦੀਓ ਅਪਾਰ । 
ਸਧੂ ਤਕ ਉਸਤਤਿ ਕਰੀ ਸੀ ਗੁਰ ਰੂਪ ਨਿਹਾਰ" ॥ 228॥ 


'ਏ ਪੌਥੀ ਉਪਦੇਸ _%ਅ ਪੋਥੀ ਪੁਜਾਇ “£ ਪੌਥੀ ਨਿਜ _'ਅ ਤੋਂ ਦ ਪੋਥੀ ਮੁਰਾਰਿ 


ਅਧਿਆਇ ਸਤਵਾਂ 235 


1 ਭੁਜੇਗ ਪ੍ਰਯਾਤ ਛੋਦ 11 
ਤੁਸੀ ਰਾਮ ਹਰੈ ਕੇ ਸਭੀ ਦੁਸ਼ਟ ਮਾਰੇ । ਭਏ ਦਾਸ ਜੋਉ ਸੁ ਪਾਰੇ ਉਤਾਰੇ । 
ਤੁਮੀ ਕ੍ਰਿਸ਼ਨ ਭ੍ਰਾਂਤ ਬਨਯੋ ਕੌਸ ਮਾਰਯੋਂ । ਗਏ ਬਿਦਰ ਗ੍ਰੰਹੈ ਜਸੈ ਚੋਦ ਚਾਰਯੋ । 
ਨਹੀ` ਅੰਤ ਆਵੈ ਤੁਹੀ' ਹੈ ਮੁਰਾਰੀ । ਕਥੋ ਬੇਦ ਨੇਤੌ ਰਟੈ ਮੁਖਚਾਰੀ । 
ਥਕੀ ਸੋਸ ਬਾਨੀ ਨਹੀ ਅੰਤ ਆਵਹਿ । ਮਮ ਸਾਰਖੇ ਜੀਵ ਕਿਆ ਗੈਮਾਂ ਪਾਵਹਿ 
|! 229 | 
ਦੋਹਰਾ 
ਗਰ ਨਾਨਕ ਅੰਗਦ ਤੁਸੀ" ਅਮਰ ਗੁਰੂ ਬਪ ਤੋਇ । 
ਰਾਮਦਾਸ ਅਰਜਨ ਗੁਰੂ ਇਛ ਪੂਰ ਪ੍ਰਭ ਮੰਹਿ ॥ 2300 
ਬਿਦਰ ਸਦਨ ਜੈਸੇ ਗਏ ਕਿਸ਼ਨ ਦਾਸ ਨਿਜ ਜਾਨ । 
ਤੈਸੇ ਹਮ ਕੌ ਤਾਰਿ ਲਉ ਹੈ ਗੁਰ ਕਿਰਪਾ ਨਿਧਾਨ । 231।। 
ਚੌਪਈ 
ਅਸੇ ਕਹਿ ਗੁਰ ਚਰਨੀ ਪਰਿਓ । ਗੁਰ ਅਰਜਨ ਕਰ£ ਤਿਹ ਸਿਰ ਧਰਿਓ । 
ਬਹੁ ਆਦਰ ਦੰ ਭਏ ਕ੍ਰਿਪਾਲ । ਭਾਖਯੋ ਸਧੂ ਭਯੋ ਨਿਹਾਲ । 2321 
ਯਾਦ ਕੀਏ ਤੁਮਰੇ ਹਮ ਆਏ । ਗੁਰੂ ਨਾਨਕ ਜੀ ਰਛ ਕਰਾਏ । 
ਪੁਨ ਸਧੁ ਕਰ ਪ੍ਰੀਤਿ ਅਪਾਰ' । ਲੈ ਗਏ ਗੁਰ ਕਉ ਭਵਨ ਮਝਾਰਾ ।। 233 ।। 
ਆਫ ਨੌਤਨ ਪਲੰਘ ਡਸਾਯੋ । ਸੀ ਗੁਰੁ ਕਉ ਤਿੰਹ ਪਰ ਬੈਠਾਯੋਂ । 
ਪੁਨ ਸਿਖਨ ਪ੍ਰਤਿ ਕੀ ਅਰਦਾਸ । ਲਯਾਉ” ਪਲੰਘ ਜੋ ਕਰੋ ਨਿਵਾਸ ।। 234। 
`_ਦੌਹਰਾਂ 
ਲੈ ਆਗਯਾ ਸਫ ਡਾਰ ਕੇ ਉਪਰ ਬਸਤ ਬਿਛਾਇ । 
ਕਰ ਬਿਨਤੀ ਸਧੂ ਤਬੈ ਤਿਨ ਪਰ ਲੀਏ ਬੈਠਾਇ । 235 ।। 
ਚੌਪ 3 
ਅਥਿਯੋ ਸੂਰ ਪੁਨ ਨਿਸ ਪ੍ਰਗਟਾਈ । ਨਿਛਤ੍ਨਿ ਸਿਉਂ ਮਿਲ ਸੋਭਾ ਪਾਈ । 
ਤਬ ਲਉ ਭੌਜਨ ਭਯੋਂ ਤਿਆਰ । ਨਾਨਾ ਰਸ ਸੌ ਰੂਪ ਅਪਾਰ । 236 ॥ 
ਹਾਥ ਜੋਰ ਸਧੁ ਤਬ ਕਹਾ । ਪ੍ਰਸਾਦਿ ਤਿਆਰ ਪ੍ਰਭੂ ਜੀ ਆਹਾ । 
ਸਨਤ ਉਠੇ ਗੁਰ ਦੇਰ ਨ ਲਾਈ । ਚੌਕੀ ਪਰ ਬੌਠੇ ਸੁਖ ਪਾਈ 1 237॥ 
੍‌ .._ ਦੋਹਰਾ_ 
ਭੋਜਨ ਗੁਰ ਆਗੈ ਧਰਯੋ ਸਧ ਜਲ ਕਰ ਸੋਵ । 
ਸਧੂ ਤ੍ਰਿਅ ਬਯੋਜਨਾ! ਕਰੋ ਹਰਖ ਸਤਿਗੁਰ ਦੇਵ ।। 238 ॥ 
ਚੌਪਏ] 
ਪ੍ਰੀਤਿ ਸਾਥ ਭਜਨ ਗੁਰੂ ਪਾਯੋ । ਪ੍ਰੰਮ ਸਹਿਤ ਕਰ ਭਾਵ ਬਨਾਯੋ | 
ਕੀਨ ਚੁਲੀ ਨਿਜ ਪਲੋਘ ਸੁਹਾਏ । ਗੁਰ ਨਾਨਕ ਚਰਚਾ ਮਨ ਲਾਏ ।। 239 ॥ 


ਭੈ 


“ਅ ਪੰਥੀ ਅੰਤਿ 2 ਤੋ ਏ ਪੋਥੀ ਹਥ “ਐਅ ਪੌਥ ਪਯਾ 


236 ਗੁਰ ਬਿਲ 'ਸ ਪਾਤਜ਼ਾਂਹੀ ੬ 


ਦੀਨਾ ਨਾਥ ਬਿਰਾਜਤ ਭਏ । ਸਧੂ ਚਾਪੀ ਸੇਵਾ ਬਹੁ ਕਏ' 1 
ਤਾਂਕੀ ਤ੍ਰਿਅ ਤਬ ਬੀਜੈਨ ਕਰੈ । ਪ੍ਰੀਤਿ ਭਾਵ ਨਿਜ ਮਨ ਮਹਿ ਧਰੇ । 240 । 
ਦਹਰਾ 
ਸਧੂ ਤਿਅ ਗੁਰੁ ਰੂਪ ਲਖ” ਮਨ ਮਹਿ ਏਂਹੁ ਚਿਤਾਇ । 
ਸੀ ਗੁਰ ਕ੍ਰਿਪਾ ਕਰਹਿ ਜਉ ਆਵਾ ਦੇਹਿ ਪਕਾਇ ।। 2411 
੍ ਚੌਪਈ 
ਗੁਰ ਅਰਜੁਨ ਤਿਹ ਮਨ ਕੀ ਜਾਨੀ । ਬੋਲੋ ਕਹੁ ਕਿਆ ਮਨ ਮਹਿ ਆਨੀ । 
`_ ਨਿਜ ਇਛਾ ਤਿਨ ਭਾਖ ਸੁਨਾਈ । ਆਵਾ ਕਿ੍‌ਪਾ ਤੌਹਿ ਪਕਾਈ ॥ 242 ॥ 
ਸਧੁ ਤ੍ਰਿਅ ਕਉ ਕਹਾ ਸੁਨਾਏ । ਝੂਠੋ ਬਚ ਕਿਆ ਮਨ ਮਹਿ ਲਯਾਏ । 
ਮੰਗੀਏ ਗੁਰ ਤੇ ਨਾਮ ਪ੍ਰਗਾਸ । ਭਰੋਸਾ ਸਿਖੀ ਭਾਵ ਸੁ ਦਾਸ । 243 ॥ 
ਦੋਹਰਾ 
ਝਠਾ ਧਨ ਕਿਆ ਚਿਤਵਿਓ ਸਰੀ ਗੁਰੂ ਕਿਰਪਾ ਅਪਾਰ 1 


ਤਦ 


ਸ੍ਰੀ ਗੁਰ” ਸੁਨ ਹਰਖਤ ਭਏ ਤਿੰਹ ਧੈਨ ਧਨ ਕੀਓ ਉਚਾਰ । 244॥ 
ਰ ਚੌਪਈ 

ਸਧੂ ਕਉ ਗੁਰ ਏਹੁ ਅਲਾਈ । ਤੁਮਰਾ ਨਿਸਚਾ ਐਸੋ ਭਾਈ । 

ਜੁਗ ਬਿਹਾਰ ਭੀ ਕਰਨੇ ਚਹੀਏ । ਅਰਥ ਪਰਮਾਰਥ ਦੌਨਹੁੰ ਲਹੀਏ 1 245 ॥ 

ਹਮ ਤਮ ਗੁਰੁ ਨਾਨਕ ਗ੍ਰਿਹਿ ਸੇਵਕ । ਭਾਖੀ ਰੀਤਿ ਤਾਂਹਿ ਸੁਨੀਏ ਚਿਤ ਇਕ । 

ਚਤਰ ਬਰਨ ਕਉ ਭੌਜਨ ਕਰੋਂ । ਪ੍ਰੀਤਿ ਭਾਵ ਨਿਜ ਮਨ ਮਾਹਿ ਧਰੋ 246 । 
ਦਹਰਾ 

ਗੁਰੁ ਨਾਨਕ ਗ੍ਰਿਹ ਸਿਖ ਬਚ ਅਚਲ ਅਚਲ ਨਿਹਾਰ । 

ਭੋਜਨ ਕਰ ਅਰਦਾਸ ਕਰ ਕਰਹਹਿ! ਸੁ ਕਾਜ ਤੁਮਾਰ ।। 247 ॥ 
ਚੰਪਈ 

ਸਨ ਸਧੁ ਮਨ ਮਾਹਿ ਸੁਖ ਪਾਯੋ । ਸਰੀ ਗੁਰੁ ਸਦਰ ਜਤਨ ਬਤਾਯੋ । 

ਤਮ ਅਰਿ ਚੜਿਓ ਨਿਸਾ ਕੁਮਲਾਈ । ਸਧੂ ਭੋਜਨ ਬਯੋਤ ਬਨਾਈ ॥ 248 ॥ 

ਪਾਇਸ ਤਬੈ ਕੜਾਹ” ਸਵਾਰੇ । ਛਤੀਹ ਪ੍ਰਕਾਰ ਖਟ ਰਸ ਤਿੰਹ ਵਾਰੇ । 

ਕਰ ਤਿਆਰ ਭੋਜਨ ਸੁਖ ਪਾਯਉ । ਸਧ੍ਹ ਗੁਰੂ ਕਉ ਜਾਇ ਸੁਨਾਯਉ ।। 249 ॥ 
ਦੋਹਰਾ 

ਚੌਕੀ ਪਰ ਆਸਨ ਭਰਯੋ ਸੀ ਗੁਰੁ ਤਹਾਂ ਬਿਠਾਇ । 

ਜਿਖ ਸੈਗਤਿ ਆਈ ਘਨੀ ਪੰਗਤ ਦਈ ਬਹਾਇ” ।। 250 ॥ 


॥ਅ ਤੋਂ ਦ ਪੌਥੀ ਕਰਤ ਸ ਭਏ _“ਅ ਪੋਥੀ ਪਿਖ _£% ਪੋਥੀ ਸਤਿਗ੍ੁਗੂ _“ਏ ਪੰਥੀ ਪ੍ਰਰਹਹਿ _$ਅ ਪੋਥੀ 
ਪ੍ਰਸਾਦ $ਅ ਤੋਂ ਦ ਪੌਥੀ ਬਨਾਇ 


ਅਧਿਅਇ ਸਤਵਾਂ ਰ ਹਮ 


ਚੌਪਈ 
_ਬਹੁਰੋ ਲਖੂ ਗੁਰ ਸਿਖ ਆਯੋਂ । ਭੀਤਰ ਗ੍ਰਿਹਿ ਨਹਿੰ ਪੈਠਨ ਪਾਯੋ । 
ਸ੍ਰੀ ਗੁਰ ਪ੍ਰੰਰ ਤਾਹਿ ਮਨ ਦਯੋਂ । ਲਖ੍ਹ ਹਟ ਕਰ ਬੈਠਿਤ ਭਯੋ ॥ 251 ।। 
ਭੀਤਰ ਭੋਜਨ ਜਬ ਵਰਤਾਯੋ । ਸ੍ਰੀ ਗੁਰੁ ਸਗਤਿ ਹਰਖਤਿ ਪਾਯੋ । 
ਕਰ ਭੌਜਨ ਸੋਗਤ ਅਰਦਾਸ । ਇਹ ਬਿਧ ਮੁਖ ਸਿਉ ਬਚਨ ਪ੍ਰਗਾਸ ।। 252 [| 
ਰ ਦੋਹਰਾ 
ਆਵਾ ਸਧੂ ਕਾ ਅਬੈ ਨਿਸਦੈ ਪਕਾ ਹੋਇ । 
ਬਾਹਰ ਲਖ੍ਹ ਅਸ ਕਹਾ ਕਚਾਂ ਰਹਿਓ” ਸੋਦਿ । 253 ॥ 
ਚੌਪਈ 
ਲਖੂ ਬਚਨ ਸੋਗਤ ਸੁਨ ਪਾਏ । ਆਗੇ ਗੁਰ ਕੇ ਬਿਨਤ ਅਲਾਏ । 
ਹੇ ਪ੍ਰਭ ਸਿਖ ਅਨਾਥ ਦਿਖਾਵੈ । ਕਚਾ ਆਵਾ ਮੁਖਹੁੰ ਅਲਾਫੈ ।। 254 ।। 
ਸਧੂ ਕਉ ਗੁਰੁ ਕਹਾ ਸੁਨਾਈ । ਜਾਇ ਸਿਖ ਕਉ ਲਯਾਵੋ ਭਾਈ । . 
ਸਧੂ ਜਾਇ ਤਾਂਹਿ ਲੌ ਆਯੋ । ਘੂੰਮਤ ਲਖੁ ਗੁਰ ਨਿਕਟਾਯੋ ।। 255 ॥ 
ਦੋਹਰਾ 
ਲਖੂ ਸੀ ਗੁਰ ਰੂਪ ਪਿਖ ਮਨਹਿ ਬਹੁਤ ਸੁਖ ਪਾਇ । 
ਗਦ ਗਦ ਹਰੈ ਤਬ ਦੇਡਵਤ ਸ੍ਰੀ ਗੁਰ ਪਗ ਲਪਟਾਇ ।। 256 ॥ 


_ਚੌਪਈ 
ਲਪ੍ਹ ਕਉ ਤਬ ਗੁਰੂ ਉਠਾਯੋਂ । ਬਹੁ ਆਦਰ ਸਿਉ ਨਿਕਟਾਂ ਬਹਾਯੌ । 
ਸਧ੍ਹ ਕਉ ਗੁਰ ਅਸ ਫੁਰਮਾਈ । ਲਖੂ ਭੌਜਨ ਦੇਵਹੁ ਲਯਾਈਂ ॥ 257 ॥ 
ਸਧੂ ਲਖੂ ਕੇ ਪਗ ਧੋਏ । ਪ੍ਰਸਾਦਿ ਧਰਯੋ ਅਤਿ ਨਿੰਮਰ ਹੋਏ । 
। ਕਰ ਭੌਜਨ ਲਖੂ ਹਰਖਾਨਾ । ਸਰੀ ਗੁਰੁ ਤਾਂ ਕਉ ਬਚਨ ਬਖਾਨਾ । 258।। 
ਦਹਰਾ 
ਭਾਇ ਲਖੁ ਕਰ ਦਯਾ ਆਵਾ ਯਾਹਿਂ ਪਕਾਇ । 
ਮੌਰੇ ਵਸ ਕਛੂ ਹੈ ਨਹੀ' ਲਖੂ ਇਹੁ ਅਲਾਇ ॥ 259॥ 
ਚੌਪਈ 
ਗੁਰੁ ਨਾਨਕ ਪ੍ਰੰਰੇ ਮਮ ਕਹਾ । ਆਵਾ ਕਚਾ ਨਿਸਚੈ ਲਹਾ । 
ਅਰ ਜਤਨ ਅਬ ਕਹਉ” ਵਿਚਾਰੀ । ਇਹਾਂ ਬਰਸਾਤ ਲਗੈਗੀ ਭਾਰੀ । 260 ।। 
ਪਿੱਠੀ ਇਟ ਪਕਾ ਮੁਲ ਪਾਵੈ । ਸਾਰੋ ਆਵਾ ਤੁਰਤ ਵਿਕਾਵੈ । 
ਸੁਨ ਸਧੂ ਮਨ ਮਹਿ ਸੁਖ ਪਾਯੋ । ਗੁਰੂ ਸਿਖ ਕੀ ਮਹਿਮਾ ਅਤਿ ਗਾਯੋ ॥ 261।। 


'ਦ' ਪੋਥੀ ਸਸੀ _2ਅ ਪੋਥੀ ਪਾਸਿ _% ਤੋਂ ਏ ਪੋਥੀ ਉਪਮਾ 


238 


ਗੁਰ ਬਿਲਾਸ ਪਾਤਸ਼ਾਹੀ ੬ 


੍ ਦੋਹਰਾ 
ਭਗਤ ਸਿੰਘ ਜਿਮ ਰਾਮ ਦਿਖ ਜਲ ਬਿਨ ਰਿਖ ਦੁਖ ਪਾਇ । 
ਰਿਖ ਤਪਸੀ ਪਗ ਧੋਇਕੈ ਨਿਜ ਚਰਨਾ ਜਲ ਪਾਇ ॥ 262 । 
ਚੌਪਈ ਰ 
ਤਿਨ ਕਰ ਸਿਉ ਜਲ ਸੁਧ ਨ ਭਯੋ । ਰਾਮ ਸਹਿਤ ਰਿਖ ਅਤਿ ਦੁਖ ਲਯੋ । 
ਜਾਂਕੇ ਰਿਖ ਨਾਹਿ ਨੇਰੇ ਆਵੈ । ਨਿਜ ਪਲਾ ਨਹਿ ਕਬੈ ਛੁਹਾਵੈ ॥ 263 ॥ 
ਜਾਨ ਭੀਲਨੀ ਨੀਚ ਤਿਆਗੀ । ਸੇਵਕ ਰਾਮ ਸੋਉ ਬਡਭਾਗੀ । 
ਤਾਂਕੇ ਧੋਇ ਰਾਮ ਪਗ ਪਾਏ । ਨਦੀ ਨੀਰ ਤਬ ਸੁਧ ਦਿਖਾਏ ।। 264 % 
ਦਹਰਾ 
ਰਿਖ ਤਪਸੀ ਕਾ ਮਾਨ ਹਿਰਿ ਨਿਜ ਤੇ ਅਧਿਕ ਜਨਾਇ । 
ਸੇਵਕ ਮਹਿਮਾਂ ਰਾਮ ਜੀ ਗਰੀਬ ਨਿਵਾਜ ਸੁਭਾਇ ॥ 265 ।। 
ਚੌਪਦੀ 
ਤੁ ਕੌਤਕ ਸੀ ਗੁਰ ਕੀਨੋ । ਸੇਵਕ ਅਧਿਕ ਵਡਾਈ ਦੀਨੋ । 
ਤ ਸਰੀ ਗੁਰ ਕਉ ਤਬ ਕਹਾ । ਹੇ ਗੁਰ ਹਮ ਇਹੁ ਅਚਰਜ ਲਹਾ ।। 266 ॥ 
ਸੰਗਤ ਤਮ ਪਕਾ ਮੁਖ ਗਾਯੋ । ਇਨ ਕਹਿ ਕਢਾ ਬਚਨ ਹਟਾਯੋ । 
ਸਰ ਗੁਰ” ਸੀ ਮੁਖ ਬਚਨ ਉਚਾਰੇ । ਅਚਲ ਬਚਨ ਸਿਖਨਿ ਹਮ ਧਾਰੇ । 267 ॥ 


ਦੌਹਰਾਂ 
ਮਮ ਪ੍ਰਤਿਗਯਾ ਬਾਂਧਹੁੰ ਦੇਵੈ ਦਾਸ ਛਡਾਇ । 
ਦਾਸ ਪ੍ਰਤਿਗਯਾ ਮੌਹਿਤੇ ਕਬਹਿ ਨ ਛੌਰੀ ਜਾਇ । 268 ।। 
__ ਚੌਪਈ 
ਇਹੁ ਬਿਧ ਸੀ ਗੁਰ ਬੈਨ ਸੁਨਾਏ । ਸਿਖ ਸੈਗਤ ਮਨ ਮਹਿ ਸੁਖ ਪਾਏ । 
ਕਰ ਬਦਨ ਨਿਜ ਧਾਮ ਸਿਧਾਏ । ਸੀ ਗੁਰੁ ਕੀ ਉਪਮਾਂ ਮੁਖ ਗਾਏ ॥ 269 ॥ 
ਗ਼ਰੀਬ ਨਿਵਾਜ ਗੁਰ ਕਉ ਜਾਨਾ । ਸਭ ਸੈਗਤ ਮਨ ਨਿਸਚਾ ਠਾਨਾਂ । 
ਲਖੁ ਗੁਰ ਕਉ ਬੰਦਨ ਕੌਕੇਂ । ਗਯੇ ਧਾਮ ਅਤਿ ਹੀ ਹਰਖੈ ਕੇ। 270॥ 
ਦੋਹਰਾ 
ਦੋਇ ਜਾਮ ਦਿਨ ਜਬ ਗਯੋ ਸ੍ਰੀ ਗੁਰ ਕਰ ਬਿਸ੍ਰਾਮ । 
ਸਧੂ ਤਿ੍‌ਅ ਯੁਤ ਸੇਵ ਕਰ ਲੈ ਬੀਜੈਨ ਅਭਿਰਾਮ ॥ 274 ॥ 
_ਚੌਪਈ 
ਤਬ ਲੌ ਰਹਿਓ ਜਾਮ ਦਿਨ ਆਈ । ਘੋਟਿ ਸਰਦਾਈ ਗੁਰੂ ਪਾਨ ਕਰਾਈ ॥ 
ਸੌਚ ਕਰਨ ਹਿਤ ਗੁਰੂ ਸਿਧਾਏ । ਪਾਂਚ ਸਿਖ ਨਿਜ ਸੈਗ ਲਵਾਏ ॥ 272 # 


ਰੀ 049 


1% ਪੌਥੀ ਕੌਰ ਏ ਪੰਥ) ਤੋੜਿ _“ਅ ਤੋਂ ਦ ਪੋਥੀ ਸਤਿਗੁਰ੍ਹ _ਅ ਪੋਥੀ ਛਡ।ਇ 


ਅਧਿਆਇ .ਸੋਤਵਾਂ 239 


ਪੁਰ ਬਾਹਰ ਜਬ ਸਰੀ ਗੁਰ ਗਏ । ਚੋਦ੍ਰ ਦੁਸ਼ਟਿ ਕੀ ਨਜਰੀ ਪਏ । 

ਦਿਖਾਂ ਪਾਪੀ ਮਨ ਮਹਿੰ ਖੁਨਸਾਈ । ਤਨ ਮਨ ਤਾਂਕੇ ਆਗ ਲਗਾਈ ।। 272 ॥ 
ਦੋਹਰਾ 

ਤਿਸੀ ਸਮੋ“ ਜਾਵਤ ਭਯੋ ਪਾਤਿਸ਼ਾਹਿ ਨਿਕਟਾਇ । 

ਜਾਇ ਅਰਜ ਐਸੀ ਕਰੀ ਸੁਨਹੁ ਸਾਹ ਗੁਰ ਆਇ ॥ 2741 
ਚੌਪਾਈ 

ਤੁਮ ਕਉ ਤਿਆਗ ਸਦਨ ਕੁਮਿਆਰਾ । ਤਿਨ ਕੇ ਰਹੇ ਮਾਨ ਜੀ ਧਾਰਾ । 

` ਕਹਾ ਸ਼ਾਹ ਸਬ ਉਨਕੇ ਧਾਮਾਂ । ਗਰੀਬ ਨਿਵਾਜ਼ ਤਿਨਹੇ ਕਾ ਨਾਮਾ ॥ 272 ॥ 
ਚੋਦ ਸੁਨ ਮਨ ਮਹਿ ਵਿਸ ਖਾਈ । ਹਿੰਦੂ ਉਪਮਾਂ ਸ਼ਾਹ ਕਰਾਈ । 

ਦੀਨ ਆਪਨਾ ਦੀਓ ਬਿਸਾਰੇ । ਹਿੰਦੂ ਗੁਰੂ ਕੀ ਉਪਮ ਉਚਾਰੇ 1 276 ।/` 
ਦੌਹਰਾ 

ਸਭ ਕਉ ਐਸ ਸਿਖਾਇਕੇ ਚੋਦੂ ਏਹੁ ਅਲਾਇ । 

ਬਾਦਿਸ਼ਾਹ ਜਿਮ ਯਾ ਕਹੇ ਗੁਰ ਕਉ ਲਯਾਵੌ ਜਾਇ ॥ 277॥ 
ਚੌਪਾਈ 

ਖਾਂ ਵਜ਼ੀਰ ਭੇਜਿਯੋ ਗੁਰ ਪਾਸ । ਜਾਇ ਲਿਆਵਉ ਕਰ ਅਰਦਾਸਾਂ । 

ਬਾਦਿਸ਼ਾਹ ਹੁਕਮ ਅਸ ਦਯੋ । ਖਾਨ ਵਜ਼ੀਰ ਗੁਰੂ ਢਿਗ ਪਯੋ ॥ 278 ॥ 

ਸਭੀ ਸੋਚ ਕਰ ਸੀ ਗੁਰ ਆਏ । ਸਧੂ ਗ੍ਰਿਹਿ ਬੈਠੇ ਸੁਖ ਪਾਏ । 

ਚਰਚਾ ਗੁਰ ਸਿਖਨ ਸਿਉ ਕਰੇਂ 1 ਚਰਿਤਿ ਗੁਰੁ ਨਾਨਕ ਰਿਦ ਧਰੈ ॥ 279 ॥ 
ਦੰਹਰਾਂ 

ਖਾਂ ਵਜ਼ੀਰ ਤਬ ਅਗਰ ਗੁਰੁ ਪਹਿਲਾ? ਭੇਟ ਚਢਾਇ । 

ਆਪਨਿ ਬੰਦਗੀ ਬਹੁ ਕਰੀ ਪਾਛੇ ਕਹਾ ਸੁਨਾਇ । 280 ॥ 
ਚੌਪਾਏ । 

ਸੇ ਪ੍ਰਭ ਸ਼ਾਹ ਬੇਨਤੀ ਕਰੀ । ਬਾਰਬਾਰ ਹਰਖ ਚਿਤ ਧਰੀ । 

ਤਮ ਕਉ ਅਪਨੇ ਨਿਕਟਿ ਬੁਲਾਯੋ । ਆਗੇ ਜਉ ਤੁਮਰੇ ਮਨ ਭਾਯੋ ॥ 281 । 

ਸ੍ਰੀ ਮੁਖ ਕਹਾ ਹੇਤ ਇਹੁ ਧਾਏ । ਚਲਉ ਚਲਹਿ ਨਹੀ” ਦੌਰ" ਸੁਹਾਏ । 

ਪਾਂਚ ਸਿਖ ਜਉ ਗੁਰ ਸੋਗ ਲੀਨੇ । ਖਾਂ ਵਜ਼ੀਰ ਸੋਗ ਪਿਆਨਾ ਕੀਨੇ ॥ 282 ॥ 
ਦੌਹਰਾ 

ਬਾਦਿਸ਼ਾਹ ਜਬ ਹੀ ਸੁਨਯੋ ਸੀ ਗੁਰ ਅਏ ਮੁਰਾਰ । 

ਜਾਨ ਪੀਰ ਨਿਜ ਤਖਤ ਤੇ ਆਸਨ ਉਚ ਸਵਾਰ ।। 283 ॥ 


£% ਪੰਥੀ ਪਿਥ £ਅ ਪੋਥੀ ਪਾਂਦਸਾਹ ”ਏ ਪੌਥੀ ਪ੍ਰਥਮ “ਅ ਪੋਥੀ ਬਿਲੰਭ 


240 


ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਆਵਤ ਗੁਰ [ਦਿਖ[' ਉਠਿਓ ਸ਼ਾਹਾ । ਉਠਿਓ ਨ ਚੰਦ ਗਰਬੈ ਮਾਹਾ । 
ਸਭੇ ਉਠੇਂ ਧਰ ਹਰਖ ਅਪਾਰੀ । ਸ੍ਰੀ ਗੁਰ ਕੇ ਪਗ ਬੋਦਨ ਧਾਰੀ ॥ 284 ॥ 
ਉਚਾਸਨ ਨਿਜ ਤਖਤ ਸੁਹਾਏ । ਕਰ ਆਦਰ ਗੁਰ ਤਹਾਂ ਬੈਠਾਏ । 


ਪੁਛਯੋ ਸ਼ਾਹ ਕੁਸਲ ਗੁਰ ਆਏ । ਕਰੀ ਦਯਾ ਨਿਜ ਦਾਸ ਜਨਾਏ ।। 285 ॥ 
ਦੌਹਰਾ 

ਸ੍ਰ ਗੁਰ ਪੁਛੀ ਕੁਸ਼ਲ ਤਿੰਹ ਕਹੀ ਸ਼ਾਹ ਹੁਇ ਦੀਨ । 

ਤੁਮਰੀ ਕਿਰਪਾ ਤੇ ਪ੍ਰਭ ਨਿਸ਼ ਦਿਨ ਆਨੰਦ ਕੀਨ£ । 286 ॥ 
ਚੰਪਾਈ 

ਪੂਨਿਹ ਸ਼ਾਹ ਕਹਿਤ ਦੋ ਕਰ ਜੌਰੇ । ਸੁਨੀਏ ਪੀਰ ਪ੍ਰਸ਼ਨ ਇਹੁ ਮੌਰੇ । 

ਬਡਾ ਰਾਮ ਹੈ ਅਹੋ ਖੁਦਾਇ । ਮਕਾ ਬੜਾ ਕਿ ਤੀਰਥ ਰਾਇ ।। 287 ।। 

ਪੁਜਾ ਬਡੀ ਕਿ ਬਡੀ ਨਿਮਾਜ । ਬਡੀ ਕਤੇਬ ਕੇ ਬੇਦ ਅਵਾਜ਼ 1 

ਨੀਲ ਸੁਪੋਦ ਦੋਇ ਭਲ ਕਵਨ । ਹਿੰਦੂ ਤੁਰਕ ਮੁਖਯ ਕੌ ਗਵਨ ॥ 288 ।। 
ਦੌਹਰਾਂ 

ਬਢੋ ਭਿਸ਼ਤ” ਕੈ ਸਵਰਗ ਹੈ ਕਹੋ ਪੀਰ ਨਿਰਧਾਂਰ । 

ਐਸੇ ਬਚ ਸੁਨ ਸ਼ਾਹ ਕੇ ਸੀ ਗੁਰ ਸ਼ਬਦ ਉਚਾਰ । 289। 

ਭਗਤ ਸਿੰਘ ਐਸੇ ਕਹਾ ਮੁਹਿ ਇਹ ਸੋਸਾ ਆਹਿ। __ 

ਗੁਰ ਗਰੰਥ ਕੀ ਬੀੜ ਕਰ ਪੁਨ ਗੁਰੁ ਸ਼ਬਦ ਸੁਨਾਇ । 290 ॥ 
ਚੌਪਾਈ 

ਮਨੀ ਸਿੰਘ ਕਹਿ ਅਸ ਨਹਿ ਹੋਈ । ਸੀ ਗੁਰੂ ਜਾਨਨਹਾਰ ਸੁ ਜੋਈ । 

ਪਾਛੋ ਬੀੜ ਨ ਸਬਦ ਅਲਾਯੋ । ਆਗੇ ਕਹਿਓ ਜੋਉ ਸੋਇ ਸੁਨਾਯੋ । 

।! ਰਾਮਕਲੀ ਮਹਲਾ 5 ॥“ 

ਕਈ ਬੋਲੈ ਰਾਮ ਰਾਮ ਕੋਈ ਖੁਦਾਇ । 

ਕੋਈ ਸੇਵੈ ਗੁਸਈਆਂ ਕੋਈ ਅਲਾਹਿ ॥੧॥ 

ਕਾਰਣ ਕਰਣ ਕਰੀਮ । 

ਕਿਰਪਾ ਧਾਰਿ ਰਹੀਮ ।। ਰਹਾਉ ।। 

ਕੋਈ ਨਾਵੈ ਤੀਰਥਿ ਕੋਈ ਹਜ ਜਾਇ । 

ਕੋਈ ਕਰੇ ਪੂਜਾ ਕਦ ਸਿਰੁ ਨਿਵਾਇ । ੨॥ 

ਕੌਈ ਪੜੋ ਬੋਦ ਕਈ ਕਤੇਬ । 

ਕੌਈ ਓਢੰ ਨੀਲ ਕੋਈ ਸੁਪੰਦ ॥ ੩।1 


ਏ ਪੌਖੀ ਵਿਚੋ” 5ਅ ਪੰਥੀ ਲੀਨ ?ਅ ਤੋਂ ਏ ਪੌਥੀ ਬਹਿਸਤ “ਸਾ ਗ੍ਰ੍ਹ ਗ੍ਰੰਥ ਸਾਹਿਬ ਪੰਨਾਂ 88$. 


ਅਧਿਆਇ ਸਤਵਸ 241 


ਕੌਈ ਕਹੈ ਤੁਰਕੁ ਕੋਈ ਕਹੈ ਹਿੰਦੂ । 

ਕੌਈ ਬਾਂਛੇ ਭਿਸਤੁ ਕੌਈ ਸੁਰਗਿੰਦੂ । ੪;।। 

ਕਹੁ ਨਾਨਕ ਜਿਠਿ ਹੁਕਮ ਪਛਾਤਾ । 

ਪ੍ਰਭ ਸਾਹਿਬ ਕਾ ਤਿਨਿ ਭੰਦ ਜਾਤਾ ।੫ ॥ 

ਰਾਮਕਲੀ ਗ੍ਰਿਹ ਸ਼ਬਦ ਅਲਾਵਾ ।। ਸ਼ਾਹ ਪ੍ਰਸ਼ਨ ਕਾ ਉਤ ਸੁਨਾਵਾ ।। 

ਸ਼ਬਦ ਅਰਥ ਜਾਨ ਸਬ ਲੀਜੈ । ਭਗਤਿ ਸਿੰਘ ਸੈਕੋਚ ਸੁਨੀਜੈ । 292 ॥ 
ਦੋਹਰਾ 

ਕੋਈ ਬੌਲੰ ਰਾਮ ਮੁਖ ਕੋਈ ਕਹੇ ਖੁਦਾਇ । 

ਸੇਵ ਗੁਸਾਈ” ਕੋ ਕਰੈ ਕੋਈ ਜਪੈ ਅਲਾਇ ॥ 293।। 
ਚਪਾਈ 

ਕਾਰਣ ਸੋਭ ਹੀ ਕਰੋ ਕਰੀਮ । ਕ੍ਪਾ ਧਾਰਿ ਤਿੰਹ ਦੇਖ ਰਹੀਮ । 

ਕੋਈ ਤੀਰਥ ਹਜ ਸਿਧਾਵੈ । ਕੌ ਨਿਮਾਜ ਕੌ ਪੂਜ ਕਰਾਵੈ ॥ 2941 

ਕੌਈ ਬੇਦ ਕਤੇਬ ਕਉ ਰਚੈਂ । ਕੋਈ ਨੀਲ ਸਪੇਦ ਕੌ ਧਰੈ । 

ਕੋਈ ਤੁਰਕ ਕੋਈ ਕਹੇਂ ਹਿੰਦੂ । ਕੋਈ ਭਿਸ਼ਤ ਬਾਂਛੈ ਸੁਰਗਿੰਦ ।। 295 ॥ 
ਦਹਰਾ 

ਗੁਰੂ ਨਾਨਕ ਐਸੋ ਕਹਾ ਹੁਕਮ ਪਛਾਤਾ ਜਾਹਿ । 

ਪ੍ਰਭ ਸਾਹਿਬ ਕਾ ਭੇਦ ਜੌ ਨਿਸਚੇ ਜਾਨਯੋ” ਤਾਹਿ । 296 ।। 

ਸ਼ਾਹ ਗੁਰੂ ਕੇ ਬਚਨ ਸੁਨ ਪਖ ਪਾਤ ਨਹਿ ਕੋਇ । 

ਦਹ ਕੇ ਸਾਂਝੇ ਜਾਨ ਕੌ ਪੀਰ ਸੁ ਨਿਸਚੇ ਗੋਇ ॥ 297 ॥ 
ਚੌਪਾਈ 

ਡਾਰਿ ਐਚਰ ਗੁਰਿ ਪਗ ਪਰਿ ਪਰਿਓ । ਛਿਮੰ ਭੁਲ ਮੁਖ ਔਸੇ ਰਰਿਓ । 

ਤਬ ਲਉ ਅਥਿਓ ਸੂਰ ਨਿਸ ਆਈ । ਬਾਦਿਸ਼ਾਹ ਤਬ ਏਹ ਅਲਾਈ । 

ਤਰਕ ਜਨਮ ਹੈ ਮੌਹਿ ਸਰੀਰ । ਸੋਵਾ ਤੋਹਿ ਨ ਹੋਵਹਿ ਪੀਰ । 

ਸਭ ਨਿਵਾਸ ਹੈਹਿੰ ਪ੍ਰਭੂ ਤੁਮਾਰੇ । ਜਹਿੰ ਇਛਾ ਤਹਿ ਰਹਹੁ ਸੁਖਾਰੇ 1 299॥ 

ਸੀ ਗੁਰੂ ਤਬ ਨਿਜ ਮਾਇ ਡਾਰੀ । ਬਾਦਿਸ਼ਾਹ ਮਤ ਮਹਿ ਭਰਮ ਧਾਰੀ । 

ਚੋਦ ਕਹੇ ਸ਼ਾਹ ਕਉ ਬੈਨਾ । ਸ੍ਰੀ ਗੁਰ ਰਹਹਿ ਹਮਾਰੈ ਐਨਾ$ । 300 11 

ਹਮ ਖਤ੍ਰੀ ਇਨ ਸੇਵ ਕਰਾਵਉ । ਕਹਾ ਸ਼ਾਹ ਨਿਜ ਸੋਗ ਲੰ ਜਾਵਉ । 

ਪਾਂਚ ਸਿਖ ਯੁਤ ਗੁਰ ਸੰਗਿ ਲੌ ਕੇ । ਚੋਦੂ ਗਯੋ ਸਦਨ ਸੁਖ ਪੈਂ ਕੇ 301॥ 
ਦੋਹਰਾ 

ਤਬੈ ਦੁਸ਼ਟਿ ਗ੍ਰਿਹਿ ਜਾਇਕੇ ਕੀਨੋ ਐਸ ਉਪਾਇ । 

ਸਿਖ ਪਾਂਚੋ ਕਉ ਕੈਦ ਕਰਿ ਗੁਰ ਕਉ ਇਹੁ ਆਲਾਇ ॥ 302॥ 


'ਅ ਪੋਥੀ ਕਮਾਵੈ _“£ਅ ਤੇ ਏ ਪੌਥ) ਲਖਯੋਂ _% ਪੋਥੀ ਗ੍ਰਿਹਮਾ 


242 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਤੁਮ ਕ੍ਰਕਰਾਂ ਮੁਹਿ ਕੀਨ ਉਚਾਰਾਂ । ਸੋ ਫਲ ਲੇਹੁ ਤਬ ਤਤਕਾਰਾ । 
ਬਡੀ ਦੇਗ ਜਲ ਤਪਤ ਕਰਾਏ । ਪਾਛੇ ਇਹ ਬਿਧ ਬੈਨ ਸੁਨਾਏ । 303। 
ਸਗਾਈ ਮਮ ਪਤੀ ਕੀ ਲੀਜੈ । ਨਹੀ ਤਉ ਇਸ ਮਹਿ ਬੈਠਨਿ ਕੀਜੋ । 
ਰਹੇ ਮੌਨ ਗੁਰ ਜਲਹਿ ਬੈਠਾਏ । ਸੀਤਲ ਗੌਗਾ ਸਮ ਸੋਂ ਪਾਏ ॥ 304 ॥ 
ਦਹਰਾ 
ਦੇਗ ਮਾਂਹਿ ਬੈਠੇ ਪ੍ਰਭੂ ਤਰੇ ਸੁ ਅਗਨ ਜਰਾਇ 1 
ਆਨ ਪਹਿਰ ਐਸੋ ਕੀਓ ਜਲ ਨ ਤਾਂਪਨ ਪਾਇ । 304॥ 
ਚੌਪਈ ਰ 
ਦਤੀਅ ਦਿਵਸ ਪਾਪੀ ਯਾਹਿ ਕੀਓ । ਪਾਂਚੌ ਸਿਖ ਠੇਤ੍ਰੀ ਦ੍ਰਿਸ਼ਟੀਓ । 
ਚਾਹੇ ਧਰਤੀ ਉਲਟੀ ਕਰਹਿ । ਗੁਰੁ ਕੀ ਆਗਯਾ ਨਹਿ ਯੋ ਡਰਹਿ । 306 ॥ 
ਬਾਰੂ ਅਧਿਕ ਤਪਤ)! ਕਰਵਾਈ । ਸੀ ਗੁਰ ਤਿੰਹ ਪਰ ਦੀਏ ਬਠਾਈ । 
ਉਪਰ ਤਪਤ ਰੇਤ ਸਿਰ ਡਾਰੇ । ਸੀਂ ਗੁਰ ਮੋਨ ਨ ਬਚਨ ਉਚਾਰੇ 11 307॥। 


ਦੌਹਰਾ 
ਬਾਰੂ ਸੀਤਲ ਹ੍ਰੈ ਹੈ ਗੁਰ ਤਨ ਜਬੈ ਲਗਾਇ । 
ਆਠ ਪਹਿਰ ਐਸੇ ਕੀਓ ਪਾਪੀ ਜਤਨ ਬਨਾਇ ॥ 308 ।। 
ਚੌਪਈ 
ਪੁਨ ਪਾਪੀ ਮਨ ਏਹ ਬਿਚਾਰੀ । ਬੋਲਤ ਨਾਹੀ ਮੰਨ ਇਨ ਧਾਰੀ । 
ਲੰਹ ਤਪਤ ਕਰ ਤਰੇ ਧਰਾਵਉ” । ਨਹਿ ਬੋਲ ਤਉ ਉਪਰ ਬਿਠਾਵਉ” ।1 
ਤਪਤ ਤਾਂਬ ਸਨ ਲੌਹ ਕਰਾਏ । ਤਿ੍‌ਿਤੀ ਦਿਵਸ ਯਾਹਿੰ ਕਹਾ ਸੁਨਾਏ । 
ਅਜੈ ਸਗਾਈ ਕਉ ਮਨ? ਲੀਜੈ । ਨਾਂਤਰ ਲੰਹ ਚਰਣ ਧਰ ਦੀਜੋ ॥ 309 ।! 
ਦੋਹਰ” 
ਗੁਰ ਨਾਨਕ ਕਉ ਜਾਪ ਜਪੁ ਗੁਰ ਅਰਜੁਨ ਸੁਖ ਪਾਇ । 
ਤਪਤ ਤਾਮ ਸਮ ਲੌਹ ਜਉ ਤਾਂ ਪਰ ਬੈਠੇ ਜਾਇ॥ 310॥ 
ਚੌਪਈ 
ਸੀਤਲ ਲੋਹ ਤਬੈ ਹੁਇ ਆਈ । ਬਾਰ ਨ ਬਾਕਨ ਗੁਰ ਕਉ ਪਾਈ। 
ਤਰੇ ਦੁਸ਼ਟ" ਰਹੇ ਅਗਨ ਜਲਾਇ । ਸ੍ਰੀ ਗੁਰ ਬੈਠੇ ਮਨ ਸੁਖ ਪਾਇ । 31111 
ਤਿਤਯਾ ਦਿਨ ਯਾਹਿ ਪਾਪੀ ਕੀਨਉ । ਅਪਨੇ ਮਨ ਮਹਿ ਐਸੋ ਚੀਨਉ” । 
ਆਰ ਜਤਨ ਇਹ ਬੌਲਤ ਨਾਹੀ” । ਹਿੰਦੂ ਸਹ ਜੋ ਸੋਇ ਕਰਾਹੀ”।। 312 । 


ਇਤ 
੫ਅ ਪੋਥੀ ਸ੍ਰਕਰ £ਅ ਪੋਥੀ ਗਰਮ $ਅ ਤੋਂ ਏ ਪੋਥੀ ਲੈ ਦ ਪੌਥੀ ਨ)ਚੁ 


ਅਧਿਆਇ ਸਤਵਾਂ 243 


ਦੌਹਰਾ 
ਗੋਕਾ ਚਰਮ ਉਤਾਰ ਕੌ ਯਾਂਕੌ ਤਨ ਦਿਹੁ ਛਾਇ । 
ਤਬ [ਸਗਾਈ।' ਮਾਨ ਹੈ ਧਰਮ ਹੇਤ ਡਰਪਾਇ ।। 313 ॥ 
ਚੰਪਈ 
ਗੋਕਾ ਕਚਾ ਚਰਮ ਉਤਾਰਯੋ । ਆਨ ਅਗਰ ਸੀ ਗੁਰ ਕੇਂ ਡਾਰਿਓ । 
ਹੁਇ ਸਨਮੁਖ ਪਾਪੀ ਤਬ ਕਹਾ । ਮਾਨ ਸਗਾਈ ਨਹਿ ਦੁਖ ਮਹਾ । 314 ॥ 
ਸੀ ਗੁਰ ਕਹਿ ਇਸਨਾਨ ਹਮ ਕਯੇ । ਪਾਂਚ ਸਿਖ ਹਮਰੇ ਸੌਗ ਦਯੋ । 
ਚੰਦੂ ਸੁਨ ਮੁਖ ਮਹਿ ਸੁਖ ਪਾਯੋ । ਬੋਲੇ ਅਬ ਬਚ ਮੌਰ ਮਨਾਯੋ ॥ 315 ॥ 
ਦੋਹਰਾ 
ਕਛੁ ਮਾਨਖ ਅਪਨੇ ਦੀਏ ਗੁਰ ਕੇ ਸੋਗਿ ਸੁਧਾਰ । 
ਪਾਂਚ ਸਿਖਨ ਕਉ ਸੌਗ ਲੈ ਸਤਿਗੁਰ ਚਲੇ ਮੁਰਾਰ॥ 316 ॥ 
ਚੌੰਪਾਈ 
ਨਿਜ ਮਾਨੁਖ ਕਉ ਚੰਦੂ ਭਾਖਯੋ । ਕਛੂ ਨ ਕਹੋ ਨਜਰ ਮਹਿ ਰਾਖਯੋ । 
ਰਾਵੀ ਓਰ ਗੁਰ ਕਰਾਂ ਪਿਆਨਾ । ਜੇਠ ਆਦਿ ਸਿਖ ਗ੍ਰਨਵਾਨਾਂ । 
ਕਛੁਕ ਦੂਰ ਚੋਦ ਨਰ ਜਾਵਹਿ । ਜਾਂਹਿ ਨ ਨਿਕਟਿ ਗੁਰੂ ਭੇ ਖਾਵਹਿੰ । 
ਸ੍ਰੀ ਗੁਰ ਰਾਵੀ ਕੀਓ ਇਸਨਾਨਾਂ ! ਸਿਖ ਭੀ ਪਾਂਚੇ ਮਜਨ ਠਾਨਾਂ 1 318 ॥ 
ਦੌਹਰਾ _ 
ਜਪੁਜੀ ਪੜ” ਸੁਖਮਨੀ ਪੜ ਪੁਨ ਵਡਹਸੋਹਿ ਵਾਰ । 
ਮਾਰੂ ਡਖਣੇ ਵਾਰ ਪੜ ਸਰੀ ਮੁਖ ਬਚਨ ਉਚਾਰ । 319 ॥ 
ਚੌਪਾਈ 
ਸਨਹੁ ਸਿਖ ਤੁਮ ਮੋਰੋ ਪ੍ਰਾਨਾ । ਸਤਿ ਬਚਨ ਇਹੁ ਹਮਰੋਂ ਜਾਨਾ । 
ਹਮ ਅਬ ਜੌਤੀ ਜੋਤਿ ਸਮਾਵਹਿ । ਪਾਛੋ ਕਰੋ ਤੁਮਹਿ ਬਤਾਵਹਿ ।। 320 ॥ 
ਹਮਰੀ ਦੇਹ ਨ ਦਾਹ ਕਰਾਵਉ” । ਜਪੁਜੀ ਪੜਤ ਨਦੀ ਮਹਿ ਜਾਵਉ”। 


ਜਪੁਜੀ ਭੋਗ ਜਹਾ ਤੁਮ ਪਾਵਉ” । ਤਬੋਂ ਦੇਹ ਪਰਵਾਹ ਕਰਵਾਉ” ॥ 321 ॥ 
ਸੋਰਠਾ 

ਹਰਿ ਗੋਬਿੰਦ ਗੁਰੁ ਪਾਸ ਬਹੁਰ ਜਾਇ ਸਭ ਹੀ ਕਹੋ। ਰ 

ਕਰਿਓ ਪੁਨਾ ਅਰਦਾਸ ਬਹੁ ਤੁਰਕਨ ਕਉ ਜੁਧ ਕਰ ॥ 322 ॥ 
ਚੌਪਾਈ 

ਯਾਂਮੈ ਏਕ ਰਬਾਬੀ ਆਯੋਂ । ਦੁਤਾਰਾਂ ਹਾਥ ਅਨਾਥ ਸੁਹਾਂਯੌ । _ 

ਆਇ ਬਦਨਾ ਗੁਰ ਕਉ ਕੀਨੀ । ਸੀ ਗੁਰ ਤਿਸ ਕਉ ਆਗਯਾਂ ਦੀਨੀ ।। 323 ॥ 


ੱਅ ਪੌਥੀ ਵਿਚੋ 5ਅ ਪੰਥੀ ਦਸਨ “ਅ ਅਤੇ ਏ ਪੋਥੀ ਅਰੂ %ਅ ਪੌਥੀ ਸੁਨਵਹਿ 


244 


ਗੁਰ ਬਿਲਾਸ ਪਾਤਸ਼ਾਹੀ ੬ 


ਮਾਰੂ ਸ਼ਬਦ ਪੜੋ ਮਨ ਲਾਏ । ਜੇਠੇ ਤੇ ਕਛੁ ਦਰਬ ਦਿਵਾਏ । 

ਪੁਨ ਇਸ਼ਨਾਨ ਗੁਰੂ ਜੀ ਕੀਨਾ ! ਜਪੁਜੀ ਬਹੁਰ ਪੜਾ" ਰਸ ਲੀਨਾ ।। 324 ॥ 
ਦੌਹਰਾ 

ਗਰ ਅਰਜਨ ਜਪੁਜੀ ਪੜਾ ਪਾਇ ਭੌਗ ਤਿੰਹ ਵਾਰ । 

ਚਾਰਉ ਗੁਰੁ ਆਵਤਿ ਭਏ ਕੀਨੋ ਇਹੁ ਉਚਾਰ ॥ 325 ॥ 
ਚੌਪਈ 

ਜਨਮ ਸਫਲ ਅਰਜਨ ਗੁਰ ਤੇਰਾ । ਕੀਨੋ ਬਚਨ ਸਫਲ ਤੁਮ ਮੌਰਾ। 


ਕਰਾਮਾਤ ਥੀ ਕਹਰ ਨ ਦੀਨੀ । ਪ੍ਰਿਥਮ ਸੀਸ ਦੇ ਖੇਦ ਨ ਲੀਨੀ ॥ 326 ॥ 


ਗੁਰੂ ਨਾਨਕ ਅਸ ਬਚਨ ਉਚਾਰਾ । ਧੰਨ ਧਨ ਤੁਮ ਜਗ ਕਉ ਤਾਰਾ। 

ਅਬ ਸੁਖ ਸਿਉਂ ਨਿਜ ਧਾਮਹਿੰ ਆਵਉ। ਅਚਲ ਅਮਰ ਨਿਜ ਆਸਨ ਪਾਵਉ ।3271 
ਗੁਰ ਅਰਜੁਨ ਨਿਜ ਦੇਹਿ ਤਜਾਏ । ਚਾਰਉ” ਗੁਰਨ ਕੇ ਸੋਗ ਸਿਧਾਏ 1” 

ਦੇਵਨ ਹਰਖ ਦੁੰਦਭੀ ਦੀਨੀ । ਫੂਲ ਬਰਖਾਵਤਿ ਉਸਤਵ ਕੀਨੀ ॥ 328 ॥ 

ਦੇਵ ਪਰੀ ਮਹਿ ਉਤਸਵ ਭਯੋ । ਅਬ ਦੁਸ਼ਟਨਿ ਕੌਉ ਨਾਸ ਸੁ ਕਯੋਂ । 

ਇਹ ਬਿਧ ਅਪਨੇ ਧਾਮ ਪਧਾਰੇ । ਗੁਰੂ ਅਰਜਨ ਜੀ ਰੂਪ ਮੁਰਾਰੇ ।॥ 329 ॥ 


ਗਮ 


ਦੁਹਰਾ 
ਬਿਧੀਆ ਆਦਿਕ ਸਿਖ ਮਿਲ ਪ੍ਰਿਥਮ ਵਿਰਾਗ ਕਰਾਇ । 
ਬਹੁਰ ਰਬਾਬੀ ਕਉ ਕਹਾ ਤੁਮ ਮਾਰੂ ਸਬਦ ਅਲਾਇਾੱ ॥ 330 ॥ 
ਚੌਪਈ 
ਮਾਰੂ ਸਬਦ ਰਬਾਬੀ ਗਾਵਹਿੰ । ਵਾਹਿਗੁਰੂ ਧੁਨ ਸਿਖ ਸੁਨਵਹਿ । 
ਤਬ ਲਉ ਚੌਦੂ ਪਾਪੀ ਆਯੋ? । ਜਰੇ ਬਦਨ ਯੇ ਬੈਨ ਅਲਾਯੋ ॥ 331 ॥ 
ਤੁਮ ਕਉ ਐਸੇ ਨਿੰਦਾ ਆਈ । ਰਾਵੀ ਤਟ ਪਰ ਬਹੁ [ਸੁਖ[$ ਪਾਈ । 
ਮੌੰਕਉ ਨਿੰਦਾ ਕਬੀ ਨਾ ਆਵੈ । ਕੁਆਰੀ ਕੌਨਯਾ ਦਿਖ ਦੁਖ ਆਵੋ । 332 ॥ 
ਦੋਹਰਾ 
ਤਬ ਬਿਧੀਏ ਐਸਾ ਕਹਾ ਕਯਾ ਬੌਲਤ ਮਤਿ ਮੱਦ । 
ਜੋਤੀ ਜੋਤਿ ਸਮਾਇ ਗੁਰੁ ਗਏ ਚਾੜ ਅਬ ਚੋਦ ।। 333 ।। 
ਚੌਪਈ 
ਸਨ ਪਾਪੀ ਮਨ ਮਹਿ ਬਿਸਮਾਯੋਂ । ਪਾਛੇ ਮੁੜ ਨਿਜ ਸਦਨ ਸਿਧਾਯੋਂ । 
ਪਾਛੇ ਸਿਖਨ ਕੀਓ ਉਪਾਵਾ । ਸ੍ਰੀ ਗੁਰੁ ਦੇਹਿ ਇਸਨਾਨ ਕਰਾਵਾ ॥ 334 ।। 
ਬਹੌਰ ਜਪੁਜੀ ਪੜਤ ਸਿਧਾਏ । ਰਾਵੀ ਮਹਿ ਗੁਰ ਦੇਹਿ ਉਠਾਏ । 
ਜਬੈ ਭੋਗ ਜਪੁਜੀ ਕਾ ਪਾਯੋ । ਸ੍ਰੀ ਗੁਰੁ ਤਬੈ ਪ੍ਰਵਾਹ ਕਰਾਯੋ ।। 335 । 


ਦਿ ਤਦ 
1% ਪੁਥੀ ਪਗ _“ਏ ਪੌਥੀ ਮਮਨਾਏ ?ਅ ਪੌਥੀ ਸੁਨਾਇ $ਅ ਪੋਥੀ ਮੁਖ ਕਾਲੂ _£ਅ ਪੋਥੀ ਵਿਚੋ” 


ਅਧਿਆਇ ਸਤਵ 245 


ਦੋਹਰਾ 
ਭਗਤ ਸਿੰਘ ਸੰਮਤ ਸੁਨੋ ਸੌਰਹਿ ਸੈ ਸਠ ਜਾਨ 4 
ਤੀਨ ਓਰ ਪਰ ਜੇਠ ਸੁਦਿ ਚੌਥ ਥਿਤ ਪਰਮਾਨ 1 336 ੫ 
ਚੰਪਈ 
ਤਿਸ ਦਿਨ ਜੌਤੀ ਜੋਤਿ ਸਮਾਏ । ਗੁਰੁ ਅਰਜੁਨ ਨਿਜ ਆਸ਼ਨ ਪਾਏ 1 
ਪਾਚੇ" ਸਿਖਨਿ ਕਰ ਇਸਨਾਨਾ । ਸੁਧਾ ਸਰੌਵਰ ਓਰ ਸਿਧਾਨਾਂ । 337 ॥ 
ਆਵਤਿ ਪੰਥ ਵਿਰਹਿ ਗੁਰੁ ਪਾਏ । ਜਥਾ ਭੂਪ ਬਿਨ ਸੈਨਾ ਜਾਏ । 
ਜਸ ਦੂਲਹਿੰ ਬਿਨ ਜਾ ਇ ਬਰਾਤਾ । ਰਵਿ ਬਿਨ ਦਿਨ ਨਿਸ ਸਸਿ ਬਿਨ ਰਾਤਾ।। 338 ।। 
ਦੋਹਰਾ 
ਔਸ ਦੁਖਤਿ ਮਨ ਸਿਉ ਆਇ ਪਾਂਚ ਸਿਖ ਦੁਖ ਪਾਇ । 
ਹਰਿ ਗੋਬਿੰਦ ਨਿਜ ਮਹਿਲ ਥੇ ਪਰੇ ਚਰਨ ਪਰ ਆਇ 1। 3390 
ਸੋਰਠਾ 
ਪੁਛਯੋ ਤਦ ਗੁਰਦਾਸ ਸਭੈ ਬਾਤ ਬਿਧੀਏ ਕਈ । 
ਕੀਨੋ ਰੁਦਨ ਪ੍ਰਕਾਸ਼ ਧੀਰਜ ਰੰਹਿਓ ਨ ਕਿਸੀ ਮਨ ॥ 340 ॥ 
ਚੌਪਈ 
ਤਬ ਹੀ ਮਾਤਾ ਗੋਗਾ ਆਈ । ਸੁਨਤ ਬਾਤ£ ਤਬ ਬਹੁ ਰੁਦਨਾਈ । 
ਸੁਧਾ ਸਰੋਵਰ ਪੁਨ ਸਭ ਅਏ । ਕਰ ਇਸ਼ਨਾਨ ਤਿਲਾਂਜਲੀ ਦਏ ॥ 341 ॥ 
ਹਰਿ ਗੌਬਿੰਦ ਪੁਨ ਰੋਇ ਸੁਨਾਯਉ । ਹੈ ਪਿਤ ਹਮ ਕੌ ਤਿਆਗ ਸਿਧਾਯਉ । 
ਗੁਰ ਗ੍ਰੰਥ ਕੀ ਕੌਠੀ ਆਏ । ਅਤਿ ਹੀ ਰਦਨ ਭਯੋ 'ਤਿਹ ਠਾਏ ।1 3424 
ਦੌਹਰਾ 
ਅਕਾਲ ਪੁਰਖ ਇਮ ਸਮਝ ਕੌ ਹਰਿ ਗੌਬਿੰਦ ਨਿਜ ਰੂਪ । 
ਸੋਕ ਨਿਵਾਰਨਿ ਹੇਤ ਅਬ ਅਏ ਜਗਤ ਪਤਿ ਭੂਪ ॥ 343 ॥ 
ਚੰਪਈ 
ਐ ਪ੍ਰਭ ਸਿਵ ਮੁਨ ਧਿਆਨ ਨ ਆਵੈ । ਨੋਤ ਨੇਤ ਜਿਹ ਬੇਦ ਬਤਾਫੈ । 
ਸੈ ਭਗਵੇਤ ਧਰ ਰੂਪ ਅਪਾਰਾ । ਹਰਿ ਗੋਬਿੰਦ ਕਉ ਬਚਨ ਉਚਾਰਾ 1 344 ॥ 
ਕਹੋ ਸੋਕ ਤੁਮ ਕਾ ਕਾ ਕਰੋ । ਸਭ ਤਨ ਪੰਚ ਭੂਤਕ ਚਿਤ ਧਰੋਂ ! 
ਦੇਹ ਮਿਥਯਾ ਆਤਮ ਸਤਿ ਜਾਨਉ । ਮਿਥਯਾ ਸ਼ੋਕ ਕਾਹਿ ਹਿਤ ਠਾਨਉ । 345॥ 
ਦੋਹਰਾ 
ਸਤਿ ਚਿਤ ਆਨੰਦ ਰੂਪ ਥੇ ਗੁਰ! ਅਰਜੁਨ! ਕਰਤਾਰ । 
ਦ਼ਰਲਭ ਤਾਂ ਕਾ ਦਰ ਯਥਾ 'ਮਿਥਯਾ ਸਭ ਸੋਸਾਰ ।। 346 । 


“ਅ ਤੋ ਏ ਪੌਥ) ਮਗਿ _£ਅ ਪੰਥੀ ਕੌਤਕ _$% ਤੋਂ ਏ ਪੋਬੀ ੧੧ ਸਤਿਗੁਰੂ 


246 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਜੇ ਪਿਤ ਕਉ ਤਮ ਤਨ ਪਰਿਚਾਨੌ । ਤਨ ਮਿਥਯਾ ਯਾਹਿ ਸੰਤ ਬਖਾਨੌ । 
ਜਨਮ ਮਿਰਿਤ' ਸਭ ਤਨ ਮੇ ਪਯੇਂ । ਕੂਪ ਟਿੰਡ ਸਮ ਤਿਹ ਗਤਿ ਹਯੋ ॥ 347 ।। 
ਜਉ ਪਿਤ ਕੇ ਸਤਯਾਤਮ ਜਾਨੋ । ਆਤਮ ਕਬੀ ਮਿਤ ਨਹੀ` ਮਾਨੋ । 
ਆਤਮ ਅਚਲ ਸਦਾ ਅਬਿਨਾਸ਼ੀ । ਅਜਰ ਅਲਖ ਸਦਾ ਸੁਖ ਰਾਸ਼ੀ । 348 ।। 


ਦੌਹਰਾਂ 

ਅਸ ਭਗਵੈਤਿ ਕੇ ਬਚਨ ਸੁਨ ਪੁਨ ਤਿਹ ਰ੍ਰਪ ਦਿਖਾਇ । 
ਗੁਰਦਾਸ ਬੁਢਾ ਗੌਬਿੰਦ ਹਰਿ ਅਗੋਮ .ਗਯਾਨ ਮਨ ਪਾਇ 1 349 । 

ਰ ਚੌਪਈ 
ਭਗਵਤ ਦਰਸ ਇਨ ਚਾਰੋ ਪਾਯੋ । ਭਯੋ ਗਿਆਨ ਮਨ ਸੇਕ ਮਿਟਾਯੋ । 
ਸੀ ਭਗਵੇਤ ਕਉ ਬੋਦਨ ਕੀਨੀ। ਇਨ ਚਾਰੋ ਮਿਲ ਹੋਇ ਅਧੀਨੀ ।। 350 ॥ 
ਅਕਾਲ ਪਰਖ ਪੁਨਿ ਬਚਨਿ ਉਚਾਰੈ । ਹਰਿ ਗੋਬਿੰਦ ਸਨੀਐ ਨਿਰਧਾਰੇ ।। 
ਤਮ! ਹਮਰੇ ਮਹਿ£ ਭੇਦ ਨ ਕੋਂਈ । ਡੌਹਿ ਅਵਤਾਰ ਹੇਤ ਇਹ ਹੋਈ ॥ 351 ॥ 


ਦੋਹਰਾ 
ਤੌਰ ਪਿਤਾ ਕਉ ਬਚ ਕਹੇ ਪਾਛੇ ਮੁਹਿ ਇਹ ਭਾਇ । 
ਸੁਤ ਤੁਮਰਾ ਤਰਮਰੇ ਨਿਕਟਿ ਮੌਰੰ ਤਖਤ ਬਨਾਇ । 352। 
ਚੌਪਈ 
ਔਰ ਸਤ ਬਚ ਅਟਲ ਪਛਾਨਊ । ਬੁਢੇ ਮੁੱਝ ਮਹਿ ਭੇਦ ਨ ਮਾਨਉ । 
ਪ੍ਰਿਥਮੇ ਇਹ ਥਾਂ ਤਖਤ ਸਵਾਰੋ । ਮੀਰੀ ਪੀਰੀ ਅਸਿ$ ਦੋ ਧਾਰ । 353 । 
ਹਰਿ ਗੋਬਿੰਦ ਤਬ ਬੈਨ ਸੁਨਾਏ । ਨਾਮ ਲਾਜ ਪ੍ਰਭ ਤੁਮੇ ਬਨਾਏ । 
ਅਕਾਲ ਪੁਰਖ ਸੁਨ ਆਨੰਦ ਪਾਯੋ । ਇਹ ਬਿਧਿ ਸ੍ਰੀ ਮੁਖ ਬਚਨ ਅਲਾਯੋਂ । 3541 
ਦਹਰਾ 
ਰਾਮ ਕ੍ਰਿਸ਼ਨ ਤੇ ਆਦਿ ਲੌ ਪਾਛੇ ਜੌ ਅਵਤਾਰ । 
ਜੈਸੇ ਉਨ ਰਾਕਸ਼ ਹਨੇ ਤੈਸੇ ਤੁਮ ਇਨ ਮਾਰ ॥ 222 । 
ਚੌਪਈ 
ਤਾਂਤੇ ਇਹ ਠਾਂ ਤਖਤ ਸਵਾਰਉ । ਮੇਰੇ ਨਾਮ ਤਾਂਹਿ ਮਹਿ ਧਾਰਊਉ । 
ਤਖਤ ਅਕਾਲ ਨਾਮ ਤਿੰਹ ਕੀਜੈ । ਤਾਂਹਿ ਬੈਠ ਪਿਤ ਬਦਲਾ ਲੀਜੈ ॥ 356 ॥ 
ਮੀਰੀ ਪੀਰੀ ਦੋਉ ਧਾਰੋਂ । ਧਰਾ ਭਾਰ ਸਭ ਦੂਰ ਨਿਵਾਰੋਂ । 
ਅਸ ਕਹਿ ਪ੍ਰਭ ਭਏ ਅੰਤਰ ਧਿਆਨਾ । ਤਬ ਸੜੇ ਮਨ ਮਹਿ ਬਿਸਮਹਿ ਠਾਨਾ :357॥ 


੮ 
£੩ ਪੋਥੀ ਮਰਨ “ਅ ਤੇ ਦ ਪੋਥੀ ਹਮ ਬੀਚ 80 ਪ੍ਰੌਥੀ ਤੇਗ 


ਅਧਿਆਂਵਿ ਸਤਵਾਂ ਰ 247 


ਰ੍ ਦੋਹਰਾ 
ਸੈਨ ਧੰਨ ਭਗਵੈਤਿ ਕਉ ਸਭ ਮਿਲ ਕੀਨ [ਉਚਾਰ]! । 
ਸ਼ੌਕ ਪੀਰ ਪੁਭ ਦਰਸ ਦੌ ਸਭਹੀ ਦਈ ਨਿਵਾਰ । 358 ॥ 

ਚੌਪਈ 

ਭਗਤ ਸਿੰਘ ਇਹ ਮੈ ਸੁਨ ਬਾਤਾ । ਚੋਦੂ ਮਨ ਉਪਜਯੋਂ ਉਤਪਾਤਾ । 
ਗੁਰੁ ਅਰਜੁਨ ਕੀ ਮ੍ਰਿਤ ਨਿਹਾਰੀ । ਇਕ ਦਿਨ ਗਯੋ ਸ਼ਾਹ ਨਿਕਟਾਰੀ ॥ 359 ॥ 
ਬਾਦਿਸ਼ਾਹ ਕਉ ਐਸੇ ਕਹਾ । ਹਿਮ ਬਹ ਢਰੀ ਸਸਾਨੈ ਨਹੀ” ਰਹਾ । 
ਗ੍ਰੀਖਮ ਰੁਤ ਕਸ਼ਮੀਰ ਨਾ ਜਾਵਉ । ਦਿਲੀ ਮਹਿ ਚਲ ਅਤਿ ਸੁਖ ਪਾਵਉ ॥ 360 ॥ 


ਦੋਹਰਾ 
ਗੁਰ ਮਾਯਾ ਮਤਿ ੪ ਸ਼ਾਹ ਕੀ ਹਰੀ ਸਮਝ ਨਹਿਂ ਪਾਇ । 
ਦਿਲੀ ਕਉ ਪਯਾਨਾ ਕੀਓ ਤੁਰਤਹਿ ਦੇਰ ਨ ਲਾਇ ॥ 361 ॥ 
ਭਗਤ ਸਿੰਘ ਇਸ ਧਿਆਇ ਕਾ ਸੁਨੀਏ ਫਲ ਨਿਰਧਾਰ । 
ਅੰਤ ਸਮੇ' ਜੌ ਸਿਖ ਸਨੈ ਜਾਵੇ ਸ੍ਰੀ ਗੁਰ ਦੁਆਰ ॥ 362 ॥ 
ਚੌਪਈ 
ਆਗੇ ਸੁਨਹੁ ਕਥਾ ਇਹੁ ਆਵੈ । ਹਰਿ ਗੋਬਿੰਦ ਗੁਰੁ ਤਖਤ ਬਨਾਵੈ । 
ਸਾਖੀ ਦੋਇ ਸਿਖ ਕੀ ਹੋਵੈ । ਦਿੜ ਨਿਸਚਾ ਜਾਂਕੇ ਮਨ ਜੋਵੈ ॥ 363 ।। 
ਬਹੁਰੋ ਚੋਦ ਨਾਸ ਕਰੈਗੇ' । ਹਰਿ ਗੋਬਿੰਦ ਪਿਤ ਵੈਰ ਧਰੈਗੇ । 
ਅੰਮ੍ਰਿਤਸਰ ਵਿਵਾਹ ਪੁਨ ਕਰਹਿ । ਹਰਿ ਗੋਬਿੰਦ ਦਾਸਨ ਦੁਖ ਹਰਹਿ ॥ 364 ॥ 
ਇਤਿ ਸੀ ਗੁਰ ਬਿਲਾਸ ਮਹਾਂਦੇਵ ਪ੍ਰਿਥੀਆ ਸੀ ਗੁਰੁ ਅਰਜਨ ਦੇਵ ਜੀ ਜੌਤੀ ਜੌਤਿ 
ਯਮਾਣੇ ਨਾਮ ਬਰਨੌਨ ਨਾਮ ਸਪਤਮੋ ਧਿਆਇ ਸਮਾਪਤ ਮਸਤ ਸੁਭ ਮਸਤ ॥ ਬੌਲਹੁ ਸ੍ਰੀ 


ਵਾਹਿਗੁਰੂ ॥ 


&ਅ ਪ੍ਰੌਥੀ ਵਿਚੋ “ਅਤੇ ਏ ਪੋਥੀ ਮਗਿ 


ਅਧਿਆਇ ਅੱਠਵਾਂ 


ਦੋਹਰਾ 
ਚਰਨ ਕਮਲ ਗੁਰੁ ਕੇ ਨਮੋ ਮੌਗੈ ਕਰਹਿ ਸਹਾਇ । _ 
ਹਰਿ ਗੋਬਿੰਦ ਜਸ ਕਰਨ ਕੀ ਬਿਮਲ ਬੁਧਿ ਮੁਹਿ ਆਇ॥1॥ 
ਚੌਪਾਈ 
ਤਛ ਮਨੀਖਾ ਕਵਿ ਕੀ ਜਾਨਉ । ਸੋਗਤ ਦਿਖ ਨਹਿ ਹਾਂਸੀ ਠਾਨਉ” । 
ਸਰਿਤਾ ਵਕਤ ਚਲੈ. ਅਪਾਰੀਂ । ਜਲ ਯੂਤ ਸੋਹਤਿ ਦਿਖਿ ਹਰਖਾਰੀ । 2 ॥. 
ਤਾਂਤੇ ਤੁਮ ਭੀ ਸੁਨ ਹਰਖ਼ਾਵੌ । ਗੁਰੁ ਕਥਾ ਰਸ ਇਸ ਮੋ” ਪਾਵੋਂ ॥ 
ਭਗਤ ਸਿੰਘ ਇਮ ਪ੍ਰਸ਼ਨ ਅਲਾਯੋ । ਅਕਾਲ ਤਖਤ ਕੈਂਸੇ ਸੁ ਬਨਾਂਯੋ ॥ 3 ॥ 
ਦੌਹਰਾ 
ਮਨੀ ਸਿੰਘ ਗਦ ਗਦ ਭਏ ਕੀਨੋ ਇਹ ਉਪਕਾਰ । 
ਭਗਤ ਸਿੰਘ ਇਕ ਚਿਤ ਸੁਨਹੁ ਸੁੰਦਰ ਕਥਾ ਅਪਾਰ ॥ 4॥ 
ਚੌਪਾਈ ਰ 
ਸਾਹਿਬ ਬੁਢੇ ਐਸ ਉਚਾਰਾ' । ਜਗਤ ਗੀਤਿ ਗੁਰੁ ਕਰਉ ਸੁਧਾਰਾ । 

_ ਹਰਿ ਗੋਬਿੰਦ ਗੁਰੁ ਰੀਤਿ ਕਰਾਂਈ । ਗੁਰ ਗ੍ਰਿੰਥ ਕਾ ਪਾਠ ਧਰਾਂਈ£ ॥ 5 ॥ 
ਚੌਕੀ ਸਬਦ ਰਬਾਬੀ ਗਾਵਹਿ । ਪ੍ਰਚਾਵਣੀ ਕਰਨ ਬਹੁਤ ਨਰ ਆਵਹਿ । 
ਗੋਦਵਾਲ! ਖੜ੍ਹਰ ਤੇ ਆਏ । ਬਹੁ ਡਲੇ ਤੇ ਹੁਇ ਇਕਠਾਏ ॥ 6 ॥। 

ਦਹਰਾ 
ਮੁਕਾਨ ਹੇਤ ਸਭ ਹੀ ਅਏ ਜਗਤ ਰੀਤਿ ਜੋ ਆਹਿ । 
ਸੁਧਾ ਸਰੋਵਰ ਤਬ ਅਏ ਸਭ ਹੀ ਪੁਨ ਰੁਦਨਾਇ।।7॥ 

ਚੌਪਾਈ) 
ਮੋਹਰੀ ਆਦਿਕ ਜੌ ਨਰ ਆਏ । ਹਰਿ ਗੋਬਿੰਦ ਤਹਿ ਗਿਆਨ ਸੁਨਾਏ । 
ਮੁਕਾਂਨ ਤਿਆ ਜੇਤੀ ਥੀ ਆਈ । ਮਾਤ ਗੌਗ ਤਿੰਹ ਗਯਾਨ ਸੁਨਾਈ ॥ 8 । 
ਗੁਰੁ ਗਿੰਥ ਕੀ ਕੌਠੀ ਮਾਹੀ । ਸਾਹਿਬ ਬੁਢਾ ਪਾਠ ਸੁਨਾਹੀ । 
ਸੀ ਗੁਰੂ ਕੀਰਤਨ ਸੁਨੈ ਅਪਾਰਾ । ਜਗਤ ਰੀਤਿ ਸਭ ਕਰਤ ਸੁਧਾਰਾ ।। 9 11 


£ਅ ਪੌਥੀ ਮਾਹਿ £ਟ ਪੋਈੀ ਰਖਾਈ) $ਅ ਤੇ ਏ ਪੋਥ) ਗੋ ਇਦਵ'ਲ 


ਅਧਿਆਇ ਅੰਠਵਾਂ 249 
_ਦੌਹਰਾ 

ਇਹ ਬਿਧ ਬਾਰਹਿ ਦਿਵਸ ਤਬ ਭੇ ਬਿਤੀਤ ਸੁਖ ਸੰਗਿ । 
ਸੰਗ੍ਰਾਂਦ ਹਾੜ ਬੁਧ ਤੇਹਰਵਾਂ ਆਯੋਂ ਬਹੁਤ ਉਮੈਗਿ ॥ 10 ॥ 

ਚੰਪਾਈ 
ਗੁਰੂ ਗ੍ਰੰਥ ਕੀ ਕੋਠੀ ਆਗ । ਲਗੋ ਦਿਵਾਨ ਅਧਿਕ ਰਸ ਪਾਗੇ । 
ਅਮ੍ਰਿਤਸਰ ਕੇ ਪੈਚ ਸਭ ਆਏ । ਭਯੋ ਸਮਾਜ ਸਭੀ ਇਕਠਾਏ ।। 11 ।। 
ਕਰਤ ਗੁਰਦਾਸ ਚਵਰ ਕਰ ਧਾਰਾ । ਸਾਹਿਬ ਬੁਢਾ ਪਾਠ ਉਚਾਰਾ ॥ 
ਆਗੇ ਚੌਕੀ ਧਰਿਓ ਕੜਾਹ । ਗਾਵਤ ਰਾਗੀ ਸਬਦਿ ਉਮਾਹ।। 12 ॥ 

ਦੋਹਰਾ 
ਲੈ ਆਗਯਾ ਸਭ ਕੀ ਤਬੈ ਬੁਢੇ ਪਾਯੋ ਭੋਗ । 
ਰਾਗ ਮਾਲ ਪੜ ਪ੍ਰੰਮ ਸਿਉ" ਗ੍ਰਿੰਥ ਗੁਰੂ ਜੀ ਜੋਗੁ ॥ 13।। 

ਚੌਪਾਈ 
ਪੁਨਹੁ ਰੁਮਾਲ ਗ੍ਰਿਥ ਪਰ ਪਾਯੋਂ । ਸਭ ਸੈਗਤ ਨੇ ਸੀਸ ਝੁਕਾਯੋ' ॥ 
ਜਰੀ ਪੁਸ਼ਾਕ ਅਮੌਲਕ ਚੀਨੀ । ਸਾਹਿਬ ਬੁਢੇ ਕਉ ਗੁਰੁ ਦੀਨੀ । 14॥ 
ਔਰ ਸਿਖਨਿ ਕਉ ਦਈ ਅਪਾਰਾ । ਰਾਗੀ ਰਬਾਬੀ ਜੋ ਦਿਸ਼ਟਾਰਾ । 
ਗੀਤਿ ਗੁਰੂ ਨਾਨਕ ਜੌ ਆਹੀ । ਮਸੰਦ ਲਯਾਏ ਸੁਖ ਕੇ ਤਾਹੀ ॥ 15 ॥ 


ਦੌਹਰਾ 

ਗੁਰੂ ਮੌਤ ਪੋਥੀ ਜੋਉ ਸੋਲੀ ਟੋਪੀ ਸਾਥ । 

ਮਾਲਾ ਮੌਜੀ ਪਾਂਚ ਏ ਧਰ ਤਿਨ ਨਿਵਾਯਉ ਮਾਥ ।। 16 ॥ 
ਚੌਪਾਈ 


ਹਰਿ ਗੋਬਿੰਦ ਦਿਖ ਮਨ ਮੁਸਕਾਏ । ਬ੍ਢੇ ਜੀ ਕਉ ਬੈਨ ਅਲਾਏ। 

ਇਹ ਮਸੋਦ ਕਿਆ ਰਾਖਯੋ ਆਗਰ । ਬੁਢਾ ਕਹਿ ਸੁਨੀਏ ਸੁਖਸਾਗਰ? ।। 17 ।। 

ਤੁਮਤੇ ਬਾਤ ਨਾ ਕੋਈ ਛਪਾਈ ।। ਗੁਰੂ ਨਾਨਕ ਇਹ ਰੀਤਿ ਚਲਾਈ ॥। 

ਇਨ ਕਰ ਗੁਰਿਆਈ ਕਉ ਧਾਰਹਿ । ਬਾਹਰ ਗੁਰੂ ਹੋਇ ਜਗੁ ਨਿਸਤਾਰਹਿ ॥18 ॥ 
ਦੋਹਰਾ 

ਹਰਿ ਗੋਬਿੰਦ ਜੀ ਤਬ ਕਹਿਓ ਸੁਨ ਬੁਢਾ ਜੀ ਬੈਨ। 

ਕਾਲਾ ਪੁਰਖ ਬਚ ਕਿਆ ਕਰੇ ਸਭ ਘਟ ਜਿਸ ਕਉ ਐਨ॥ 19॥ 
ਚੌਪਾਈ 

ਜਉ ਬਦਲਾ ਪਿਤ ਸੋਲੀ ਪਯੋ । ਤਉ ਹਮ ਸੇਲੀ ਸੀਸ ਧਰਯੈ । 

ਸ਼ਸਤ੍ਰ ਧਾਰ ਜੇ ਬਦਲਾ ਪਾਵਹਿ । ਸ਼ਸਤ੍ਰ ਧਰਨਿ ਹਮ ਕਉ ਬਨ ਆਵਹਿ ।। 20।। 


'ਝ ਪੰਥੀ ਨਿਵਾਯੋ “ਅ ਪੰਥੀ ਰਤਾਨਗਰ “ਅ ਤੋਂ ਏ ਪੌਥੀ ਅਕਾਲ 


250 ਗੁਰ ਬਿਲ'ਸ ਪਾਤਸ਼ਾਹੀ ੬ 


ਰਵਿ' ਬੈਸ਼ੀ ਹਮ ਛਤੀ ਜਾਤਿ । ਹਮ ਕਉ ਸਦਹੀ ਜ੍ਰਧ ਸੁਹਾਤਿ। 

ਕਾਲ ਪੁਰਖਬਰ ਐਸੇ ਕਹੇ । ਆਗੇ ਜਉ ਤੁਮ ਇਛਾ ਅਹੇ॥21॥ 
ਦੋਹਰਾ 

ਸੀ ਗੁਰੂ ਕੇ ਯਾਹਿ ਬਚਨ ਸੁਨ ਹਰਖ ਬੁਢੇ ਮਨ ਲੀਨ । 

ਮੁਖ ਸਿਉ' ਐਸੇ ਬਚਨ ਕਹਿ ਹਮ ਭਗਵਤਿ ਤੁਮ ਦੀਨ ॥ 22 ॥ 
ਚੌਪਾਈ 

ਪ੍ਰਭ ਆਗਯਾ ਤੁਮ ਧਾਰਨ ਕੀਜੇ । ਇਨ ਕਉ ਇਕਠੇ ਕਹੀ ਧੀਰਜੈ । 

ਸ੍ਰੀ ਗੁਰੁ ਮੁਖ ਤੇ ਅਸ ਬਚ ਭਾਖੇ । ਤਸੇਖਾਨੇ ਇਹੁ ਦਿਹ ਰਾਖ । 23 ।1 

ਚਾਰ ਅਵਤਾਰ ਔਰ ਹਮ ਧਰਨੇ । ਕੌਤਕ ਅਨਿਕ ਜਗਤ ਮਾਹਿ ਕਰਨੇ । 

ਸ਼ੈਲੀ ਲਾਇਕ ਸੇਲੀ ਧਰੈ ।। ਲਾਇਕ ਸਸਤ੍‌ ਸਸਤ੍ਰ ਕਰਿ ਫਰੇ । 24 ॥ 
ਦਹਰਾ 

ਸਸਤ ਅਸਤ ਅਬ ਧਾਰਹੌ ਪਿਤ ਬਦਲੋ ਕੇ ਹੇਤੁ । 

ਭੂਮਿ ਭਾਰ ਸਭ ਦੂਰ ਕਰਿ ਕਹਿ ਬਚ ਪ੍ਰਭ ਜਸ ਕੇਤ ॥ 22 । 
ਚੌਪਾਈ 

ਅਸ ਕਹਿ ਤੋਸੇਖਾਨੇ ਰਾਖ । ਸੇਲੀ ਪੋਥੀ ਪਾਂਚ ਜੁ ਭਾਖੇ । 

ਸਾਹਿਬ.ਬੁਢੇ ਕਰ ਅਰਦਾਸ । ਪਾਂਗ ਦਈ ਗਰ ਕਉ ਰਹਿਰਾਸ । 26 ॥ 

ਸੀ ਗੁਰੂ ਪਾਗ ਬਧੀ ਨਿਜ ਸੀਸ । ਦਿਖ ਸਭਹੀ ਜਾਨੈ ਨਿਜ ਈਸ । 

ਮੋਹਰੀ ਦਾਤ ਆਦਿਕ ਸਭ ਆਏ । ਪਗੜੀ ਸਭਨੇ ਦਈ ਬੋਧਾਏ ॥ 27 ॥ 


ਦੋਹਰਾ 
ਰਾਗੀ ਤਬ ਆਨੰਦ ਪੜ ਕੜਾਹ ਦੀਓ ਵਰਤਾਇ । 
ਮਨ ਮਸੰਦ ਬਿਸਮਹਿ ਭਏ ਰੀਤਿ ਗੁਰੂ ਉਲਟਾਇ ॥ 28 ॥ 
ਚੌਪਾਈ 
ਨਿਜ ਨਿਜ ਧਾਮ ਸਭੀ ਤਬ ਗਏ । ਮਸੈਦ ਮਾਂਤ ਗੋਗਾ ਪਹਿ ਅਏ । 
ਸਨਹੁ ਮਾਤ ਤੁਮ ਸਤ ਕਿਆ ਕਰੀ । ਰੀਤਿ ਗ੍ਰੂ ਨਾਨਕ ਨਹਿ ਧਰੀ ॥ 29 ॥ 
ਭਾਖਤ ਸਸਤ ਧਰਹੁ ਤਨ ਮਾਹੀ । ਸੰਗਿ ਨ ਸੈਨ ਮੁਲਖ ਕੋਉ ਨਾਹੀ ! 
ਮਾਤ ਕਹਾ ਇਸ ਨਰ ਨਹੀ ਜਾਨਉ । ਸਤਿ ਪਰਮੇਸ਼ਰ ਨਿਸਚੈ ਮਾਨਉ ॥ 30 ॥ 


ਦੌਹਰਾ 
ਜਾਂਕੇ ਬਚ” ਪ੍ਰਗਟ ਭਏ ਤਿੰਹ ਬਚ ਜੁਧ ਕਰਾਇ । 
ਅਕਾਲ ਪੁਰਖ ਆਗਯਾ ਦਈ ਯਾ ਮਹਿ ਸੋਸ ਨ ਪਾਇ ॥ 31। 


£% ਪੋਥੀ ਸਰ £ਅ ਪੋਥ) ਵਰਿ ਦ ਪੌਥੀ ਕਾਇ 


ਅਧਿਆਇ ਅੱਠਵਾਂ 251 


ਚੌਪਾਈ 
ਸੁਨੇ ਮਸੈਦਨ [ਮਨ]! ਧੀਰਜ ਪਾਯੋ । ਜਾਨੋ ਗੁਰੁ ਕੇ ਚਰਿਤ ਸਹਾਯੋ । 
ਜੋਨ ਥਿਤ ਚੌਥ ਦਿਨ ਪਿਆਨਾ । ਦੈਤ ਗੁਰੂ ਦਿਨ ਸ੍ਰੀ ਗੁਰੂ ਠਾਨਾਂ । 34 । 
ਹਾੜ ਪ੍ਰਿਥਮ ਏਕਮ ਥਿਤ ਮਾਹੀ 1. ਹਰਿ ਗੋਬਿੰਦ ਗੁਰੂ ਪਾਗ ਬਧਾਹੀ । 
ਹੁਕਮ ਨਾਵੇ ਦਿਨ ਦੁਤੀਅ ਲਖਾਂਏ । ਸ੍ਰੀ ਗੁਰੁ ਦੇਸਠਿ ਦੇਸ ਪਠਾਏ 1। 33 ।। 
ਦੌਹਰਾ 
_ ਐਸੇ ਬਚਨ ਯਾ ਮਹਿ ਲਿਖੇ ਭੇਟ ਸਸਤ੍੍‌ ਹੈ ਲਿਆਇ |, 
ਪੁਖ ਦਿਵਸ ਆਇ ਸਭ ਯਾ ਮਹਿ ਦੇਰ ਨ ਲਾਇ ॥ 43 [| 
ਚੌਪਾਈ 
ਇਹ ਬਿਧ ਦੀਏ ਮਸੈਦ ਪਠਾਈ । ਦੇਸ ਦੇਸ ਮਹਿ ਖਬਰ ਜਨਾਈ । 
ਹਾੜ ਪਚੈਮੀ ਕਉ ਦਿਨ ਜਾਨ । ਸੀ ਗੁਰੂ ਉਦਮ ਕੀਨ ਮਹਾਨ ॥ 35 ॥ 
ਗਰਦਾਸ ਬੁਢੇ ਕਉ ਲੈ ਨਿਜ ਸਾਥ । ਤਖਤ ਅਰੇਭ ਕਰਿ ਦੀਨਾ ਨਾਥ ।। 
_ ਜਹ ਭਗਵਤ ਥੀ ਆਗਿਆ ਦਈ । ਤਹਾਂ ਅਰੈਭ ਸਤਿ ਗੁਰੂ ਜੀ ਕਈ. 
ਦਹਰਾ 
ਰਵਿ ਦਿਨ ਪਚੋਮ ਥਿਤ ਲਗਨ ਉਤਮ ਸਮਾ ਵਿਚਾਰਿ | 
ਅਤਿ ਮੰਗਲ ਸਿਉ ਸਤਿਗੁਰੁ ਬਾਜੇ ਅਧਿਕ ਸੁਧਾਰਿ ॥ 37 ॥ 
ਕਰ ਅਰਦਾਸ ਸੀ ਸਤਿਗੁਰੂ ਪੁਨ ਪ੍ਰਸਾਦਿ ਵਰਤਾਇ । 
ਪ੍ਰਿਥਮ ਨੀ'ਵ ਸੀ ਗੁਰੂ ਰਖੀ ਅਬਚਲ ਤਖਤ ਸੁਹਾਇ ॥ 38 ।। 
ਚੌਪਾਈ 
ਕਿਸੀ ਰਾਜ ਨਹਿੰ ਹਾਥ ਲਗਾਯੋਂ । ਬੁਢੇ ਔ ਗੁਰਦਾਸ ਬਨਾਯੋਂ । 
ਖਚਤ ਰੇਖਤਾ ਤਖਤ ਅਕਾਰ । ਬਨਾਯੋ ਕਣਕ ਉਚ ਨਿਰਧਾਰ ।। 39 ॥ 
ਸੀ ਗੁਰੁ ਦਿਖ ਇਹ ਬਚਨ ਉਚਾਰਾ । ਸਮਾ ਪਾਇ ਇਹੁ ਬਨੌ ਅਪਾਰਾ । 
' ਸਦਰ ਸਵਰਨ ਬਡੀ ਫ਼ਬਿ ਪਾਵੈ । ਦੇਖ ਤਾਹਿ ਬੈਕ੍ਰੇਠ ਲਜਾਵੈ ॥ 40 ॥ 
ਰ ਦਹਰਾ 
ਇਹ ਬਿਧ ਤਖਤ ਬਨਾਇਓ ਸ੍ਰੀ ਗੁਰੂ ਅਪਨੇ ਹਾਥ । 
ਜਨ ਜਹਾਜ ਜਗੁ ਤਰਨ ਕਉ ਰਚਯੋ ਸੁ ਦੀਨਾ ਨਾਥ ॥ 41। 
ਸਵੇਯ” 
ਦੇਸਨਿ ਦੇਸ ਨਿਦੇਸ ਸਨੀ ਗੁਰੁ ਆਵਤਿ ਭਏ ਸਭ ਸੂਰ ਅਪਾਰਾਂ । 
ਸਸਤ ਅਸ ਲੀਏ ਗੁਰੁ ਭੇਟਿ ਸੁ ਚਾਹ ਭਰੇ ਮਨ ਮਾਂਹਿ ਉਂਦਾਰਾ । 
ਹਾੜ ਬਿਤੀਤ ਭਯੋ ਦਿਨ ਬਿਸ ਸ ਸੈਗਤਿ ਆਇ ਗੁਰੂ ਨਿਕਟਾਰਾਂ । 
ਦਸਰਥੀ ਜਸ ਤਿਲਕ ਕੇ ਹੇਤ ਅਏ ਸਭ ਭੂਪ ਲੈ ਦਰਬ ਅਪਾਰਾ ॥ 42॥ 


॥% ਪ੍ਰੌਥੀ ਵਿਚੋਂ 5ਅ ਪੌਥ। ਭਾਈ 5ਅ ਤੋਂ ਏ ਪੋਥੀ ਸ੍ਰਰਗ 


252 


ਗੁਰ ਬਿਲਾਸ ਧਾਤਸ਼ਾਹੀ ੬ 


ਕੰਡਲੀਆ 
ਸਾਹਿਬ ਬੁਢੇ ਅਸ ਕਹਾ ਸੁਨਹੁ ਪ੍ਰਭ ਸੁਖ ਪਾਇ । 
ਸੁਤਰੀ ਔਰ ਨਿਸਾਨ ਕਉ ਢਾਢੀ ਲੋਹੁ ਮੰਗਾਇ 1 
ਢਾਢੀ ਲੇਹੁ ਮੰਗਾਇ ਰਹੈ ਸੁਰ ਸਿੰਘ ਗੁਰ ਸਦਨਾ । 
ਅਬਦੁਲ ਤਾਕਾ ਨਾਮ ਤਾਂਹਿ ਮਨ ਮੌਹੁ ਸੁ ਮਦਨਾ । 
ਬੁਢੇ ਬਚ ਸੁਨ ਸਿਖ ਪਠਯੋ” ਗੁਰੁ ਪ੍ਰਭ ਸੁਖ ਪਾਇ । 
ਸੁਤਰੀ ਨਿਸਾਨ ਮੰਗਾਯੋ ਅਬਦੁਲ ਲੀਓ ਮੰਗਾਇ ॥ 43 ॥ 


ਅਤਿਲ 
ਅਕਾਲ ਪੁਰਖ ਤਬ ਆਯੋ ਬਰੁ ਸ਼ਖ ਪਾਇਕੌ । 
ਭਾਈ ਬੁਢੇ ਗੁਰ ਕਉ ਦਰਸ ਦੈ ਆਇ ਕੇ । 
ਮੁੱਖ ਸਿਉ” ਭਾਖੋ ਬੈਠ ਦੇਰ ਨਹਿੰ ਠਾਨੀਏ ।। 
ਹੋ ਦਸਮੀ ਬਿਤਿ ਰਵਿਵਾਰ ਅਮੋਲਕ ਜਾਨੀਏ ॥ 44 ॥ 
ਭਗਤ ਸਿੰਘ ਦਸ ਖੜੋਸ ਦਿਨ ਗਏ ਹਾੜ ਕੇ । 
ਦਸਮੀ ਥਿਤੀ ਉਦਾਰ ਮਹੂਰਤ ਗਾੜ ਕੇ । 
ਆਂਗਯਾ ਪ੍ਰਭ ਕੀ ਮਾਨ ਗੁਰੂ ਸੂਖ ਪਾਇਯੋ । 
ਹੋ ਸਦਰ ਪਹਿਰ ਪੁਸਾਕ ਸੋ ਬਯੋਤ ਬਨਾਇਯੌ ॥ 45 ॥ 
ਦੋਹਰਾ 
ਦਰਸ ਹੇਤ ਸੰਗਤਿ ਖੜੀ ਆਇ ਤਬੈ ਸਮੁਹਾਇ । 
ਪੂਜਾ ਹਮ ਚਾੜਹਿ ਤਬੈ ਜਬ ਗੁਰ ਤਖਤ ਸੁਹਾਏ ।॥ 46 ॥ 
ਸਵੇਯਾ 
ਪੀਤ ਪੁਸ਼ਾਕ ਧਰੀ ਸੁਖ ਸਾਗਰ ਅਰੁ ਕਲਗੀ ਗੁਰ ਸੀਸ ਸਹਾਏ । 
ਅੰ ਭੁਜ ਅੰਗਦ ਸੋਹਤਿ ਹੈ ਫੁਨਿ ਪੀਠ ਪੈ ਚਰਮ ਧਰੀ ਛਬ ਪਾਏ । 
ਦੋ ਅਸਿ ਲੈ ਭਗਵਤ ਤਬੈ ਗੁਰ ਕੇ ਗਰਿ ਡਾਰ ਦੀਏ ਹਰਖਾਏ । 
ਮੀਰੀ ਕੀ ਮੀਰ ਐਂ ਪੀਰੀ ਕੀ ਪੀਰ ਸੁ ਦੋਊ ਧਰੀ ਭਗਵੈਤ ਅਲਾਏ । 47 ॥ 
ਚੌਪਾਈ 
ਇਹ ਬਿਧ ਸਸਤ੍‌ ਸਭੈ ਤਨ ਧਾਰੈ । ਹਰਿ ਗੋਖਿੰਦ ਗੁਰ ਮਨ ਹਰਖਾਰੇ । 
ਤਖਤ ਬੰਦਨਾਂ ਕਰ ਮਨ ਲਾਈ । ਬੈਠੇ ਤਖਤ ਨਿਕਟ ਹਰਖਾਈ” । 48 ॥ 
ਕਹਿ ਭਗਵੰਤ ਯਾ ਪਰ ਪਗ ਧਾਰੋਂ । ਬੈਠ ਤਖਤ ਨਿਜ ਸਤਨ ਮਾਰੋਂ । 
ਸ੍ਰੀ ਗੁਰ ਕਹਿ ਹਮ ਤੁਮਰੇ ਦਾਸ । ਹਮ ਕਉ ਸੇਵ ਬਨੇ ਅਰਦਾਸ ॥ 49 ॥ 


ਐ ਪੌਥੀ ਭੋਜਯੋ _£ਅ ਪੋਥੀ ਢਾਲ _ਦਅ ਪੌਥੀ ਗਰ ਰਜਾਏ) 


ਅਧਿਆਇ ਅੱਠਵਾਂ 253 


ਦੋਹਰਾ 
ਕਹਿ ਭਗਵੈਤ ਨਿਜ ਮੌਹਿ ਮਹਿ ਭੇਦ ਕਛਹ ਨਹਿ ਚੀਨ । 
ਅਕਾਲ ਤਖਤ ਇਹ ਨਾਮ ਕਰ ਤਹਿ ਨਾਮ ਨਹਿ ਕੀਨ। 50॥ 
ਚੰਪਾਈ 
ਜਬ ਲਗ ਤੁਮ ਦੇਹ ਧਾਰ ਸੁਹਾਵੇ ।॥ ਤਬ ਲਗ ਤਮ ਯਾਂ ਪਰ ਛਬਿ ਪਾਵੋ । 
_ ਪਾਛੋ ਸਸਤ੍੍‌ ਰੂਪ ਮੁਹਿ ਜਾਨੋ ॥ ਮਮ ਪੂਜਾ ਕੀ ਇਹ ਠਾਂ ਮਾਨੋ ॥ 51 ॥ 
ਐਸੇ ਕਹਿ ਗੁਰ ਭੁਜਾ ਗਹਾਏ । ਅਕਾਲ ਪੁਰਖ ਮਨ ਮਹਿ ਹਰਖਾਏ । 
ਸੀ ਗੁਰ ਉਪਰ ਤਖਤ ਬੰਹਾਯੋ । ਸੁਰ ਨਰ ਜੈ ਜੈ ਕਾਰ ਬੁਲਾਯੋ । 52।॥ 
ਦੋਹਰਾ 
ਬੀਰਾਸਨ ਬੈਠੇ ਗੁਰੂ ਪ੍ਰਭੂ ਤਿਲਕ ਤਬ ਕੀਨ । 
ਸਿਖ ਸੇਗਤ ਐਸੇ ਲਖਯੋ ਸਾਹਿਬ ਬਢੇ ਦੀਨ 53 ॥ 
ਬਹੁ ਮੰਗਲ ਤਬਹੀ ਭਯੋ ਸੀ ਗੁਰੁ ਰੂਪ ਦਿਖਾਇ । 
ਦਾਸ ਕਵੀ' ਉਸਤਤਿ ਕਰੀ ਪਾਂਚ ਸਵੈਯੇ ਗਾਇ । 54॥ 
ਸਵੇਯਾ 
ਸੋਹਤਿ ਸੀਸ ਧਰੇ ਕਲਗੀ ਰਵਿ ਕੀ ਪ੍ਰਭਤਾ ਜਿਹ ਦੇਖ ਲਜਾਵੈ । 
ਜਿਗਾ ਗੁਰੂ ਮਸਤਕ ਛਬ ਪਾਵਤ ਦੇਖ ਸਸੀ ਮਨ ਮੈ ਖੁਨਸਾਵੇਂ । 
ਮੁਖ ਮੰਡਲ ਕੀ ਛਬ ਕੈਸੇ ਕਹਉ” ਸਮ ਪਾਵਕ ਕੋਇ ਨ ਨੈਨ ਦਿਖਾਵੇ । 
ਸੰਦਰ ਐਸੇ ਸਰੂਪ ਕੇ ਉਪਰ ਦਾਸ ਕਵੀ ਪਿਖ ਕੈ ਬਲ ਜਾਵੈ ॥ 55 ॥ 
ਬੀਰ ਬੀਰਾਸਨਿ ਸੋਹ ਨਿਧਾਸਨ ਪੰਕਜ ਹਾਥ! ਸੁ ਬਾਨ ਫਿਰਾਵੋ । 
ਕੋਠ ਬਿਖੈ ਅਸਿ ਦੋਇ ਬਿਰਾਜਤ ਚਰਮ ਸੁ ਸਦਰ ਪੀਠ ਸਹਾਵੈ । 
ਬਾਵੇ' ਹੀ ਹਾਥ ਬਿਖੈ ਧਨ ਰਾਜਤ ਦੇਖ ਗਾਂਡੀਵ ਮਨੈ ਸਕਚਾਵੈ । 
ਸੁੰਦਰ ਐਸੇ ਸਰੂਪ ਕੇ ਉਪਰ ਦਾਸ ਕਵੀ ਪਿਖ ਕੌ ਬਲ ਜਾਵੇ ।॥ 56 ॥ 
ਸਦਰ ਪੀਤ ਦੁਕੁਲ ਸੁਹਾਵਤ ਦੇਖ ਛਟਾ ਮਨ ਮਹਿ ਖੁਨਸਾਵੈ 1 
ਸ਼ਾਜਲ ਮੋਘ ਸਮਾਨ ਤਨੁ ਪਿਖ ਰੋਚ ਸਿਯਾਮ ਗੁਰੂ ਤਨ ਭਾਵੇ । 
ਰਾਮ ਕ੍ਰਿਸ਼ਨ ਸਮਾਨ ਬਿਰਾਜਤ ਗੁਰੂ ਨਿਜ ਦਾਸਨਿ ਘਾਮਾੰ ਮਿਟਾਵੇ । 
ਸਦਰ ਐਸੇ ਸਰੂਪ ਕੇ ਉਪਰ ਦਾਸ ਕਵੀ ਪਿਖ ਕੇ ਬਲ ਜਾਵੈ ॥ 57 ॥ 
ਜਾਂ ਚਤਰਾਨਨ” ਖੌਜਤ ਹਹਿੰ ਕਛੁ ਅੰਤ ਨ ਨੋਤਹਿ ਨੇਤ ਸੁਨਾਵੈ । 
ਸੋ ਭਗਵੈਤ ਭਯੋ ਵਸਿ ਸੋਤ ਬਿਰਾਜ ਕੋ ਤਖਤ ਮਹਾ ਛਬ ਪਾਵੇ । 
ਸੰਗਤ ਸਿਖ ਨਿਹਾਲ ਕੀਏ ਗੁਰ ਕੋਟਿ ਰਵੀ ਲਖ ਤੇਜ ਲਜਾਵੋ । 
ਸੰਦਰ ਐਸੇ ਸਰੂਪ ਕੇ ਉਪਰ ਦਾਸ ਕਵੀ ਪਿਖ ਕੌ ਬਲ ਜਾਵੇ ॥ 58 ।। 


4ਘ ਤੇ ਦ ਪੌਥੀ ਭਟ “ਅ ਤੋਂ ਏ ਪੋਥੀ ਹਸਤਕਮਲ _“ਅ ਪੌਥੀ ਤਪਤ _“ਐ ਪੌਬੀ ਬ੍ਰਹਮਾ 


254 ਗੁਰ ਬਿਲਾਸ ਪਾਤਸ਼ਾਹੀ ੬ 


ਆਗੇ ਜੁ ਸਿਖ ਅਪਾਰ ਖੜੇ ਗੁਰ ਦਰਸ਼ਨ ਦੇਖਨ ਕਉ ਅਕੁਲਾਵਹਿ । 
ਬ੍ਹਮ ਮੁਨੀ ਸ਼ਿਵ ਧਯਾਨ ਨ ਪਾਵਤ ਸੋਉ ਧਰਾ ਪ੍ਰਭ ਤਖਤ ਸੁਹਾਵਹਿ 1 
ਦੀਨ ਦਿਆਲ ਸਦਾ ਕਿਰਪਾਲ ਸੁ ਦਾਸ ਨਿਹਾਲ ਕਰੇ ਗੁਨ ਗਾਵਹਿ । 
ਸੁੰਦਰ ਐਸੇ ਸਰੂਪ ਕੇ ਉਪਰ ਦਾਸ ਕਵੀ ਪਿਖ ਕੇ ਬਲ ਜਾਵਹਿ । 59 ॥ 
ਦੌਹਰਾ 
ਕਵਿ ਉਸਤਤਿ ਗੁਰ ਕੀ ਕਰੀ ਇਹ ਇਛਾ ਮੁਹਿ ਪ੍ਰ । 
ਤੁਮਰੇ ਗੁਨ ਨਿਸਦਿਨ ਕਹਉ” ਮਨ ਵਿਖੋਪੰ' ਕਰ ਦੂਰ 1 60 ॥ 
ਅਬਦੁਲ ਢਾਢੀ ਦੇਖ ਛਬਿ ਸੀ ਗੁਰ ਤਖਤ ਸੁਹਾਇ । 
ਸਨਮੁਖ ਹਵੈ ਠਾਢਾ ਭਯੋ ਪੰੜੀ ਜਸ ਪ੍ਰਗਟਾਇ ।। 61 ॥। 
ਪਉੜੀ 
ਸਚਾ ਤਖਤ ਸੁਹਾਯੋਂ ਸ੍ਰੀ ਗੁਰੂ ਪਾਇ ਕੈ । 
ਛਬ ਬਰਨੀ ਨਹਿ ਜਾਇ ਕਹਉ” ਕਿਆ ਗਾਇ ਕੰ ! 
ਰਵਿ ਸਸਿ ਭਏ ਮਲੀਨ ਸੁਦਰਸ ਦਿਖਾਇ ਕੇ । 
ਸਰੀ ਗੁਰ ਤਖਤ ਬਿਰਾਜੈ ਪ੍ਰਭੁ ਧਿਆਇ ਕੌ । 
ਮੀਰ ਅਬਦੁਲ ਐਂ ਨਥਾਂ ਜਸ ਕਹੇ ਬਨਾਇ ਕੌ । 62। 
ਦੋਹਰਾ 
ਅਸਿ ਉਸਤਤਿ ਢਾਢੀ ਕਰੀ ਸੁਨ ਗੁਰ ਭਏ ਕ੍ਰਿਪਾਲ ॥ 
ਸੀ ਗੁਰ ਬਚ ਐਸੇ ਕਹੇ ਢਾਢੀ ਭਯੋ ਨਿਹਾਲ । 63 ॥ 
ਚੌਪਾਈ 
ਪੁਨ ਢਾਢੀ ਕਉ ਬਚਨ ਸੁਨਾਏ । ਰਹੋ ਨਿਕਟ ਹਮਰੇ ਸੁਖ ਪਾਏ । 
ਵਾਰ ਸਭੀ ਸੂਰਨ ਕੀ ਗਾਵਉ । ਠਾਢੇ ਆਗੇ ਨਿਤ ਸੁਨਾਵਉ ।। 64 ॥ 
ਸਤਿ ਬਚਨ ਢਾਢੀ ਮਨ ਲੀਨੇ । ਸੈਗਤ ਕਉ ਗੁਰੁ ਆਗਿਆ ਦੀਨੇ । 
ਹੁਮ ਹੁਮਾਇ ਸੋਗਤਿ ਸਭਿ ਆਈ । ਹੈ ਪਟ ਸ਼ਸਤ੍ਰ ਸੁ ਪੂਜ ਚੜਾਈ ।। 65 ॥ 
ਦੋਹਰਾ 
ਤੁਰੈਗ ਅਨਿਕ ਬਹੁ ਰੌਗ ਕੇ ਸ਼ਸਤ ਕੀਮ! ਜਿਹ ਭਾਰ । 
ਤਾਂਹਿ ਸਮੇ ਪੂਜਾ ਚੜੀ ਕੌ ਕਵਿ ਸਕੇ ਉਚਾਰ । 66। 
ਚੌਪਾਈ 
ਪਾਛੋ ਸ੍ਰੀ ਗੁਰੂ ਆਗਯਾ ਦੀਨੇ । ਬਵੈਜਾ ਬੀਰ ਬਪੁ ਧਰੇ ਨਵੀਨੇ । 
ਛੀਪੰ ਝੀਵਰ$ਂ ਔਰ ਤਖਾਨ । ਨਾਈ ਗ੍ਰਿਹ ਉਤਰੇ ਸਭ ਆਣ । 
ਸੋ ਗੁਰ ਆਗੇ ਖਰੇ ਨਿਹਾਰੇ । ਗਰੀਬ ਨਿਵਾਜ ਬਿਰਦ ਜਿਹ ਭਾਰੇ । 
ਜਿਖ ਕਉ ਕਹਾਂ ਪ੍ਰਛਹੁ ਇਨ ਜਾਏ । ਕੌਨ ਦੇਸ਼ ਕਿਹ ਕਾਰਨ ਆਏ ।। 670 


“ਅ ਤੇ ਏ ਪੋਥੀ ਕਲੇਸ _% ਪੌਥ) ਮੂਲ _ਅ ਤੋਂ ਏ ਪੋਥੀ ਮਹਿਰੇ 


ਅਧਿਅ/'ਇ ਅੱਠਵਾਂ 255 


ਦੌਹਰ 
ਜਾਇ ਸਿਖ ਪੂੁਛਨ ਕਰਾ ਕੌਨ ਹੇਤ ਤੁਮਆਇ। 
ਦਰਸ ਹੇਤ ਆਏ ਇਹਾਂ ਯੰ ਸਭ ਕਹਾ ਸੁਨਾਇ ।। 68 ॥ 
ਚੌਪਾਈ 
ਮਾਝੇ ਔਰ ਦੁਆਬੇ ਵਾਸੀ । ਕਿਸੀ ਜਨਮ ਮਾਲਵ ਸੁਖ਼ ਰਾਸੀ । 
ਚਾਰ ਸਹਿਸ' ਸਰਾ ਬਲਕਾਰੀ । ਸਕਤਿ ਨ ਗਹੀ ਬੀਰ ਤਨ ਧਾਰੀ ।। 690 
ਸਭ ਤਿੰਹ ਸਿਖ ਕਉਂ ਐਸ ਅਲਾਵਹਿੰ । ਨਹਿ ਢਿਗ ਦਰਬ ਜਉ ਪੂਜ ਚੜ੍ਹਾਵਹਿ । 
ਹਮ ਅਨਾਥ ਸਿਰ ਭੇਟਾ ਕੀਨੇ । ਦਯਾ ਸਿੰਧ ਕਉ ਯੋ ਕਹਿ ਦੀਨੇ ॥ 70॥ 
ਦੋਹਰਾ 
ਸਠਿ ਸਿਖ ਤਾਂਕੇ ਬਚਨ ਕੌ ਆਯੋ ਗੁਰੁ ਨਿਕਟਾਇ । 
ਦਰਸ ਹੇਤਿ ਆਏ ਪ੍ਰਭੂ ਸੀਸਨ ਭੇਟ ਚੜਾਇ । 71 ।। 
ਚੰਪਾਈ 
ਬੀਰ ਬਵੌਜਾ ਗੁਰੁ ਨੇ ਜਾਨੋਂ । ਮੁਖ ਸਿਉਂ ਯਾਂ ਬਿਧਿ ਬਚਨ ਬਖਾਨੇ । 
ਸਭ ਕੌ ਲਿਆਵੋ ਨਿਕਟ ਬੁਲਾਈ । ਲਿਯਾਯੋ ਬੌਲ ਸੁ ਤੀਬਰ” ਜਾਈ ।। 72।। 
ਸਭ ਆਇ ਚਰਨ ਬੇਦਨਾ ਕੀਨੀ । ਚਾਰ ਸਹਜ ਸਭ ਹੋਇ ਅਧੀਨੀ । 
ਪੁਨ ਨਿੰਮਿਰਿ ਤਿਨ ਬਚਨ ਉਚਾਰੇ । ਸੀਸ ਭੇਂਟ ਪ੍ਰਭ ਹਮਹਿਂ ਪੁਕਾਰੇ ॥ 73 ॥ 
ਦੌਹਰਾ ਰ 
ਦੀਨ ਹੇਤ ਸਿਰ ਦੇਹਿੰਗੇ ਐਸ ਬਾਤ ਦਿ੍‌ੜ ਕੀਨ । 
ਚਾਰ ਸਹਿਸ ਸੂਰਾ ਬਲੀ ਕ੍ਰਿਪਾ ਸਿੰਧ ਮਨ ਚੀਨ ॥ 74॥ 
ਚੋਪਾਈ 
ਮੁਖ ਸਿਉ ਧੰਨ ਧੈਨ ਬਚਨ ਉਚਾਰੇ । ਦੀਏ ਅਸਵ ਪੁਨ ਸ਼ਸਤ ਅਪਾਰੇ । 
ਚਾਰ ਸਹਿਸ ਹੈ ਦੀਏ ਅਮੱਲਾ । ਇਛਾਚਾਰੀ ਸੂਰ ਅਡੋਲਾ । 75 ॥ 
ਬਿਧਿਆ ਪੈੜਾ ਔਰ ਪਿਆਣਾ । ਚੌਥਾ ਜੇਠਾ ਕਹੇਂ ਬਖਾਣਾ । 
ਸਹਸ ਸਹਸ ਤਾਬਿਆ” ਇਨ ਦੀਏ । ਚਾਰੋ ਸਿਖ ਸੈਨਾਪਤੀ ਕੀਏ ॥ 76 ।। 
ਦੋਹਰਾ 
ਭਗਤ ਸਿੰਘ ਮੰਗਲ ਬਢੋ ਸੁਤਰੀ ਬਜਤ ਨਿਸ਼ਾਨ । 
ਦੇ ਦਰਸ਼ਨ ਕਿਤ ਕ੍ਰਿਤ ਕਰਹਿ ਸ੍ਰੀ ਗੁਰ ਕ੍ਰਿਪਾ ਨਿਧਾਨ ।। 77॥ 
ਚੌਪਾਈ 
ਸਭ ਕੰਤਕ ਭਗਵਤ ਦਿਖਾਯੋ । ਗੁਰੁ ਢਿਗ ਬੈਠ ਨ ਕਿਸੀ ਲਖਾਯੋਂ । 
ਕਾਲ? ਪੁਰਖ ਭੇ ਅੰਤਰਿ ਧਿਆਨਾ । ਹਰਿਗੋਬਿੰਦ ਗੁਰ ਬੰਦਨ ਠਾਨਾਂ ।। 7?8। 


ਅ ਪੌਕ! ਹਜਾਰ “ਅ ਪੌਥੀ ਤਬਹੀ %ਅ ਤੋਂ ਏ ਪੌਥ) ਅਧੀਨ 'ਅ ਪੌਥੀ ਅਕਾਲ . 


. "ਕਾ 


256 


ਗੁਰ ਬਿਲਾਸ ਧਾਤਸ਼ਾਹੀ ੬ 


ਦੋਇ ਜਾਮ ਦਿਨ ਅਯੋਂ ਨਿਹਾਰੀ । ਉਠੋਂ ਪ੍ਰਭੁ ਸਾਹਿਬ ਅਵਤਾਰੀ । 
ਜਾਇ ਮਾਤ ਪਗ ਨਿਯਾਯੋ ਸੀਸਾਂ । ਗੌਗ ਮਾਤ ਬਹੁ ਦਈ ਅਸੀਸਾ ।। 79 ॥ 
ਦੋਹਰਾ 
ਭਗਤ ਸਿੰਘ ਪੂਛਨ ਕੀਓ ਹੋ ਪ੍ਰਭੂ ਮੰਹਿ ਸੁਨਾਇ । 
ਨਿਤ ਕੌਤਕ ਕੌਸੇ ਕਰਹਿ ਸੀ ਗੁਰ ਦੀਨ ਸਹਾਇ ॥ 80 ॥ 
ਚੌਪਾਈ 
ਮਨੀ ਸਿੰਘ ਕਹਿ ਚਰਿਤ ਅਪਾਰਾ । ਹਰਿਗੋਬਿੰਦ ਯੌ ਕਰਹਿ ਮੁਰਾਰਾਂ । 
ਚੌਕੀ ਪਾਂਚ ਸ਼ਬਦ ਕੀ ਸੁਨੋ । ਪਾਛੋਂ ਗੁਰੂ ਨਾਨਕ ਜਸ ਗੁਨ ॥ 81 ॥ 
ਰਹੀ ਜਾਮ ਨਿਸਿ ਆਸਾ ਵਾਰ । ਕਰ ਇਸ਼ਨਾਨ ਸੁਨਤ ਹਿਤ ਧਾਰ । 
ਪਾਛੇ ਅਰਧ ਜਾਂਮ ਦਿਨ ਆਏ । ਚੌਕੀ ਆਨੋਦ ਸਨ ਮਨ ਲਾਏ” । 82 ॥ 
ਦਹਰਾ 
ਸਵਾ ਜਾਮ ਦਿਨ ਕੇ ਚੜੋ ਚੌਕੀ ਤਿਤਿਆ ਸੁਨਾਇ । 
ਚਰਨ ਕਮਲ ਕੀ ਪ੍ਰੰਮ ਸਿਉ” ਪੁਨ ਪਰਸਾਦਿ ਛਕਾਇ ।1 83 ॥ 
ਚਾਰ ਘੜੀ ਬਿਸ੍ਰਾਮ ਕਰ ਸਤਿਨਾਮ ਕਰ ਧਿਆਨ । 
ਡੇਢ ਜਾਮ ਦਿਨ ਕੇ ਰਹੇ ਸਤਿਗੁਰੁ ਕਰੋ ਪਯਾਨ ॥ 84 ॥ 
ਚੱਪਾਈ 
ਚਾਰ ਸਹਸ ਸੂਰਾ ਸੈਗ ਲੈ ਕੇ । ਬਾਜ ਕੁਹੀ ਜੁਰਰੇ ਸੋਗਿ ਕੌਂਕੇ । 
ਬਨੈ ਜਾਂਹਿ ਸੰਗ ਸਵਾਨ ਅਪਾਰਾ । ਇਹ ਬਿਧ ਸੀ ਗੁਰੁ ਖੋਲ ਸ਼ਿਕਾਰਾ । 85 । 
ਭਗਤਿ ਸਿੰਘ ਕਹਿ ਜੋ ਗੁਰੁ ਭਏ । ਖੌਡ ਸ਼ਿਕਾਰ ਨ ਕਾਹੌਂ ਗਏ । 
ਮਨੀ ਸਿੰਘ ਕਹਿ ਸੈਸ ਨਾ ਧਾਰੋ । ਯਾ ਕਾ ਉਤਰ ਯਹੀ? ਬਿਚਾਰੋ । 86 ॥ 
ਦੋਹਰਾ 
ਪਾਂਦ ਗੁਰੂ ਕੇ ਸਿਖ ਜੋ ਜਿਨੈ ਗਯਾਨ ਨਹਿ ਆਇ । 
ਬਹੁਰ ਤਿਨਹਿਂ ਨਿੰਦਾ ਕਰੀ ਮ੍ਰਿਗ ਪੱਖੀ ਤਨ ਪਾਇ ॥ 87॥ 
ਚੌਪਾਈ 
ਸ਼ਸਤ ਸਾਥ ਤਿਹ ਕਰ ਕਲਯਾਨਾ । ਹਰਿਗੋਬਿੰਦ ਗੁਰੁ ਕਿ੍‌ਪਾ ਨਿਧਾਨਾ । 
ਜੀਵਤ ਜੋ ਸਿਖ ਗੁਰੁ ਪਹਿ ਆਵੈ । ਸਬਦਿ ਵਿਚਾਰ ਦੇ ਮੁਕਤਿ ਕਰਾਵੈ ॥ 88 ॥ 
ਇਹ ਬਿਧ ਖੇਲਹਿ ਨਿਤ ਸ਼ਿਕਾਰਾ । ਪਸ਼ਹ ਪੰਖੀ ਕਰ ਮੁਕਤਿ ਅਪਾਰਾ । 
ਬਹਰੋ ਅਰਧ ਜਾਮ ਦਿਨ ਰਹੈ । ਸੀ ਗੁਰੂ ਅਕਾਲ ਤਖਤ ਪਰ ਬਹੈ ॥. 89 11 
ਸੌਦਰ ਚੌਕੀ ਲਾਇ ਦੀਵਾਨ । ਚਤਰਥ ਸੁਨੋ ਅਧਿਕ ਸੁਖ ਮਾਨ । 
ਪਚੌਮ ਚੌਕੀ ਕਾਨੜਾ ਗਾਵਹਿੰ । ਸੌਹਿਲਾ ਸੁਨ ਬਿਸਾਮ ਸੁ ਪਾਵਹਿ ॥ 90 ॥ 


1% ਪੌਥੀ ਲਿਗਸਏ _%ਅ ਪੋਥੀ ਅਰਾਮ $#ਅ ਤੋਂ ਦ ਪੋਥੀ ਸਹ 


ਅਧਿਆਇ ਅੰਠਵਾਂ 257 


₹ ਹਰਾ 
ਇਹ ਬਿਧਿ ਨਿਤ ਬਿਵਹਾਰ ਗੁਰੂ ਕਰਹਿ ਸਦਾ ਸੁਖ ਖਾਨ । 
ਜਾਸ ਨਾਮ ਕੇ ਲਤ ਹੀ ਕਾਲ ਦੂਤ ਛਡ' ਜਾਨ ॥91 ॥ 
ਤਖਤ ਪੁਜ ਕਰਬੋ ਨਮਿਤ ਗੁਰਦਾਸ ਭਾਈ ਠਹਿਰਾਇ । 
ਨਿਤ ਕਰਾਇ ਇਸਨਾਨ ਸੌ ਪੁਸ਼ਪ ਸ਼ੰਗਧ ਲਗਾਇ ॥ 92 ॥ 
ਰ ਚੌਪਾਈ ਰ 
ਹਰਿਗੋਬਿੰਦ ਗੁਰ? ਪਰ ਉਪਕਾਰੀ । ਢਾਢੀ ਅਬਦੁਲ ਲੀਓ ਹਕਾਰੀ । 
ਇਹ ਬਿਧ ਤਾ ਕਉ ਬਚਨ ਸੁਨਾਏ । ਸੁਨਾਵੌ ਵਾਰ ਅਧਿਕ ਮਨ ਲਾਏ ॥ 93 ॥ 
ਸੌਦਰ ਪਾਛੇ ਧਰ ਚਿਤ ਪ੍ਰੋਮਾ । ਠਾਢਾ ਹੁਇ ਆਗੇ ਨਿਤ ਨੇਮਾ। 
ਬਚਨ ਗੁਰੂ ਕੇ ਸਤਿ ਕਰ ਮਾਨੋ । ਵਾਰ ਸੁਨਾਵੈ ਨਿਤ ਸੁਖ ਠਾਨੇ ॥ ੭4 ॥ 
ਦੋਹਰਾ 
ਨਿਤ ਵਾਰ ਸੀ ਗੁਰੁ ਸੁਨਹਿਂ ਪੁਨ ਮਨ ਮਹਿ ਅਸ ਲਯਾਇ । 
ਕਰਉ” ਸੋਇ ਜਗਿ ਰੀਤਿ ਅਬ ਜੋ ਬਿਧਿ ਅਰ ਕਰਾਇ ।। 95 ॥ 
ਪਾਈ 
ਅਕਾਲ ਤਖਤ ਇਹ ਜਗ ਮਹਿ ਭਯੋ । ਹੋਇ ਅਖੌ” ਜੋ ਇਹ ਠਾਂ ਦਯੋ । 
ਤਾਂਤੇ ਇਹੈ ਚਲਾਵਉ” ਰੀਤਿ । ਗੁਰੂ ਅਰਜਨ ਹਿਤ ਦੇਉ” ਸੁ ਪ੍ਰੀਤਿ ॥ 96 ॥ 
ਮਨ ਮਹਿ ਸੀ ਗੁਰੁ ਏਹੁ ਵਿਚਾਰਾ । ਪੁਨ ਬ੍ਢੇ ਕਉ ਬਚਨ ਉਂਚਾਰਾਂ । 
ਹੈ ਪੁਸ਼ਾਕ ਪਿਤ ਕੇ ਹਿਤ ਦਯੇ । ਜਗਤ ਰੀਤਿ ਸਭ ਕੀਨੀ ਚਹਯੇਂ । 97 ।। 
ਦਹਰਾ 
ਪ੍ਰਿਥਮੈ ਪੂਜ ਚੜਾਈਐ ਇਹ ਠਾਂ ਤਖਤ ਅਕਾਲ । 
ਪਾਛੈ ਸੀ ਦਰਬਾਰ ਜੀ ਰਹੈ ਰੀਤਿ ਤਿੰਨ£ ਕਾਲ ।। 98 11 
ਸ੍ਰੀ ਗੁਰੁ ਕੇ ਇਮ ਬੈਨ ਸੁਨ ਬੁਢੇ ਕੀਨ ਉਚਾਰ । 
ਜੋਉ ਕਰਉ ਸੋਉ ਭਲੇ ਤੁਮ ਜਗੁ ਰੀਤਿ ਅਗਾਰ ।। 99 ॥ 
ਚੰਪਾਈ 
ਜੋ ਕਿਛ ਕਰਓ ਭਲੋ ਹੈ ਸੋਈ । ਕਹ ਗੁਰੁ ਕਰ ਭਗਵੰਤ ਸੌ ਹੋਈ । 
ਇਤਨੇ ਮਹਿੰ ਪੁਭ ਜੀ ਪ੍ਰਗਟਾਯੋ । ਬਢੇ ਸ੍ਰੀ ਗੁਰੂ ਦਰਸ਼ਨ ਪਾਯੋ ॥ 100 ॥ 
ਭਗਵੈਤ ਚਰਨ ਬੰਦਨਾ ਕੀਨੀ । ਬੁਢੇ ਸ੍ਰੀ ਗੁਰੁ ਹੋਇ ਅਧੀਨੀ । 
ਮਹਾਂਕਾਲ ਤਬ ਬਚਨ ਉਚਾਰੇ । ਭਲੀ ਬਾਤ ਤੁਮ ਮਨ ਮਹਿ ਧਾਰੇ ॥ 101 ॥ 
ਦੋਹਰਾ ਰ 
ਸ਼ਾਂਤ ਰੂਪ ਹ੍ਰੈ ਮੈਂ ਰਹਹੂੰ ਹਰਿ.ਮੈਦਰ ਕੈ ਮਾਹਿ । 
ਰਜੌ ਰੂਪ ਇਹ ਠਾਂ ਰਹਉ, ਅਕਾਲ ਤਖਤ ਸੁਖ ਪਾਇ ।।.102 । 
1ਅ ਮੋਥੀ ਭਜ “ਅ ਪੌਥੀ ਸਤਿਗ੍ਰ 5ਅ ਪੌਥੀ ਅਕਸੈ “ਅ ਤੋਂ, ਪੌਥੀ ਤ੍ਰ ਅਤੇ ਦਏ ਪੋਥੀ ਅਕਾਲਪੁਰਖ 
6% ਖੌਥੀ ਹਊ 


2558 ਗੁਰ ਬਿਲਾਸ ਪਤਸ਼ਹੀ ੬ 


ਚੰਪਾਈ 
ਤਖਤ ਪੂਜ ਤੁਮ ਪ੍ਰਿਥਮੇ ਕਰੋਂ । ਸਵਾਈ ਹਰਿ ਮੌਦਰ ਤੋਂ ਧਰੋਂ । 
ਪਾਛੇ ਹਰਿ ਮੰਦਰ ਪੁਜਾਵੇ । ਤੁਮ ਕਉ ਦਿਖ ਸਭ ਹੀ ਮਨ ਲਾਵੇ । 103 ॥ 
ਯਹਿ ਕਹਿ ਪ੍ਰਭ ਭਏ ਔਤਰ ਧਿਆਨਾ । ਹਰਿ ਗੋਬਿੰਦ ਗੁਰ ਉਦਮ ਠਾਨਾਂ । 
ਜਬ ਗੁਰ ਪ੍ਰਿਥਮੈ ਤਖਤ ਸੁਹਾਯੌ । ਦਖਣ ਤੇ ਇਕ ਹਸਤੀ ਆਯੋ । 104।। 
ਰ ਦੋਹਰਾਂ ਰ 
ਹਸਤੀ ਜਰੀ ਪੁਸ਼ਾਕ ਲੌ ਅਸ ਅਰੁ ਚਰਮ ਬੰਦੂਕ । 
ਔਰ ਤੁਨੀਰ ਖਤੰਗ ਯੁਤ ਪੰਚਮ ਧਨੁਖ ਅਚੂਕ ॥ 105 ॥ 
ਰ ਚੰਪਾਈ 
ਔਰ ਕੜਾਹ ਗੁਰ ਬਹੁਤ ਕਰਾਯੋਂ । ਸਾਹਿਬ ਬੁਢਾ ਸੋਗਿ ਲਵਾਯੌ । ` 
ਇਹ ਪੂਜਾ ਸਭ ਤਖਤ ਚੜਾਈ । ਹਰਿ ਗੋਬਿੰਦ ਗੁਰੁ ਪਿਤ ਹਿਤ ਲਾਈ ।। 106 ॥ 
ਕਰ ਅਰਦਾਸ ਭਾਈ ਗੁਰਦਾਸ । ਸਭੀ ਪੂਜ ਰਾਖੀ ਨਿਜ ਪਾਸ । 
ਕੜਾਹ ਪ੍ਰਸਾਦਿ ਦੀਓ ਵਰਤਾਈ । ਸੁਰ ਨਰ ਜੈ ਜੈ ਕਾਰ ਸੁਨਾਈ' ।! 107। 
ਦੋਹਰਾ 
ਹਸਤੀ ਢਾਢੀ ਕੋ ਦੀਓ ਭਾਈ ਜੀ ਜੁਤ ਸਾਜ । 
ਆਯੁਧ ਰਾਖੇ ਪਾਸ ਨਿਜ ਜਾਨ ਗਰੀਬ ਨਿਵਜ । 108 ॥ 
ਰ ਚੌਪਾਈ 
ਸੀ ਗੁਰੁ ਪੁਨ ਦਰਬਾਰ ਸੁਹਾਏ । ਹੈ ਪ੍ਰਸ਼ਾਕ ਜੁਤ ਤਹਾਂ ਚੜਾਏ । 
ਪ੍ਰਸਾਦ ਵਰਤਾਇ ਗੁਰੁ ਬੰਦਨ ਧਾਰ । ਦਰਸਨ ਡੋਉਢੀ ਕੀਓ ਦਿਦਾਰ ॥ 109॥ 
ਬਹੁਰ ਆਇ ਗੁਰ ਤਖਤ ਸੁਹਾਈ । ਇਸ ਬਿਧ ਰੀਤੀ ਸਕਲ ਕਰਾਈ । 
ਸ੍ਰੀ ਮੁਖ ਸਿਉ ਅਸ ਬਚਨ ਉਚਾਰੇ । ਸੁਨਹੁ ਸਿਖ ਸਭ ਹੀ ਗੁਰੁ ਪਿਆਰੇ ।। 110॥ 
ਦੌਹਰਾ 
ਗੁਰੁ ਸਿਖ ਜੋ ਕਿਹ ਠਾਂ ਮਰੋ ਜਗਤ ਕ੍ਰਿਆ ਨਹਿੰ ਹੋਇ । 
ਤਾਂਹਿ ਨਮਿਤਿ ਦੇਵੈ ਇਹਾਂ ਤਿੰਹ ਪਾਛੈ ਹੋਇ ਜਾਇ॥ 1110 
ਚੌਪਾਈ 
ਕੜਾਹ! ਪੁਸ਼ਾਕ ਤਾਂਹਿ ਹਿਤ ਦੇਵੈ । ਹੋਇ ਅਖੰ” ਸੁਖ ਸਿਉ” ਫਲ ਲੇਵੈ । 
ਜਥਾ ਸ਼ਕਤ ਜੋ ਪੂਜ ਚੜਾਈ । ਤਖਤ ਅਕਾਲ ਸੌ ਬਡ ਫਲ ਪਾਈ । 112 ॥ 
ਡੇਉਢੀ ਪੂਜਾ ਤਖਤ ਚੜਾਵੈ । ਪੁਨ ਦਰਬਾਰ ਕੀ ਪੂਜ ਕਰਾਵੈ । 
ਸੌ ਨਰ ਮੁਕਤਿ ਤਬੈ ਹੁਇ ਜਾਇ । ਪਰਮ ਧਾਮ ਸ੍ਰੀ ਗੁਰੂ ਕਾ ਪਾਇ ॥ 113॥ 


&. ਪੌਥੀ ਅਲ _“ਅ ਪੌਥੀ ਪ੍ਰਸਾਦ $ਅ ਤੋਂ ਦ ਪੌਖੀ ਅਕਸੰ 


ਅਧਿਆਇ ਅੱਠਵਾਂ 259 
ਚੌਪਾਈ 


ਭਗਤ ਸਿੰਘ ਮਨ ਮਾਂਹਿ ਵਿਚਾਰੋ । ਜੇ ਦਿਨ ਕਾ ਹਉ” ਚਰਿਤ ਉਚਾਰੋਂ । 

ਬਢੋ ਗ੍ਰੰਥ ਸੇਸ ਗੁਥ ਗਾਏ । ਤਉ ਭੀ ਅੰਤ ਨ ਤਾਂਕਾ ਪਾਏ ।। 114। 

ਤਾਂਤੇ ਸੁਨਹੁ ਸੰਕੋਚ ਬਖਾਨੀ । ਅਗਮ ਚਰਿਤ ਗੁਰ ਕੇ ਪਹਿਚਾਨੀ । 

ਦੀਪਮਾਲ ਕਾਂ ਮੌਲਾ ਆਯੋ । ਨਰ ਨਾਰੀ ਮਨ ਆਨੌੋਦ ਪਾਯੋ'॥ 115 ।। 

ਆਯੂਤ ਹੈ ਤਬ ਚੜੇ ਅਮੌਲਾ । ਸੋਹਤ ਸੀ ਗੁਰ ਤਖਤ ਅਡੌਲਾ । 

ਬਸਤਰ ਧੈਨ ਕੀ ਗਨਤਿ ਨ ਆਵੇ । ਮਨ ਬਾਂਛਾ ਕਰ ਪੂਜ ਚੜਾਵੈ 1 116 ॥। 

ਮਾਯਾ ਹਾਥ ਨ ਗੁਰੂ ਛੁਹਾਈ । ਆਗੈ ਪੂਜ ਚੜੈ ਬਹੁ ਆਈ । 

ਲਗੇ ਦੀਵਾਨ ਅਧਿਕ ਵਿਸਤਾਰਾ । ਕੀਰਤਨ ਹੋਤ ਅਖੰਡ ਅਪਾਰਾ 1। 117 ॥ 
ਦੌਹਰਾ 

ਗੁਰ ਦਰਸ਼ਨ ਕਉ ਦੇਖ ਕੇ ਸਿਖ ਸੋਗਤਿ ਹਰਖਾਇ । 

ਤਨ ਮਨ ਧਨ ਵਾਰਹਿਂ ਸਭੀ ਦੇਖ ਰੂਪ ਬਲ ਜਾਇ ॥ 118 ॥ 
ਚੌਪਾਈ 

ਸਦਰ ਵਯ ਕਿਸ਼ੌਰ ਸੁਖ ਦਾਈ । ਸੀ ਗੁਰ ਦਿਗ? ਛਬਿ ਕਹੀ ਨ ਜਾਈ । 

ਖੰਜਨ ਮੀਨ ਕੰਜ ਸਕੁਚਾਨੇ । ਅਧਰ ਗੁਲਾਬੀ ਪੁਸ਼ਪ ਸਮਾਨੇ । 

ਕੀਰ ਨਾਸੋਕ ਗ੍ਰੀਵ ਦਿਖਾਏ । ਲਾਜ ਖਾਇ ਬਨ ਮਾਹਿ ਸਿਧਾਏ । 

ਸਿੱਧੁ ਪੁਤ ਗੁਰ ਬਦਨ ਦਿਖਾਈ ।। ਭਯੋ ਲੋਪ ਮੁਖ ਦੁਤ ਦਿਸ਼ਟਾਈ ॥ 120 ॥ 
ਦੌਹਰਾ 

ਦੁਆਦਸ ਰਵਿ ਗੁਰ ਰੂਪ ਲਖ ਮਨ ਮਹਿ ਬਹੁ ਸੁਕ੍ਰਰਾਇ । 

ਕੌਟ ਭਾਨ ਕਰਤਾ ਪ੍ਰਭੁ ਮਹਿਮਾ!” ਕਹੀ ਨ ਜਾਇ ॥ 1211 
ਚੌਪਾਈ 

ਸਗਤਿ ਦੇਖ ਰੂਪ ਗੁਰ ਐਸਾ । ਮਨ ਮਹਿ ਕੀਨੋ ਹਰਖ ਪ੍ਰਵੇਸਾ । 

ਤਿਲੌਕਾ ਸਿਖ ਏਕ ਤਬ ਆਯੋ । ਚਰਨ ਕਮਲ ਗੁਰ ਸੀਸ ਨਿਵਾਯੋ । 122॥ 

ਹਾਥ“ ਜੋੜ ਤਿਨ ਬਿਨਤਿ ਸੁਨਾਈ । ਹੇ ਗੁਰ ਮਹਿ ਉਪਏਸ਼ ਕਰਾਈ । 

ਗੁਰ ਕਹਾ ਸਤਿਨਾਮ ਰਿਦ ਧਾਰੇ । ਸਬ ਜੀਵਓ” ਪਰ ਦਯਾ ਵਿਚਾਰੇ । 123 ॥ 
ਦੋਹਰਾ 

ਸਰਬ ਭੂਤ ਆਤਮ ਪਿਖੋਂ ਕਿਸੀ ਦੁਖਾਵੇ ਨਾਹਿ । 

ਯਾ ਸਮ ਭਗਤਿ ਨ ਹੌਰ ਹੈ ਧਰੋ ਸਤਿ ਰਿਦ ਮਾਹਿ॥ 124॥ 

ਰ ਚੌਪਾਈ 
ਤਿਲੌਕੇ ਸੁਨਿਓ ਗੁਰ ਉਪਦੇਸਾ । ਰਿਦੇ ਧਾਰ ਤਬ ਕਰੀ ਆਦੇਸਾ । 
ਗੁਰ ਬੈਦਨ ਕਰ ਘਰੀ$ ਸਿਧਾਨਾ । ਗਜਨੀ ਓਰ ਸੁ ਕੀਓ ਪਿਆਨਾ । 125 ॥ 


! 





/ਅ ਪੌਥੀ ਮਿਲਿ ਮੰਗਲ ਗਾਯੋਂ । _“ਅ ਪੋਥੀ ਨੌਨ _$ਅ ਤੋਂ ਦ ਪੌਥੀ ਉਪਮਾ _“ਅ ਪੌਥੀ ਦੋਇ ਕਰ £ਦ 
ਪੋਥੀ ਗਿ੍‌ਹਿ 


260 ਗੁਰ ਬਿਲ'ਸ ਪਾਤਸ਼ਾਹੀ ੬ 


ਗਜਨੀ ਰਾਜ ਮੁਗਲ ਕਾ ਜਾਨੋ । ਤਿਲੌਂਕਾ ਤਿੰਹ ਨੌਕਰ ਪਰਮਾਨੇ । 
ਪੁਸਾਚ ਰੁਪੈ ਰੁਜੀਨਾ ਸੋ ਪਾਵਤ । ਤਿਲੌਕਾ ਨੌਕਰਿ ਅਧਿਕ ਕਮਾਵਤ ।1 126। 
ਦੌਹਰਾ 
ਬਾਹਰ ਬਨ ਮਹਿ ਜਾਇ ਕੇ ਖੋਲੋ ਮੁਗਲ ਸ਼ਿਕਾਰ । 
ਨਿਤ ਨੇਮ ਐਸਾ ਕਰੇ ਤਿਲੌਕਾ ਸਾਥ ਬਿਹਾਰ । 127 ॥ 
ਚੌਪਾਈ 
ਏਕ ਦਿਵਸ ਗਯੋ ਮੁਗਲ ਸ਼ਿਕਾਰਾ । ਚਲੇ ਸਾਥ ਸਭ ਸੂਰ ਹਜਾਰਾ । 
ਤਿਲੌਕਾ ਭੀ ਤਾਂਕੇ ਸੈਗ ਗਯੋ । ਦੇਖ ਮ੍ਰਿਗੀ ਕਉ ਆਗੇ ਭਯੋ । 128 ॥ 
ਤਿਲੌਕੇ ਤਮਕ ਤੇਗ ਤਿੰਹ ਝਾਰੀ । ਗਰਭ ਸਹਿਤ ਮ੍ਰਿਗਨੀ ਭੀ” ਮਾਰੀ । 
ਤਾਂਹਿ ਉਦਰ ਤੋ" ਬਚ ਗਿਰਾਏ । ਨਿਕਸ ਤੜਫ ਤਿੰਹ ਪ੍ਰਾਨ ਤਜਾਏ ॥129॥ 
ਦੌਹਰਾ __ 
ਤਿਲੌਕਾ ਦਿਖ ਬਿਸਮੈ ਭਯੋ ਨਿਜ ਮਨ ਧ੍ਿਗੈ ਉਚਾਰ । 
ਗੁਰੁ ਕਾ ਬਚਨ ਬਿਸਾਰਿਓ” ਰੇ ਜੜ ਮੂੜ ਗਵਾਰ ।। 130 ॥ 
ਚੌਪਾਈ 
ਗੁਰ ਕਾ ਬਚਨ ਦਯਾ ਰਿਦ ਧਾਰੇ । ਸਰਬ ਭਰਤ ਆਤਮ ਦਿਸ਼ਟਾਰੋਂ । 
ਸੌ ਵਿਸਾਰ ਤੋਹਿ ਮਨ ਤੇ ਦੀਨਾ 1 ਸੋ ਤਿਆਗ ਹਿੰਸਾ ਕਉ ਕੀਨਾ । 131 ॥ 
ਤਾਂਤੇ ਤੇਗ ਰਖਹੁੰ ਨਹਿ ਪਾਸਾ । ਹੋਵਤਿ ਤੇਗ ਜੀਵ ਹੋਇ ਨਾਸਾਂ । 
ਕਾਸਟ” ਤੇਗ ਮਿਆਨ ਮਧ ਡਾਰੀ । ਮ੍ਰਠ ਲੋਹ ਤਿਹ ਸਾਥ ਸਵਾਰੀ । 132 । 
ਦੋਹਰਾ 
ਗੁਰੂ ਗੁਰੂ ਨਿਸ ਦਿਨ ਜਪੈ ਵਡ ਭੈ ਮਨ ਮਹਿ ਧਾਰ । 


ਮਗਲ ਮਾਨ ਤਾਂਕਾ ਕਰੈ ਸਭ ਤੇ ਅਧਿਕ ਵਿਚਾਰ ॥ 133 ॥ 
ਚੋਪਾਈ 
`ਏਕ ਦਿਵਸ ਕਿਨ£ ਚੁਗਲੀ ਖਾਈ । ਮੁਗਲ ਪਾਸ ਜੀਅ ਵੈਰ ਧਰਾਈ । 
ਪਚਾਸ ਰੁਪਏ ਇਹ ਪਾਵਤ ਰੌਜ । ਤਿਲੌਕਾ ਅਤਿ ਹੀ ਰਾਖਤ ਓਜ ॥ 234 ॥ 
ਕਾਸ਼ਟ” ਤੇਗ ਮ੍ਰਠ ਧਰ ਲਹਾ । ਸਹੀ ਸਤਿ ਹਮ ਨੇੜ੍ਰੀ ਜੋਹਾ । 
ਕਹਾ ਮੁਗਲ [ਮੈ]# ਕੈਸੇ ਮਾਨਉ । ਤੇਰੋ ਕਹਿਓ ਸਾਚ ਨਹਿ ਜਾਨਉ ।। 135 ॥ 
ਦੋਹਰਾ 
ਤਿਸੀ ਚਗਲ ਐਸੇ ਕਹਾ ਪਹਿਲੇ ਲਾਇ ਦੀਵਾਨ । 
ਪੁਨਿਹਿ ਤੇਗ ਸਭ ਕੀ ਪਿਖ ਪਾਛੇ ਤਾਹਿ ਦਿਖਾਂਨ ।। 136 ॥ 


ਰੰ 


ਰਿ ਰ 
ਮਮ ਪ੍ਰੌਥ! ਸੰਗਿ “ਅ ਤੇ ਦ ਪੰਥੀ ਓਹ _“ਅਪੋਥੀ ਭ੍ਰਲਾਯੋ “% ਪੌਥੀ ਲਕਰੀ £ਦ ਪੌਥੀ ਅਹਿ “ਅ 


ਮੌਥੀ ਵਿਚੋ 


ਅਧਿਆਇ ਅੱਠਵਾਂ 261 


ਚੌਪਾਈ 
ਕਾਸ਼ਟ ਅਸ ਜਬ ਤਾਕੀ ਪਾਵੇ । ਤਬ ਨੌਕਰੀ ਤੇ ਤਾਂਹਿ ਹਟਾਵੋ । 
ਮੁਹਿ ਝੂਠਾ ਜੇ ਚਟੀ ਲਈਏ । ਕਰੋ ਬਿਤਰਫ ਨ ਪਾਸ ਰਖਈਏ ।। 137 ॥। 
ਮੁਗਲ ਮਾਨ ਲਾਯੋ ਦੀਵਾਨ । ਬੌਲੋ ਸਭੋ ਸ਼ੂਰੇ ਧਰ ਧਿਆਨ । 
ਬੈਠੇ ਸਭ ਜੌਧੇ ਤਿਹ ਆਈ । ਤਬੈ ਮੁਗਲ ਨਿਜ ਤੇਗ ਦਿਖਾਈ ।1 138 ॥। 
ਦੌਹਰਾ 
ਮਗਲ ਬਹੁਰ ਦੇਖਨ ਲਗੋ ਸਭ ਕੀ ਤੇਗ ਪਛਾਨ । 
ਦੇਖੀ ਅਸ ਬਹੁ ਜੋਧ ਕੀ ਰਹੇ ਕਫੁਕ ਜਬ ਆਨ ।। 139 ॥ 
ਚੌਪਈ 
ਤਿਲੌਕੇ ਦਿਖ ਮਨ ਮਹਿੰ ਭੈ ਖਾਯੋ । ਗੁਰੂ ਨਾਨਕ ਕਉ ਮਨ ਕਰ ਧਿਆਇਓ । 
ਪਾਂਚ ਗੁਰੂ ਕਾ ਲੰ ਮੁਖ ਨਾਮ ।। ਛਠੇਂ ਗੁਰੂ ਕਉ ਕੀਯੋਂ ਪ੍ਰਨਾਮ ।। 140 ॥ 
ਹੋ ਗੁਰ ਤੁਮਰੋ ਸੁਨ ਉਪਦੇਸ਼ । ਮ੍ਰਿਗਨੀ ਹਤਿ ਮਨ ਪਾਇ ਕਲੌਂਸ਼ । 
ਦਯਾ ਧਾਰ ਕਾਸ਼ਟ ਅਸ ਪਾਈ । ਜਾਨ ਦਾਸ ਅਬ ਹੋਹੁ ਸਹਾਈ ॥ 141।। 
ਦੌਹਰਾ 
ਦੌਪਤੀ ਗਜ ਰਛਾ ਕਰੀ ਸੈਕਟ ਤਾਂਹਿ ਦਿਖਾਇ । 
ਅਬ ਸੋਕਟ ਹਮ ਪਰ ਭਯੋ ਮੇਰੀ ਕਰਹੁ ਸਹਾਇ । 142 ॥ 
____ਚੌਪਾਈ 
ਮਗਲ ਤੋਗ ਜਬ ਸਭ ਦਿਖ ਪਾਈ । ਤਿਲੋਕੇ ਕਉ ਤਬ ਕਹਾ ਸੁਨਾਈ । 
ਮਿਸੀ' ਅਪਨਿ ਦਿਖਾਵਹੁ ਕੈਸੀ । ਤਿਲੌਕੇ ਕਹਾ ਕਰੈ ਗੁਰ ਜੌਸੀ ॥ 143 ॥ 
ਸਤਿਨਾਮ ਕਹਿ ਤੇਗ ਨਿਕਾਰੀ ! ਉਤਮ ਅਸ ਜਿੰਹ ਕੀਮਤ ਭਾਰੀ । 
ਤਿਲੌਕੇ ਦਿਖ ਧੰਨ ਗੁਰ ਕਉ ਕਹਾ । ਮੁਗਲ ਤੇਗ ਦਿਖ ਬਡ ਸੁਖ ਲਹਾ ॥ 14411 
ਰ ਦੋਹਰਾ 
ਮੁਗਲ ਰੋਜ ਦੂਨਾ ਕੀਓ ਤਿਲੌਕੇ ਕਾ ਸਦ ਏਕ । 
ਜਾਂਹਿ ਚਗਲ ਨਿੰਦਾ ਕਰੀ ਤਾਂਹਿ ਰੋਜ ਦੀਓ ਛੇਕ ।। 145 ॥ 
ਚੌਪਾਈ 
ਮੰਗਲ ਤਾਂਹਿ ਤੇ ਚਟੀ ਲੀਨੀ । ਬਹੁਤ ਸਜਾਇ ਤਾਹਿ ਕਉ ਦੀਨੀ । 
ਮੰਹ ਕਾਲਾ ਕਰ ਦੀਓ ਹਟਾਈ । ਬਹੁਰ ਨ ਨਿੰਦੈ ਕਾਹੂ ਤਾਈ ॥ 146 ॥ 
ਤਿਲੌਕਾ ਪੁਨ ਗੁਰ ਢਿਗ ਆਯੋ । ਧੰਨ ਧੰਨ 'ਕਹਿ ਪਗ ਲਪਟਾਂਯੋ । 
ਰਾਖੀ ਭੋਟ ਅਧਿਕ ਗੁਰੁ ਆਗੇ । ਉਸਤਤ ਕਰੀ ਬਹੁਤ ਰਸ ਪਾਗੇ । 147 ॥ 


ਮਅ ਧੌਥੀ ਪਿਖ _££ ਪੌਥੀ ਮਾਹਿ $ਅ ਪੋਥੀ ਹਮਾਰੀ “ਅ ਪੋਥੀ ਤੇਗ 


262 ਗੁਰ ਬਿਲਾਸ ਪਾਂਤਬ਼ਾਂਹੀ ੬ 


ਦੋਹਰਾ 
ਤੁਮ ਤਿਲੌਕ ਕਰਤਾ ਪ੍ਰਭੂ ਦਾਸ ਭੀਰ ਜੋਹਿ ਹੋਇ । 
ਤਹਿ ਸਹਾਇ ਜਿਉ ਤਿਉ ਕਰੋ ਜਿਹ ਰਾਖਾ ਨਹਿ ਕੋਇ ॥ 148 ॥ 
ਚੰਪਾਈ 
ਕਹਿ ਪਰਾ ਚਰਨ ਪਰ ਆਏ । ਹਰਿਗੋਬਿਦ ਗੁਰ ਧੀਰ ਧਰਾਏ । 
ਸੀ ਗੁਰੁ ਕਹਾ ਦਯਾ ਅਸ ਭਾਈ । ਦਯਾ ਦੇਖ ਗੁਰ ਕਰੇਂ ਸਹਾਈ ।। 149 ॥ 
ਤਿਲੋਕਾ ਤਬ ਗੁਰੁ ਆਗਯਾ ਲੈ ਕੇ । ਨਿਜ ਘਰ ਗਯੋਂ ਸੁ ਆਨੰਦ ਕੌਕੌ । 
ਅੰ ਇਕ ਸਿਖ ਕਟਾਰੂ ਆਯੋ । ਕਾਬਲ ਵਾਸੀ ਤਿਸੈ ਸੁਹਾਯੋ ॥ 150 ॥ 
ਦੋਹਰਾ 
ਆਇ ਚਰਨ ਗੁਰ ਕੇ ਪਰਾ ਅਤਹੀ ਥਿਨਤਿ ਸੁਨਾਇ । 
ਹੇ ਗੁਰ ਮੌਹਿ ਕਲਿਆਨ ਕਉ ਪਰਾ ਸਰਨ ਤੁਮ ਆਇ। 1511 
ਚੌਪਾਈ 
ਕਾਬਲ ਕਾਂ ਸੂਬਾ ਜੋ ਭਾਰੀ । ਸੌਪੀਂ' ਧੜਵਾ ਮੌਹਿ ਤਿੰਨ ਸਾਰੀ । 
ਅਹਿਨਿਸ ਤਾਕੀ ਸੇਵ ਕਮਾਵਉ” । ਕਰਹੁ ਉਪਦੇਸ਼ ਜਿਉ ਮੁਕਤੀ ਪਾਵਉ ॥ 152॥ 
ਕਹਾ ਗੁਰੂ ਸਿਖਨ ਕਹਿ ਸੇਵੇ । ਸਤਿਨਾਮ ਜਪੁ ਮੁਕਤੀ ਲੋਵੇ । 
ਕਟਾਰੂ ਸੁਨ ਮਨਹਿ ਸੁਖ ਪਾਯੋ । ਲੌ ਨਿਦੇਸ਼ ਗ੍ਰਿਹ ਓਰ ਸਿਧਾਯੋ ॥ 153 ।। 
ਦੋਹਰਾ 
ਗੁਰੂ! ਅਹਿ ਨਿਸ ਜਪੈ ਸਿਖਨ ਸੇਵ ਕਮਾਇ । 
ਪੰਜ ਤਾਂ ਕਉ ਸੁਨਉ ਵਟਾ ਘਟਸੁ ਆਇ॥ 154। 
ਚੌਪਾਈ 
ਕਟਾਰੂ ਮਗਨ ਗੁਰੁ ਰਸ ਭਯਓ 1 ਵਟਾ ਘਟ ਲਖਤ ਨਹਿੰ ਭਯਉ । 
ਕਿਸੀ ਨੀਚ ਚੁਗਲੀ ਜਾ ਖਾਈ”। ਸੂਬੇ ਕਉ ਇਹੁ ਕਹਾ ਸੁਨਾਈ ।। 155 ॥ 
ਕਟਾਰ ਆਪਕਾ ਜੌ ਧੜਵਾਈ । ਵਟਾ ਘਟਿ ਘਟਿ ਹੀ ਪਾਈ । 
ਸੂਬਾ ਸੁਨ ਮਨ ਮਹਿ ਖੁਨਸਾਯੋ । ਤੁਰਤ ਕਟਾਰੂ ਪਕੜ ਮੰਗਾਯੋ ॥ 156 ॥ 
੍ ਦੋਹਰਾ 
ਵਟਾ ਹੋਰ ਮੰਗਾਇਓ” ਨਗਰ ਤੌਲ ਜਿਹ ਪੂਰ । 
ਤਾਸਿਉ” ਜਬ ਤੌਲਨ ਲਗੇ ਕਟਾਰੂ ਦਿਤ ਚਕ ਚੂਰ । 157 ॥ 
ਚੰਪਾਈ 
ਕਟਾਰੂ ਮਨ ਤਬ ਅਤਿ ਭੈ ਮਾਨਾਂ । ਸ੍ਰੀ ਗੁਰੂ ਕਾ ਤਬ ਕੀਓ ਧਿਆਨਾ । 
ਹੇ ਗੁਰ ਕਰਹੁ ਸਹਾਇ ਹਮਾਰੀ । ਪਾਵਨ ਪਤਿਤ ਬਿਰਦ ਤੁਮ ਭਾਰੀ ।। 158 ॥ 


ਰੂ 
ਸ 


ਤਤ 
੫ਮ ਪੁੌਥੀ ਗਿਰ “ਅ ਤੇਂ ਏ ਪੌਥੀ ਸਤਿਨਾਮ _$% ਪੇਂਥੀ ਲਾਈ 


ਅਧਿਆਇ ਅੱਠਵਾਂ ਰ 263 


ਇਹ ਠਾਂ ਹਰਿ ਗੋਬਿੰਦ ਗੁਰ ਸੁਆਮੀ । ਬੈਠੇ ਤਖਤ ਸੂ ਅੰਤਰਜਾਮੀ । 
ਏਕ ਗਰੀਬ ਸਿਖ ਤਬ ਆਯੋ । ਪੌਸੇ ਪਾਂਚ ਸੁ" ਭੇਟ ਚੜਾਯੋ ॥ 159॥ 
ਦ ਹਰਾ 
ਹਾਥ£ ਕਮਲ ਸੀ ਗੁਰੂ ਜੀ ਸੋ ਪੱਸੇ ਗਹਿ ਲੀਨ । 
ਦਾਂਏ ਸਿਉ” ਬਾਏ” ਕਰਹਿ ਬਾਂਏ ਦਾਂਏ ਕੀਨ ॥ 1601 
ਚੰਪਾਈ 
ਦਿਖ ਦੀਵਾਨ ਸਭਹੀ ਬਿਸਮਾਯੋ । ਸਾਹਿਬ ਬੁਢੇ ਬੈਨ ਸੁਨਾਯੋ । 
ਹੇ ਪਭ ਇਹ ਕਿਆ ਕੰਤਕ ਕਰਹੋਂ । ਆਗੇ ਮਾਇਆ ਹਾਥ ਨ ਧਰਰੋ ॥ 161 ॥ 
ਕਸ ਕਿਰਪਾ ਇਹੁ ਸਿਖ ਪਰ ਕਰੋਂ । ਪੈਸੇ ਜਾਂਹਿ ਅਪਨਿ ਕਰ ਧਰੇ । 
ਸੀ ਗੁਰ ਕਹਿ ਸਿਖ ਬੜ ਜਸ ਲੀਨ । ਪਰ ਉਪਕਾਰ ਸਿਖ ਪਰ ਕੀਨੋ ॥ 162॥ 
ਦੌਹਰਾ 
ਕਟਾਰੂ ਕਾਬਲ ਮਹਿ ਰਹੈ ਤਿਹ ਠਾਂ ਧੜਵ ਕਮਾਇ । 
ਵਟਾ ਤਿਹ ਪੂਰਾ ਕੀਓ ਪੈਸੇ ਘਸ ਚੜਾਇ ॥ 163 ॥ 
ਚਪਾਈ 
ਬਰਢੇ ਸੁਨ ਯਹ ਕੀਨ ਉਚਾਰ । ਧੰਨ ਗੁਰੂ ਗੁਰਸਿਖ ਉਦਾਰ । 
ਤਿਹ ਠਾਂ ਵਟਾ ਪੂਰਾ ਭਯੋ । ਦਿਖ ਸੂਬੇ ਮਨ ਮਹਿ ਸੁਖ ਲਯੋ ।। 164 ।। 
ਕਟਾਰੂ ਮਨਸਬ ਅਧਿਕ ਕਰਾਯੋ । ਤਸ਼ੇਖਾਨਾਂ ਸਭ ਸੌਪਾਯੋ । 
ਦਈ ਸਜਾਇ ਚੁਗਲ ਕਉ ਭਾਰੀ । ਬਹੁਰ ਨ ਕਾਹੂੰ ਨਿੰਦ ਉਚਾਰੀ 165 ॥ 
ਹੇ ਪ੍ਰਭ ਤੁਮ ਮੁਹਿ! ਕਰੀ ਸਹਾਇ । ਗਰੀਬ ਨਿਵਾਜ ਤੋਹਿ ਬਿਰਦਾਇ । 
ਯਾ ਕਹਿ ਚਰਣਹਿਂ ਮਸਤਕ ਧਰੀ । ਗੁਰ ਕੀ ਚਰਨ ਧੂਰ ਸਿਰ ਪਰੀ ॥ 166 ॥ 
ਨਿਜ ਕਰ ਸਿਉ” ਗੁਰਿ ਧੀਰਜ ਦੀਨਉ” । ਕਟਾਰੂ ਤੋਂ ਸਿਖ ਪ੍ਰ ਛਨ ਕੀਨਉ” । 
ਸਭ ਬਿਿਤਿਤ ਤਿਨ ਅਪਨ ਸੁਨਾਯੋ । ਸੁਨ ਸਿਖਨਿ ਮਨ ਨਿਸਚਾ ਆਯੋ? ॥ 167 । 
ਦਹਰਾ 
ਕਛੁ ਦਿਨ ਗੁਰ ਕੇ ਢਿਗ ਰਹਿਓ ਕਟਾਰੂ ਬਹੁ ਸੁਖ ਪਾਇ । 
ਪੁਨ ਆਗਯਾ ਲੈ ਗੁਰੂ ਕੀ ਕਾਬਲ ਓਰ ਸਿਧਾਇ ।। 168 ॥ 
ਚੌਪਾਈ 
ਤਬ ਲੌ ਪੌਖ ਮਾਸ ਬੀਤਾਯੋ । ਅਯੋ ਬਸੋਤ ਮਾਘ ਸੁਖਦਾਯੋ । 
ਢਾਢੀ ਅਬਦੁਲ ਵਾਰ ਉਚਾਰੋ । ਹਰਿ ਗੋਬਿੰਦ ਗੁਰ ਸੁਨ ਹਰਖਾਰੈ ॥ 169 । 
ਸੀ ਗੁਰ ਦੀਨ ਦਰਬ ਅਪਾਰਾ । ਪੁਨ ਸ੍ਰੀ ਮੁਖ ਸੋ ਬਚਨ ਉਚਾਰਾ । 
ਗੁਰੂ ਗ੍ਰੰਥ ਮਹਿ ਬਾਈ ਵਾਰ । ਤਾਂਕੀ ਧੁਨ ਤੁਮ ਕਰਹੁ ਉਚਾਰ ॥ 170॥ 


&% ਪੌਥੀ ਤਹਿ %ਅ ਪੋਥੀ ਕਰ “ਅ ਤੋਂ ਏ ਪੋਥੀ ਮਮ ਅੱ ਪੌਥੀ ਮਹਿ ਬਿਸਮਾਯੋ 


264 ਗੁਰ ਬਿਲਾਸ ਧਾਤਸ਼ਾਹੀ ੬ 


ਦੋਹਰਾ 
ਸਤਿ ਬਚਨ ਢਾਢੀ ਕਹੇ ਨਥੂ ਢਢ ਬਜਾਇ । 
ਅਬਦੁਲ ਹਾਥ ਰਬਾਬ ਲੈ ਠਾਢਾ ਗੁਰੁ ਸਮੁਹਾਇ ॥ 171 ॥ 
ਚੰਪਾਈ 
ਸੀ ਗੁਰ ਤਖਤ ਅਕਾਲ ਸੁਹਾਏ । ਬੁਢੇ ਆਦਿਕ ਨਿਕਟਿ ਬੋਠਾਏ । 
ਅਧਿਕ ਵਿਥਾਰ ਦਿਵਾਨ ਲਗਾਯੋ । ਦੇਖ ਪੁਰਦਰ ਮਨ ਸਕੁਚਾਯਂ ।॥ 171 ॥ 
ਭਿੰਨ ਭਿੰਨ ਸਭ ਵਾਰ ਉਚਾਰੀ । ਢਾਢੀ ਅਬਦੁਲ ਬਲ ਛਬਿ ਧਾਰੀ । 
ਧੁਨ ਜੁਤ ਬਾਈ ਵਾਰ ਸੁਨਾਈ । ਦੋਇ ਮਾਸ ਮਹਿ ਨਿਜ ਮਨ ਲਾਈ ।। 173 ॥ 
ਦੋਹਰਾ ਰ 
ਲਾਇ ਪ੍ਰੰਮ ਸ੍ਰੀ ਗੁਰੂ ਸੁਨਤ ਦੇਤ ਬਿਤ” ਨਿਤ ਤਾਂਹਿ । 
ਚੜਿਓ ਚੇਤ ਸੰ ਗੁਰੂ ਜੀ ਮਨ ਮਹਿ ਧਰਾ ਉਮਾਂਹਿ 1174 ॥ 
ਚੌਪਾਈ 
ਬਾਂਈ ਵਾਰ ਕੀ ਧੁਨ ਸੁਨਬਾਈ । ਨੌਂ ਧੁਨ ਉਪਰ ਵਾਰ ਚੜਾਈ । 
ਕਰੇ ਯਾਦ ਗੁਰ ਅਰਜਨ ਬੰਨਾ । ਮਨ ਪਸੈਦ ਚਾੜ ਮਨ ਚੈਨਾ ॥ 175।। 
ਅਬ ਜੌ ਗੁਰੁ ਕੇ ਮਨ [ਮਹਿ]? ਭਾਈ । ਹਰਿ ਗੋਬਿੰਦ ਧੁਨ ਸੋਇ ਚੜਾਈ । 
ਭਗਤ ਸਿੰਘ ਕਹਿ ਮੋਹਿ ਸੁਨਾਵੋਂ । ਕੰ ਧੁਨ ਚਾੜੀ ਵਾਰ ਅਲਾਵੋਂ । 176 ॥ 
ਦਹਰਾ 
ਮਨੀ ਸਿੰਘ ਕਹਿ ਸੁਨੋ ਸਿਖ ਤੋਂ ਸਮ ਧੋਨ ਨ ਕੌਇ । 
ਗੁਰੁ ਚਰਿਤ ਸੁਨ ਇਛ ਜਾਂਹਿ ਨਿਸ ਦਿਨ ਐਸੀ ਹੋਇ ॥ 177॥ 
ਚੌਪਾਈ 
ਚੇਤ ਸੁਦੀ ਸਪਤਮੀ ਜਾਨਉ!” । ਹਰਿ ਗੌਬਿੰਦ ਗੁਰ ਉਦਮ ਠਾਨਉ” । 
ਕਰ ਇਸਨਾਨ ਮੰਤ ਜਪ ਕੀਨਉ” । ਗੁਰਦਾਸ ਬਢੇ ਕੌ ਉਦਮ ਦੀਨਉ' ॥ 178 ॥ 
ਕਰ ਇਸਨਾਨ ਸਭ ਇਕਠਾਏ । ਦਿਵਾਨ ਲਾਇ ਨਿਸ ਜਾਮ ਰਹਾਏ । 
ਸੀ ਗੁਰੁ ਤਬ ਗੁਰਦਾਸ ਕੌ ਕਹਾਂ । ਲਿਆਵੋ ਗੁਰੂ ਗ੍ਰੰਥ ਸੁਖ ਲਹਾ । 179 । 
ਦੌਹਰਾਂ 
ਗ੍ਰੰਥ ਕੀ ਕੋਠੜੀ ਭਾਈ ਤਹਿ ਤੇ ਲਯਾਂਇ । 
ਗਿੰਥ ਧਰ ਤਖਤ ਪਰ ਸਭ ਨਿਜ ਸੀਸ ਝੁਕਾਇ ॥ 180।। 
ਰ ਚੌਪਾਈ 
ਹਰਿ ਗੋਬਿੰਦ ਢਿਗ ਤਖਤ ਬਠਾਏ । ਤਖਤ ਗ੍ਰਿੱਥ ਗੁਰੂ ਸੋਭਾ ਪਾਏ । 
ਭਾਈ ਕਉ ਗੁਰੁ ਯਹ ਫੁਰਮਾਈ । ਖੰਲੋ ਗ੍ਰੰਥ ਗੁਰੂ ਮਨ ਲਾਈ । 181 


ਗਰ 
ਗੁ 


॥%੫ ।॥੯੫ 


4... 
£% ਪੌਥੀ ਦਰਥ 2, ਪ੍ੌਥੀ ਵਿਚੋਂ” 


ਅਧਿਆਇ ਅੰਠਵਾਂ ਰ 262 


ਖੋਲ ਗ੍ਰੰਥ ਜੀ ਸੀਸ ਨਿਵਾਵਾ । ਭਾਈ ਗੁਰਦਾਸ ਬਡੋ ਸੁਖ ਪਾਵਾਂ । 
ਰਾਗੀ ਗਾਵਤ ਆਸਾ ਕੀ ਵਾਰ । ਲਗਉ ਦਿਵਾਨ ਅਧਿਕ ਬਿਸਤਾਰ' ।। 182 । 
ਦੌਹਰਾਂ 
ਸਾਹਿਬ ਬਢੇ ਕੀ ਤਬੈ ਸੀ ਗੁਰੂ ਆਗਿਆ ਪਾਇ । 
ਨੌ ਧੁਨਿ ਚਾੜੀ ਵਾਰ ਕੀ ਸੁਨੇ ਸੋਇ ਚਿਤ ਲਾਇ ।॥ 183 ॥ 
ਕਬਿੱਤ 
ਮਲਕ ਮੁਰੀਦ ਸੁਰ ਚੌਦਹੜਾ ਜੁਧ ਪ੍ਰ, 
ਤਾਕੀ ਧੁਨ ਸੁਨ ਵਾਰ ਮਾਝ ਕੀ ਚੜਾਈ ਹੈ । 
ਕਮਾਲਰਾਇ ਧਾਰ ਕੌਧ ਮੌਜ ਦੀਨ ਜਿਉ ਕੀਨਂ ਜੁੱਧ 
ਤਾਂਕੀ ਧੁਠਿ ਸੁਨਿ ਵਾਰ ਗਉੜੀ ਕੀ ਲਿਖਾਂਈ ਹੈ । 
ਟੰਡੇ ਅਸ ਭਯੋ ਜਸ ਕੀਨ ਬਡੋ ਜੁੱਧ ਰਸ 
ਧਨ ਸ ਅਪਾਰ ਤਾਂਹਿ ਆਸਾ ਵਾਰ ਪਾਈ ਹੈ । 
ਸਿੰਕਦਰ ਸੋ ਬਡੋ ਬਲ ਬ੍ਰਾਹਮ ਸੌ ਜੁਧ ਭਲ 
ਤਾਂ ਕੀ ਧਨ ਬੈਰੀ ਦਲ ਗੁਜਰੀ ਧਰਾਈ ਹੈ । 184 । 
ਸਵੈਯਾ 
ਸਨ ਕੈ ਧੁਨਿ ਔਰ ਲਲਾ ਬਹਿਲੀਮ ਕੀ ਹੈ ਵਡਹੋਸ ਕੇ ਮਾਂਹਿ ਚੜਾਈ । 
ਜੋਧ ਸੁ ਵੀਰ ਭਯੋ ਰਣ ਧੀਰ ਪੂਰਬਾਣੀ ਸਿਉ ਰਸ ਰੁਦ ਮਚਾਂਈ । 
ਸੋ ਧੁਨ ਰਾਮਕਲੀ ਸੁਭ ਰਾਗ ਮਹਿ ਹੋਇ ਦਿਆਲ ਗੁਰੂ ਜੀ ਲਿਖਾਈ । 
ਮਹਿਮੇ ਹਸਨੇ ਜਿਮ ਜੁਧ ਕੀਓ ਧੁਨ ਸੁੰਦਰ ਸਾਰਗ ਵਾਰ ਧਰਾਈ ॥ 185 ।। 
ਸੋਰਠਾ 
ਪੁਨ ਰਾਣੇ ਕੈਲਾਸ ਮਾਲਦੇਵ ਜਿਮ ਜੁਧ ਕੀਓ । 
ਤਿਹ ਧਨ ਗੁਰੁ ਪ੍ਰਕਾਸ ਮਲਾਰ ਵਾਰ ਪੈ ਸੋ ਲਿਖੀ ॥ 186। 
ਦੋਹਰਾ 
ਮਸੇ ਵਾਰ ਕੀ ਧਨ ਸੁਨੀ ਸ੍ਰੀ ਗੁਰੂ ਮਨ ਹਰਖਾਂਇ । 
ਵਾਰ ਕਾਨੜੇ ਪਰ ਲਿਖੀ ਸੌ ਧੁਨ ਗੁਰੁ ਪ੍ਰਗਟਾਇ ॥ 187। 
ਚੌਪਾਈ 
ਭਗਤ ਸਿੰਘ ਇਹ ਨੌ ਧਨ ਚਾਂੜੀ । ਜਾਂ ਕੀ ਲਿਖੀ ਬ੍ਰਿਤ ਸਚ ਗਾੜੀ 1 
ਸੀ ਗੁਰ ਨੌ" ਧੁਨ ਮੁਖਹੇਂ ਉਚਾਰੀ । ਭਾਈ ਲਿਖੀ ਗਿੱਥ ਹਿਤ ਧਾਰੀ । 188 ॥ 
ਸਭ ਸਿਖਨ ਮੁੱਖ ਧੋਨੁ ਧਨ ਗਾਂਯੋ । ਗੁਰਦਾਸ ਬਢੇ ਸੁਨ ਅਤਿ ਸੁਖ ਪਾਯੋ? । 
ਜਗਲ ਘੜੀ ਨਿਸ ਜਬੈ ਰਹਾਈ । ਗੁਰੂ ਗ੍ਰਿੱਥ ਸਤੇਖਯੋ ਭਾਈ ।। 189। 


£ਅ ਪੋਥੀ ਹਿਤਧਾਰ 20 ਪੌਬੀ ਅ!ਰਿ 9 ਤੋਂ ਏ ਪੰਥੀ ਹਰਖਯੋ 


266 ਗੁਰ ਬਿਲ!ਸ ਪਾਤਸ਼ਾਹੀ ੬ 


ਤਬ ਸ੍ਰੀ ਗ੍ਰੰਥ ਜੀ ਸੀਸ ਧਰਾਯੋ । ਬੁਢਾ ਸ੍ਰੀ ਦਰਬਾਰ ਸਿਧਾਯੋ । 
ਸੀ ਗੁਰੂ ਉਪਰ ਤਖਤ ਸੁਹਾਇ । ਸੁਨਤ ਵਾਰ ਆਸਾ ਮਨ ਲਾਇ ॥ 190॥ 


ਦੋਹਰਾ 
ਪਾਇ ਭੋਗ ਤਬ ਵਾਰ ਕਾ ਰਾਗੀ ਆਨੰਦ ਲੀਨ । 
ਚੜਿਯੋ ਦਿਵਸ ਕਾਰਜ ਲਗੈ ਨਿਜ ਨਿਜ ਅਤਿ ਹਿਤ ਕੀਨ । 191। 
ਚੰਪਾਈ 
ਨਿਤ ਨ੍ਰਤਨ ਅਸ ਮੰਗਲ ਹੋਵੈ । ਗੁਰੂ ਦਰਸ ਦਿਖ ਸਭ ਦੁਖ ਖੋਵੈ । 
ਤਖਤ ਗੁਰੂ ਕਾ ਦਰਸ਼ਨ ਪਾਂਵੈ । ਮਰਨ ਕਾਲ ਗੁਰੂ ਸਿੰਮਿਤ ਆਵੈ ॥ 192॥ 
ਅਕਾਲ ਪੁਰਖ ਕਾ ਰੂਪ ਸਹਾਯੋ । ਗੁਰੂ ਤਖਤ ਅਕਾਲ ਬਨਾਯੋ । 
ਨਿਤ ਦਰਸ਼ਨ ਜੌ ਯਾਂ ਕਾ ਕਰੋਂ । ਪੁਸ਼ਪ ਸੁੰਗਧ ਪੂਜ ਯਾ ਧਰੈ ।। 193 ॥। 
ਦੋਹਰ” 
ਅਕਾਲ ਪੁਰਖ ਕੇਂ ਧਾਮਾਂ ਕੋ ਦੇਹ ਤਿਆਗ ਸੌ ਜਾਇ। 
ਤਾਹਿ ਜਮ” ਕਾ ਭੈ ਨਹੀਂ' ਪ੍ਰਭ ਕੌ ਰੂਪ ਸਮਾਇ ॥ 194 ॥ 
ਚੰਪਾਈ 
ਭਗਤ ਸਿਘ ਇਹ ਕਥਾ ਉਚਾਰੀ । ਤਖਤ ਗਾਥ ਜਗ ਮਹਿ ਸੁਖਕਾਰੀ । 
ਚੋਦੂ ਗਾਥ” ਅਬੈ ਸੁਨ ਐਸੇ । ਸੀ ਗੁਰੁ ਨਾਸ ਕਰੇ ਤਿੰਹ ਜੈਸੇ ॥ 195 ॥ 
ਇਹ ਠਾਂ ਸ੍ਰੀ ਗੁਰੁ ਆਨੰਦ ਕਰਹਿ । ਖੋਲ ਸ਼ਿਕਾਰ ਨਾ ਕਾਹ੍ ਡਰਹਿੰ । 
ਤਿਹ ਠਾਂ ਚੰਦੂ ਅਤਿ ਦੂਖ ਪਾਵੈ । ਕੁਆਰੀ ਕੈਨਯਾ ਜਬ ਦਿਸ਼ਟਾਵੈ ।। 196 । 
ਰਿਣੀ ਕੁਆਰੀ ਪਿਤ ਸਿਰ ਬੈਰੀ । ਇਨ ਨੈਨਹਿ ਨਹਿ ਨਿੰਦਾ ਹੇਰੀ । 
ਏ ਤੀਨੌ ਹੀ ਚੰਦੂ ਮਾਂਹਿ । ਇਕਠੀ ਕੌਸੇ ਨਿੰਦਾ ਪਾਹਿ । 197 ॥ 
ਰ ਦੋਹਰਾ 
ਰਿਣੀ ਗੁਰੂ ਕਾ ਸੋ ਭਯੋ ਗੁਰੁ ਅਰਜੁਨ ਸੰਘਾਰ । 
ਕੁਆਰੀ ਕੌਨਯਾ ਘਰ ਤਿਸੈ ਬੈਰੀ ਗੁਰੂ ਮੁਰਾਰ ॥ 1981 


ਚੰਪਾਈ 
ਜਬ ਲਾਹੌਰ ਤੇ ਚੌਦੂ ਗਯੋ । ਦਿਲੀ ਜਾਇ ਬਡੋ ਦੁਖ ਲਯੋ । 
ਬਡ ਦੁਖ ਸਿਉ ਖਟ ਬਰਖ ਬਿਤਾਏ । ਜਤਨ ਨਾ ਕੋਉ ਮਨ ਮਹਿ ਪਾਏ॥ 1991 
ਕਰਤ ਵਿਚਾਰ ਏਹੁ ਮਨ ਆਈ । ਗੁਰੁ ਢਿਗ ਪਾਤੀ ਦੇਉ ਪਠਾਈ । 
ਪਾਪੀ ਲਿਖੀ ਪ੍ਰਤਿਕਾ ਐਸੇ । ਘਟ ਵਿਖ ਭਰਾ ਘ੍ਰਿਤ ਮੁਖ ਜੈਸੇ ।। 200 ॥ 


-------- 
'ਅ ਪੌਥੀ ਸਤਿਗੁਰ _&ਅ ਤੋ ਏ ਪੌਥੀ ਦੇਸ ਕਥਾਂ 


ਅਧਿਆਇ ਅੱਠਵਾਂ 267 


ਦੋਹਰਾ 

ਬਹੁ ਅਧੀਨਗੀ ਬਚ ਲਿਖੇ ਹੇ ਗੁਰ ਤੁਮਰੋਂ ਸਾਕ । 

ਇਸ ਕਉ [ਗ੍ਰਿਹਿ[' ਦਾਸੀ ਕਰੋ ਜਾਨ ਸਤਿ ਮੁੰਹਿ ਵਾਕ ।॥ 201॥ 
ਚੌਪਾਈ 

ਨਾਤਰ ਹਰਿ ਗੋਬਿੰਦ ਸੁਨ ਬਾਤਾ । ਤੁਮਰੇ ਪਿਤ ਕੀਨੇ ਉਤਪਾਤਾ । 

ਮੰਕਉ ਕੁਕਰ” ਕੀਨ ਬਖਾਨ । ਸੌ ਫਲ ਪਾਯੋ ਸੁਨੋ ਸੁਜਾਨ । 202॥ 

#ਬ ਤੁਮ ਮਾਨੋ ਬਡ ਸੁਖ ਪਾਵੇ । ਨਹੀ” ਤੋਂ ਤੁਮ ਭੀ ਦੁਖ ਸੰਗਿ ਜਾਵੇ । 

ਯਾ ਪਾਤੀ ਲਿਖ ਦੂਤ ਪਠਾਯੌ । ਕਿਤਕ ਦਿਵਸ ਮਹਿ ਸੋ ਚਲ ਆਯੋ । 203 ॥ 
ਦੌਹਰਾ 

ਆਗੇ ਸ੍ਰੀ ਗੁਰੁ ਤਖਤ ਪਰ ਬਡ ਸ਼ੋਭਾ ਛਬ ਦੇਤ । 

ਜ ਆਵਤ ਗੁਰੁ ਸ਼ਰਨ ਤਕ ਮਨ ਬਾਂਛਤ ਫਲ ਲਤ । 2041 
ਚੌਪਾਈ 

ਜੁਗਲ ਘਰੀ ਦਿਨ ਰਹਿਤ ਨਿਹਾਰਾ । ਸੌਦਰ ਚੌਕੀ ਹੋਤ ਅਪਾਰਾ । 

ਦੂਤ ਦੇਖ ਗੁਰੁ ਕੀ ਪ੍ਰਭਤਾਈ । ਬਦਨ ਕਰੀ ਬਹੁਤ ਮਨ ਲਾਈ । 205 ।। 

ਬਹੁੜ ਪਾਂਤੀ ਗੁਰੂ ਕੌ ਦੀਨੀ । ਹੈ ਪ੍ਰਭ ਚੰਦੂ ਬਿਨਤੀ ਕੀਨੀ । 

ਲੰ ਪਾਤੀ ਗੁਰੂ ਤਬੈ ਪੜਾਈ । ਸਗਲ ਸਭਾ ਕਉ ਉਚ ਸੁਨਾਈ ॥ 206 ॥ 
ਦੋਹਰਾ 

ਪੜਾ ਪਾਤੀ ਮਨ ਰਿਸ ਅਈ ਸੀ ਗੁਰੁ ਕਹਾਂ ਸੁਨਾਇ । 

ਸੁਨਹੁ ਦੂਤ ਮੁਹਿ ਬੰਨ ਤੁਮ ਸਭਹੀ ਤਾਂਹਿ ਸੁਨਾਇ ॥ 207 ॥ 
ਚੌਪਾਈ 

ਸਾਂਤ ਰੂਪ ਗੁਰੁ ਅਰਜਨ ਦੇਵਾ । ਪਾਪੀ ਨੇ ਨਹਿ ਜਾਨਯੋ ਭੇਵਾ । 

ਤੁਮ ਕੂਕਰ ਸਮ ਭੰੱਕਨ ਕਰਉ । ਹਮ ਤੁਮਰੋ ਨਹਿ ਭੈ ਮਨਿ ਧਰਉ । 208।। 

ਡੰਡੇ? ਮਾਰ ਹਤਹਿ' ਤਹਿ ਪ੍ਰਾਨਾ । ਤਬ ਜਾਨਹੁਗੇ ਅਬ ਨਹੀ” ਜਾਨਾ । 

ਤਬ ਲਗ ਕੂਕਰ ਭੌੱਕ ਡਰਾਵੈ । ਜਥ ਲਗ ਡੰਡਾ ਸਿਰ ਨਹੀਂ ਖਾਵੈ ॥ 209 ॥ 
ਦੌਹਰਾ 

ਆਗੇ ਡੋਡਾ ਸਿਰ ਪੜੇ ਤਬ ਭੌ'ਕਨ ਮਿਟ ਜਾਇ । 

ਤੈਸੇ ਤੂੰ ਰਰਕਰ ਅਹੇ ਹਮ ਕਰ ਡੱਡ ਹਤਾਇ 1।210॥ 
ਚੌਪਾਈ 

ਮੈਸ ਬਚਨ ਗੁਰ ਕੇ ਸੁਨ ਪਾਏ । ਚਲੋਂ ਦੂਤ ਦਿਲੀ ਮਹਿ ਆਏ । 

ਦੂ ਕੌ ਸਭ ਬਾਤ ਸੁਨਾਈ । ਸ੍ਰ ਗੁਰੁ ਜੌਸੇਂ ਮੁਖਹੁ ਅਲਾਈ ।। 211 ॥ 


045 


'ਅ ਪੌਥੀ ਵਿਚੋਂ“ “ਅ ਪੰਥ! ਸ੍ਰਕਰ $ਅ ਪੋਥੀ ਪਠ “ਅਤੇ ਈਪੰਬੀਛਿਤਰ ` 


268 ਗੁਰ ਬਿਲਾਸ ਪਾਤਸ਼ਾਹੀ ੬ 


ਔਰ ਕਹੀ ਗੁਰ ਤਖਤ ਬਨਾਯੋ । ਰਾਖ ਸੈਨੇ ਪਤਿਸ਼ਾਹ ਕਹਾਂਯੋਂ । 

ਢਾਢੀ ਕੀ ਨਿਤ ਵਾਰਾਂ ਸੁਨਹਿ । ਚੜਤੀ ਪ੍ਰਜ ਜਾਤ ਨਹਿ ਗਨਹਿ ॥ 212 ॥ 
ਦੋਹਰਾ 

ਸੁਨ ਚੰਦੂ ਅਤਿਹੀ ਦੁਖਿਓ ਤਖਤ ਜੁ ਕਹਾਲੋ ਬਨਾਇ । 

ਏਹ ਬਾਤ ਮਨ ਮਹਿ ਧਰੀ ਕਹਹੁ ਸ਼ਾਹ ਸਿਉ" ਜਾਇ ॥ 213 ॥ 
ਚੌਪਾਈ 

ਜਾਨ ਇਕੋਤ ਸਮਾ ਚਲ ਗਯੋਂ । ਬਦਨ ਕਰ ਕੌ ਬੈਠਿਤ ਭਯੋ । 

ਪਾਤਿਸ਼ਾਹ ਤਿੰਹ ਆਦਰ ਕੀਨੋ । ਨਿਕਟ ਬਹਾਇ ਮਾਨ ਬਹੁ ਦੀਨੋ ॥ 214 ॥ 

ਗੁਰੁ ਅਰਜਨ ਮਾਯਾ ਥੀ ਡਾਰੀ ॥। ਤਾਂਤੇ ਗੁਰ ਕੀ ਬਾਤ ਬਿਸਾਰੀ । 

ਸਮਾ ਪਾਇ ਮਾਯਾ ਭ੍ਰਮ ਗਯੋ । ਤਬ ਚੰਦੂ ਸਿਉ” ਪ੍ਰਛਤਿ ਭਯੋ ॥ 215 । 
ਦੋਹਰਾ 

ਪ੍ਰਿਥਮ ਬਾਤ ਕਛੁ ਦੇਸ ਕੀ ਚੰਦੂ ਕਹੀ ਬਨਾਇ । 

ਪੀਛੇ ਯਾਂਹਿ ਭਾਖਤ ਭਯੋ ਹੁਕਮ ਤਉ ਕਹਉ” ਸੁਣਾਇ ।। 216 ।॥ 
ਚੌਪਾਈ _ 

ਅਚਰਜ ਬਾਤ ਏਹ ਸੁਨ ਪਾਈ । ਹੁਕਮ ਹੋਇ ਤਉ” ਦੇਉ” ਸੁਨਾਈ । 

ਕਹਾ ਸ਼ਾਹ ਸਭ” ਭਾਖ ਸੁਨਾਵਹੁ । ਕਿਆ ਸੋਕਾ ਮਨ ਮਹਿ ਤੁਮ ਪਾਵਹੁ । 217 ॥ 

ਕਹਿ ਚੰਦੂ ਹਜਰਤ ਸੁਨ ਐਸੇ । ਅਲੋਕਿਕ ਕਥਾਂ ਸੁਨੀ ਮੌਹਿ ਜੋਸੇ । 

ਗੁਰ ਅਰਜੁਨ ਥੇ ਤੁਮ ਪਹਿ ਆਏ । ਆਬ ਲਾਗ ਸੁਰ” ਲੌਕ ਸਿਧਾਏ । 218 ॥ 
ਦੋਹਰਾ 

ਜਹਾਂਗੀਰ ਜਬ ਹੀ ਸੁਨਾ ਗੁਰ ਅਰਜਨ ਤਨ ਤਿਆਂਗ ।। 

ਮੁਖ ਡਰ ਅੰਗੁਲ ਆਪਨੇ ਕੀਨੋ ਬਹੁ ਵੈਰਾਗ ॥ 219 ॥ 
ਚੌਪਾਈ ਰ 

ਬਾਦਸ਼ਾਹ ਮੁਖ ਬਚਨ ਉਚਾਰੇ ॥ ਸਰੀ ਗੁਰੁ ਥੇ ਸੁਖ ਰੂਪ ਅਪਾਰ” । 

ਤੂੰ ਤਿਨ ਕਉ ਨਿਜ ਗ੍ਰਿਹਿ ਲੈ ਗਯੋ । ਬਹੁਰ ਸੋਦੇਸਾ ਹਮਹਿ ਨਾ ਦਯੋ ॥ 220 ॥ 

ਇਹੁ ਅਭ ਭਯੋ ਪਾਪ ਸਿਰ ਤੇਰੇ । ਦੋਸ਼ ਨਾ ਕਛੂ ਯਾਹਿ ਮੈਂ ਮੇਰੇ । 

ਅਨਿਕ ਇਲਾਜ ਖਬਰ ਜੋ ਹੋਈ । ਜਤਨ ਨਾ ਚਲੋ ਖਬਰ ਬਿਨ ਕੋਈ 22111 
ਦਹਰਾ 

ਆਬ ਲਾਗ ਤਿਨ ਕਉ ਭਈ ਚੋਦ ਬਹੁਰ ਸੁਨਾਇ । 

ਤਿਹ ਸੁਤ ਗੁਰਿਆਈ ਲਈ ਮਸਤਕ ਤਿਲਕ ਚੜਾਇ 1। 222 । 





॥ਅ ਪੋਥੀ ਤੁਮ % ਤੋਂ ਏ ਪੋਥੀ ਪਰ £ਅ ਪੋਥੀ ਮੁਰਾਰੇ 


ਅਧਿਆਇ ਅੱਠਵਾਂ 263 


ਚੰਪਾਈ 

ਹਰਿ ਗੋਬਿੰਦ ਨਿਜ ਨਾਮ ਰਖਾਯੋ । ਸੁਧਾ ਸੁਰੋਵਰ ਤਖਤ ਬਨਾਂਯੋ । 

ਸ਼ਾਹ ਤਖਤ ਸਦ ਹੈ ਚਲ ਆਏ । ਕਬੀ ਗੁਦਾਇ 'ਨ ਤਖਤ ਬਨਾਏ ।। 223 ॥ 

ਇਨ ਪੁਨ ਰਾਖੀ ਸੈਨ ਅਪਾਰੀ । ਭਾਖਤ ਬਦਲਾ ਲੋਵਹੌ ਭਾਰੀ । 

ਹਮਰੋ ਪਿਤ ਤੈ ਸ਼ਾਹ ਸੈਘਾਰਯੋ । ਮਾਰਉ” ਤਿਸੈ ਬੋਰ ਇਹ ਧਾਰਯੋ ।। 224 । 
ਦੋਹਰਾ 

ਏਹੁ ਬਾਤ ਸੁਨ ਤਾਹਿ ਕੀ ਮੋ ਮਨ ਕਉ ਨ ਸਹਾਇ | 

ਮਾਨੁਖ ਪਠ ਤਾਂਤੇ ਤਿਸੇਲਈਏ ਨਿਕਟ? ਬ੍ਰਲਾਇ ।। 225 । 
ਚੌਪਾਈ 

ਬਾਦਸ਼ਾਹ ਪੁਨ ਬਾਤ ਸੁਨਾਈ । ਸਾਚੋ ਤਖਤ ਤਿੰਨਹੁੰ ਕਾ ਭਾਈ । 

ਜਾਸ ਤਖਤ ਤੇ ਇਹ ਸਭ ਭਏ । ਰਾਜ ਭੂਮਿਕਾ ਹਮ ਕਉ ਦੇਏ । 226 ॥ 

ਤਖਤ ਭੁਮਿ ਤੇ ਇਹ ਥਿਰ ਨਾਂਹੀ” । ਸਾਚੋ ਤਖਤ ਪੀਰ” ਕਉ ਆਹੀ । 

ਤੈ ਜੁ ਕਹੀ ਗੁਰੁ ਰਾਖੀ ਸੈਨਾ । ਭਾਖਤ ਵੈਰ ਪਿਤਾ ਹਮ ਲੰਨਾ ॥ 227 ॥ 
ਦਹਰਾਂ 

_ ਸੋਇ ਪਾਪ ਮੋਹਿ ਨਹਿ ਕੀਓ ਤ੍ਰਹਿੰ ਤਹਿ ਪਿਤਾ ਸੋਘਾਰ । 

ਮਾਨੁਖ ਤੁਮ ਭੇਜਯੋ ਨਹੀ" ਧ੍ਰਿਗ ਤਹਿ ਕੀਨ ਉਚਾਰ ॥ 228 ॥ 
ਚੌਪਾਈ 

ਮਾਨਖ ਪਠ ਹਮ ਤਾਂਹਿ ਬੁਲਾਵਿਹ । ਨਹੀਂ ਤਉ ਸ੍ਰੀ ਗੁਰ ਆਪਹਿ ਆਵਹਿੰ । 


ਹਿੰਦੂ ਹੋਇ ਤੁਹਿ ਐਸੀ ਕਈ । ਗੁਰ ਸੋਘਾਰ ਖਬਰ ਨਹਿ ਦਈ । 229॥ 
ਬਿਰਥਾ ਹਮ ਸਿਰ ਦੌਸ਼ ਲਗਾਏ । ਹੋ ਪਾਪੀ ਕਿਉ ਔਸ ਕਰਾਏ । 


ਚੋਦੂ ਕਹਾ ਦੌਸ਼ ਮੋਹਿ ਨਾਹੀਂ । ਪੁੰਨੀ" ਔਧ ਮਿਤ ਤਿਸ ਆਹੀ ।। 230 ॥ 
ਦੌਹਰਾ 

ਚੋਦ ਕਹਿ ਹੌਣੀ ਪ੍ਰਬਲ ਜਾਂਤੇ ਬਚਯੋ ਨ ਕੋਇ ।। 

ਉਚ ਨੀਚ ਜਗ ਜੌ ਭਏ ਹੋਣੀ ਕੇ ਵਸਿ ਹੋਇ ॥ 231 ॥ 
ਚੰਪਾਈ 

ਹਰੀ ਚੋਦ ਜਨਮੇਜਾ ਰਾਜਾ । ਔਰ ਕੇਕੇਈ ਕੀਨ ਕੁਕਾਜਾ । 

ਹੋਣੀ ਕਿਸ਼ਨ ਕੌਸ ਕਉ ਮਾਰੇ । ਹੌਣੀ ਪਾਂਡਵ ਕੁਰੂ ਸੰਘਾਰੇ ॥ 232 ॥ 

ਬਹਮਾ ਬਿਸ਼ਨ ਸ਼ਿਵ ਹੋਣੀ ਹਾਥ । ਹੌਣੀ ਜਾਨ ਸਭਨ ਕੇ ਸਾਥ । 

ਅਜੀਤ ਨਾ ਹੋਣੀ ਤੇ ਕੋਉ ਰਹਾ । ਏਕ ਅਕਾਲ ਬਿਨਾ ਸਬ ਦਹਾ ॥ 233 ॥ 
ਦਹਰਾ 

ਅਕਾਲ ਰੂਪ ਸ੍ਰੀ ਸਤਿਗਰੂ ਚਹਹਿ ਤਾਂ ਦੇਇ ਮਿਟਾਇ । 

ਬਾਦਸ਼ਾਹ ਐਸੇ ਕਹਾ ਅਬ ਹੋਣੀ ਤੁਹਿ ਖਾਇ” । 234 । 

“ਅ ਤੇ ਏ ਪੌਥੀ ਫਕੀਰ _ਘ ਪੋਥ। ਪਾਸ _'ਅ ਪੋਥੀ ਗੁਰ੍ਹ _#ਅ ਪੋਥੀ ਪੁਗੀ .ਦ ਪੋਥੀ ਖਪਾਇ 


ਗੁਰ ਬਿਲਾਸ ਪਾਤਸ਼ਾਹੀ ੬ 
ਚੌਪਾਈ 
ਹੋਣੀ ਕੇ ਵਸ ਚੰਦੂ ਭਯੋ । ਕਰੈ ਪਾਪ ਮਨ ਭੈ ਨਹਿ ਕਯੋ । 


ਬਹੁਰ ਸ਼ਾਹ ਕਉ ਕਹਾ ਸੁਨਾਈ । ਮਾਨਖ ਪਠਿ ਗੁਰ ਲੋਹ ਬੁਲਾਈ” । 2351 
ਕਹਾ ਸ਼ਾਹਿ ਤੁਮ ਨਿਜ ਘਰ ਜਾਵੇਂ । ਬਹੁਰ ਨ ਹਮ ਕੋ ਬਾਤ ਸਨਾਵੋਂ । 


ਚੋਦੂ ਚਿੰਤਤ ਸਦਨ ਸਿਧਾਯੋ । ਖਾਂ ਵਜੀਰ ਤਬ ਸ਼ਾਹਿ ਬੁਲਾਯੋ ॥ 236 ।1 


ਦੋਹਰਾ 
ਖਾਂ ਵਜੀਰ ਆਵਤ ਭਯੋ ਕਿੰਚ ਬੇਗ ਲੂੰ ਸਾਥ । 
ਆਇ ਬੋਦਗੀ ਤਿਨ ਕਹੀ ਨਿਜ ਮਾਥੇ ਧਰਿ ਹਾਂਥ ॥ 237 ॥ 
ਚੌਪਾਈ 
ਬਹੁ ਆਦਰ ਤਿਹ ਕੀਨੋ ਸ਼ਾਹ । ਬਹੁਰ ਸ਼ਾਹ ਕਰੀ ਮੁਖ ਹਾਹ । 
ਖਾਂ ਵਜੀਰ ਤਬ ਪੁਛਤ? ਭਯੋ । ਹਜ਼ਰਤ ਹਾਹ ਕੈਸ ਮੁਖ ਕਹਿਓ । 238 ॥ 
ਸ਼ਾਹ ਗੁਰੂ ਕੀ ਬਾਤ ਸੁਨਾਈ । ਬੀਤ ਬਰਖ ਖਟ ਅਬ ਸੁਨ ਪਾਈ । 
ਖਾਂ ਵਜ਼ੀਰ ਤਬ ਹਾਹ ਉਚਾਰੀ । ਗੁਰ ਅਰਜਨ ਥੇ ਰੂਪ ਮੁਰਾਰੀ ॥ 239 ॥ 
ਦਹਰਾ 
ਹਮ ਕਉ ਭੀ ਸੁਧ ਨਹਿ ਕਰੀ ਜਉ ਤਿਹ ਕਰਤ ਇਲਾਜ । 
ਅਲਹਿ ਭਾਵੀ ਪ੍ਰਬਲ ਹੈ ਸੁਨੋ ਸ਼ਾਹ ਸਿਰਤਾਜ ॥ 240 ॥ 
ਚੌਪਾਈ 
ਅਬ ਤਿਹ ਸੁਤ ਕਉ ਦੇਵੋ ਮਾਨ । ਜਾਨ ਤਾਂਹਿ ਗੁਰ ਰੂਪ ਸੁਜਾਨ । 
ਕਹਾ ਸ਼ਾਹ ਹਮਰੇ ਮਨ ਐਸੇ । ਭਾਖ ਬਾਤ ਤੁਮੈ ਮਨ ਜੈਸੇ ॥ 241 ॥ 
ਤਾਂਤੇ ਤੁਮ ਸੀ ਗੁਰ ਪਹਿ ਜਾਵਉਂ । ਮੋਹਿ ਓਰਿ ਬਹੁ ਬਿਨਤਿ ਸੁਨਾਵਉ । 
ਆਗਿਆ ਹੌਇ ਦਾਸ ਚਲ ਆਵੈ । ਆਵਤ ਤੁਮ ਪਹਿ ਦੇਰ” ਨਾ ਲਾਵੈ । 242 ॥ 
ਦੋਹਰਾ 
ਨਾਂਤਰ ਗੁਰ ਕਿਰਪਾ ਕਰਿਹਿੰ ਪਾਂਵਨ ਸਦਨ ਕਰਾਇ । 
ਜੀਵ ਜੋਤ ਤਾਰਨ ਨਮਿਤ ਇਹ ਨਾਂ ਸੀ ਗੁਰ ਆਇ ।। 243 ॥ 
ਰ ਚੌਪਾਈ 
ਬਿਨਤੀ ਕਰੌ ਜਾਇ ਐਸੇ ਤੁਮ । ਹਮਰੀ ਓਰ ਧਰੋ ਮਾਥਾ ਭੁਮ । 
ਖਾਂ ਵਜੀਰ ਤਬ ਪਿਆਨਾ ਕੀਨੋ । ਕਿੰਚ ਬੇਗ ਅਪਨੇ ਸੇਗਿ ਲੀਨ ॥ 244 । 
ਮਾਰਗ ਚਲਹਿ ਧਿਆਨ ਗੁਰ ਕੇਰਾ ।। ਚਿਤਿ ਮਹਿ ਹਰਖ ਕਬਹਿ ਗੁਰ ਹੇਰਾ ।? 
ਕਛਕ ਸੈਨ.ਲੈ ਸੰਗ ਸਿਧਾਯੋ । ਚਲਤ ਪੰਥ ਅੰਮ੍ਰਿਤਸਰ ਆਯੋ । 245 । 
ਦਹਰਾ 
ਸ਼ਿਕਾਰ ਖੇਡ ਸੀ ਗੁਰੂ ਅਏ ਬੈਠੇ ਤਖਤ ਸੁਹਾਇ । 
ਚੁਟਕੀ ਸਰ ਫੇਰੇ ਪ੍ਰਭੂ ਭਾਵ ਇਹੈ ਕਵਿ ਪਾਇ । 246 ।। 


ਮਅ ਪੋਥੀ ਸਦਾਈ _'ਏ ਪੋਥੀ ਕਹਿਤ _$ਅ ਤੇ ਏ ਪੌਥ) ਬਿਲਮ _ %ਅ ਧੌਥੀ ਵਿਚੋਂ 


ਅਧਿਆਇ ਅੱਠਵਾਂ 271 


ਚੌਪਾਦੀ 
ਸ੍ਰੀ ਗੁਰੂ ਕਰ ਮਹਿ ਬਾਨ ਫਿਰਾਵਹਿੰ । ਸਤ ਦਿਖ ਜਾਨਉ” ਭੈ ਖਾਵਹਿੰ । 
ਖਿਰੇ ਬਦਨ ਬੈਠ ਬੀਰਾਸਨ । ਇੰਦ ਮਨੋ ਬੈਠੋ ਸਿੰਘਾਸਨ ॥ 247 ।। 
ਕਮਲ ਸਮਾਨ ਬਦਨ ਛਬ ਪਾਈ । ਸਿਖ ਚੋਹੁ ਦਿਸ ਜਲ ਨਿਧਿ! ਨਿਆਈ । 
ਔਰ ਭਾਵ ਕਵਿ ਕੇ ਮਨ ਆਯੋ । ਸਸੀ ਨਿਛਤਨ ਮਾਹਿ ਸੁਹਾਯੋ ।। 248 ॥ 
ਦੋਹਰਾ 
ਔਰ ਭਾਵ ਕਵਿ ਕੇ ਭਯੋ ਬਦਨ ਮੰਯਕ ਦਿਖਾਇ । 
ਬਾਦਰ ਕਾਰੇ ਰੂਪ ਧਰ ਘੇਰਾ ਕੀਨੋ ਆਇ ॥ 249 ॥ 
ਚੌਪਾਈ 
ਉਪਮਾ ਮੁਖ ਕਬ ਭਾਖੀ ਜਾਇ । ਚੌਕੀ ਸਦਰ ਗੁਰੂ ਸੁਨਾਇ । 
ਖਾਂ ਵਜੀਰ ਤਬ ਸੁਨਮੁਖ ਆਯੋ । ਭੇਟਾ ਧਰ ਬਹੁ ਸੀਸ ਨਿਵਾਯੋ । 250 ॥ 
ਬਾਰ ਬਾਰ ਬਹੁ ਬੋਦਨ ਕਰੀ । ਚਰਨ ਧੂਰ ਨਿਜ ਮਾਥੈ ਧਰੀ । 
ਬਹੁਰ ਸ਼ਾਹਿ ਕੀ ਬਿਨਤ ਉਚਾਰੀ । ਸੀਸ ਭੂਮ ਧਰ ਬਾਰੈਬਾਰੀ । 251 ॥ 
। ਦੋਹਰਾ 
ਬਹੁਰ ਸ਼ਾਹ ਦਿਸ ਤੇ ਕਹਾ ਰੇ ਪ੍ਰਭ ਇਹ ਅਰਦਾਸ । 
ਜਉ ਆਗਿਆ ਮੋ ਕਉ ਕਰਉ ਤਉ ਆਵਉ' ਤੁਮਰੇ ਪਾਸ ।। 252॥ 
ਚੌਪਾਈ 
ਨਹੀ” ਤਉ ਸਿਖ ਸੋਗਤਿ ਨਿਸਤਾਰੋ । ਆਇ ਇਹਾਂ ਨਿਜ ਦਰਸ ਦਿਖਾਰੋ । 
ਜਾਂਨਹੁ ਆਪਨਾਂ ਮੈ ਕੋਉ ਦਾਸ । ਪਾਵਨ ਸਦਨ ਕਰੋ ਸਖ ਰਾਸ । 
ਜਹਾਂਗੀਰ” ਯੰ ਬਿਨਤ ਸੁਨਾਈ । ਹੇ ਗੁਰੂ ਦਰਸ ਦੇਹ ਮੁਹਿ ਆਈ । 
ਸ੍ਰੀ ਗੁਰ ਕਹਾ ਰੌਨ ਤੁਮ ਰਹੋਂ । ਪ੍ਰਾਤ ਬਾਤ ਕਾ ਉਤਰ ਕਹੋ ॥ 253॥ 
ਦੋਹਰਾ 
ਖਾਂਨ ਪਾਨ ਤਾਂਕੇ ਦੀਓ ਡੇਰਾ ਤਿਸੈ ਕਰਾਇ । 
ਰਹਿਰਾਸ ਭੋਗ ਸੁਨ ਸ੍ਰੀ ਗੁਰੂ ਸਭ ਕਉ ਕਹਾ ਸੁਨਾਇ ॥ 254॥ 


ਚੰਪਾਈ 
ਜਾਇ ਧਾਮ ਫਿਰ ਤਰਤੇ ਆਵਹੁੰ । ਨਿਜ ਨਿਜ ਸਭੈ ਸਲਾਹ ਬਤਾਵਹੁ । 
ਬਾਦਸ਼ਾਹ ਮੁਹਿ ਨਿਕਟ ਬ੍ਰਲਾਯੋ । ਜਾਵਨ ਬਨੈ£ ਕਿ ਨਹੀ” ਸੁਹਾਯੋ । 255॥ 
ਇਹ ਸੁਨ ਨਿਜ ਨਿਜ ਗ੍ਰਿਹ ਸਿਧਾਏ । ਨਿਜ ਮਨ ਗਿਨਤੀ ਸਭ ਹੀ ਪਾਏ । 
ਚਾਰ ਘਰੀ ਨਿਸ ਜਬੈ ਬਿਹਾਈ । ਆਏ ਸਭੋ ਗੁਰੂ ਨਿਕਟਾਈ ।। 256 ।। 


`ਏ ਪੌਥੀ ਸਰਹਿ _% ਤੋਂ ਏ ਪੌਥੀ ਸਾਗਰ ਕੀ _%ਐ ਪੌਥੀ ਭੁ ਇ %ਅਤੇਂ ਏ ਪੌਥੀ ਬਾਦਸਮਹਿ 5੪ 
ਪੌਥੀ ਚਤਯੈ ੍ 


272 ਗੁਰ ਇਲਾਸ ਪਾਤਸ਼ਾਹੀ ੬ 


ਦੌਹਰਾ 

ਬਢੇ ਆਦਿਕ ਸਭ ਅਏ ਮਾਤਾ ਲੀਓ ਬੁਲਾਇ । 

ਦੀਵਾਨ ਆਇ ਲਾਗਉ' ਸਭਨ ਸੀ ਗੁਰੁ ਕਹੀ ਸੁਨਾਇ ॥ 227 1 

ਰ ਚੌਪਾਈ __ 

ਪ੍ਰਿਥਮ ਮਸੈਦਨ ਸਿਉ ਕਹਿ ਐਸੇ । ਭਾਖੋ ਨਿਜ ਨਿਜ ਮਤ ਤਮ ਜੈਸੇ । 

ਕੌ ਭਾਖੈ ਪ੍ਰਭ ਤਹਾਂ ਨ ਜਾਇ । ਸ੍ਰੀ ਗੁਰ ਆਗੇ ਤਹਾਂ ਹਤਾਇ । 258 । 

ਕੋਉ ਕਹੈ ਕਿਹ ਠਾਂ ਭਜ ਜਯੈ / ਦਿਲੀ ਓਰ ਚਰਨ ਜਿਨ ਦ੍ਯੈਂ । 

ਸਭ ਮਸੈਦ ਐਸੋ ਹੀ ਗਾਯੋ । ਬੁਢੇ ਕੌ ਗੁਰ ਬਚਨ ਸੁਨਾਯੋ ।॥ 259 ॥ 
ਦੋਹਰਾ 

ਗੁਰਦਾਸ ਬੁਢਾ ਜੀ ਤੁਮ ਕਹਹੁ ਮਾਤ ਸਲਾਹਿ ਰਲਾਇ । 

ਤਿਨ ਆਗੇ ਐਸੇ ਕਹਾ ਜੋ ਕੁਛ ਤੁਮਹਿ' ਰਜਾਇ ।। 260 ।। 
ਚੌਪਾਈ 

ਪ੍ਰਭੁ ਦਰਸ ਕਉ ਤਿਨ ਗਨ ਗਯਾਨਾ । ਇਹ ਬਿਧ ਸਿਉ” ਤਿਨ ਬਚਨ ਬਖਾਨਾ । 

ਹੇ ਗੁਰ ਸੈਗਤਿ ਕਰਉ' ਨਿਹਾਲ । ਚੰਦੂ ਮਾਰੋ ਕਰਉ” ਬਿਹਾਲ ॥ 261 ॥ 

ਤਮ ਕਉ ਜਾਵਨ ਹੀ ਬਨਿ ਆਵੈ । ਆਗੇ ਜੌ ਤੁਮਰੇ ਮਨ ਭਾਵੇ । 

ਸ੍ਰੀ ਗੁਰ ਭਲੀ ਬਾਤ ਇਹ ਮਾਂਨੀ । ਕਰੈ ਪਿਆਨਾ ਏਹਾ ਮਨ ਠਾਨੀ । 262॥ 
ਦੋਹਰਾ 

ਨਿਜ ਨਿਜ ਗ੍ਰਿਹਿ ਸਭ ਹੀ ਗਏ ਸ੍ਰੀ ਗੁਰੁ ਆਗਿਆ? ਪਾਇ । 

ਬਿਤੀ ਰੈਨ ਦਿਨ ਪਤਿ ਚੜਿਓ ਕਮਲ ਜਗਤ ਸੁਖ ਪਾਇ ॥ 263 ॥ 
ਚੌਪਾਈ 

ਖਾਂ ਵਜੀਰ ਤਬ ਗੁਰ ਢਿਗ£ ਆਯੋ । ਸੀ ਗੁਰੁ ਤਿਸੈ ਧਿਆਨ ਸੁਨਾਯੋ । 

ਜਾਤਿ ਤਿਆਰੀ ਕੀਨੀ ਤਾਂਹਿ । ਮਨ ਮਹਿ ਤਾਂਕੇ ਭਯੋ ਉਮਾਹਿ । 264 ॥ 

ਨਿਜ ਸ਼ੂਰਨ ਕਉ ਪ੍ਰਭੂ ਫੁਰਮਾਯੋ । ਤਯਾਰੀ ਕਰੋ ਨ ਦੇਰ ਸੁਹਾਯ । 

ਬੁਢੇ ਕਉ ਸੀ ਗੁਰ ਫੁਰਮਾਇ । ਸੇਵਾ ਤੁਮ ਦਰਬਾਰ ਕਰਾਇ ॥ 265।। 
ਦਹਰਾ 

ਆਇਸ ਯੌ" ਗੁਰਦਾਸ ਕਉ ਸ੍ਰੀ ਗੁਰ ਕਹੀ ਸੁਨਾਇ । 

ਤਖਤ ਪੂਜ ਤੁਮ ਹੀ ਕਰੋ ਨਿਸ ਦਿਨ ਆਪ ਰਹਾਇ 1 266 1 
ਚੌਪਾਈ 

ਇਮ ਕਹਿ ਗੁਰ ਕੜਾਹ” ਕਰਾਏ । ਲੈ ਆਗੇ ਦਰਬਾਰ ਸਿਧਾਂਏ । 

ਬੈਧਨ ਕੈ ਪਰਕ੍ਮਾ ਕੀਨੋ । ਕੜਾਹ“ ਵਰਤਾਇ ਹਰਖ ਬਹੁ ਲੀਨੋ ॥ 267 । 


/ਅ ਤੋਂ ਦ ਪੌਥੀ ਪ੍ਰਭ £ਅ ਪੋਥੀ ਆਇਸ $ਅ ਧੌਥੀ ਨਿਕਟਿ “ਅ ਪੋਥੀ ਪ੍ਰਸਾਦ 


ਅਧਿਆਇ ਅੰਠਵਾਂ ਰ 273 


ਪੁਠਨਾ ਤਖਤ ਅਰਦਾਸ ਕਰਾਈ । ਕੜਾਹ ਵਰਤਾਇ ਹਰਖ ਮਨ ਪਾਈ । 

ਬਹੁਰ ਮਾਤ ਕੇ ਪਗ ਸਿਰ ਨਯਾਏ । ਦਈ ਅਸੀਸ ਮਾਤ ਗਰਿ“ ਲਾਏ ॥ 268 । 
ਦਹਰਾ 

ਦਹੀ ਮਾਤ ਗ੍ਰਰ ਕਉਂ ਦਲੋ ਹੈ ਸੁਤ ਪਾਨ ਕਰਾਇ । 

ਪੰਚ ਗੁਰੂ ਸੁਤ ਤੋਹਿ ਤਨ ਨਿਸ ਦਿਨ ਕਰਹਿ ਸਹਾਇ ॥ 269 ॥ 
ਚੌਪਾਈ 

ਕਰ ਬੋਦਨ ਗੁਰ ਕਰਿਯੋ ਪਯਾਨਾ । ਰਵਿ ਦਿਨ! ਚੰਥ ਥਿਤ ਸੁਭ ਜਾਨਾਂ । 

ਦੋਇ ਦਿਨ ਮਾਘ ਮਾਸ ਕੇ ਗਏ । ਅਸਵਾਰ ਅਸ੍ਰ ਪਰਗੁਰ ਜੀ ਭਏ ॥ 270 ॥ 

ਭਏ ਸਗਨ ਸਭ ਮੰਗਲਕਾਰੀ । ਬਾਲਕ ਘਟਿ ਜੁਤ ਆਈ ਨਾਰੀ । 

ਭਏ ਸਗਨ ਸਭ ਹੀ ਇਕਠਾਏ ॥। ਭਾਖੇ ਸਭੇ ਗ੍ਰੰਥ ਬਢ ਜਾਏ ।। 271 ॥ 
ਦੋਹਰਾ 

ਖਾਂ ਵਜੀਰ ਕਉ ਸੈਗਿ ਲੈ ਔਰ ਸੋਨ ਨਿਜ ਸਾਥ । 

ਹਰਖਤ ਬਾਜ ਬਜਾਇ ਕੈ ਚਾਲੇ ਦੀਨਾ ਨਾਥ ॥ 272।। 
ਚੌਪਾਈ 

ਤਾਂ ਦਿਨ ਏਕ ਕੌਸ ਪਰ ਡੇਰਾ । ਦਯਾ ਸਿੰਧ ਕੀਨੋ ਥਲ ਹੇਰਾਂ । 

ਸੁਧਾ ਸਰੋਵਰ ਕੌ ਸਿਖ ਆਵਹਿ । ਭਈ ਭੀਰ ਗੁਰ ਦਰਸ਼ਨ ਪਾਵਹਿ ॥ 2731 ।। 

ਗੁਰਦਾਸ ਬੁਢਾ ਬਿਦਿਆ ਹਿਤ ਆਏ । ਸੌ ਨਿਸਿ ਸ੍ਰੀ ਗੁਰ ਪਾਸ ਰਹਾਏ । 

ਭਯੋਂ ਪ੍ਰਾਤ ਗੁਰ ਆਗਯਾ ਕੀਨੀ । ਏਕ ਸਹਸ” ਸੌਨਾ ਸੋਗ ਦੀਨ ॥ 274 ॥2 
ਦੋਹਰਾ 

ਗੁਰਦਾਸ ਬਢੇ ਕਉ ਯਾ ਕਹਾ ਸਭ ਬਿਧ ਰਹੋ ਸੁਚੇਤ । 

ਸੈਨਾ ਕਉ ਐਸੇ ਕਹਾ ਇਨ ਆਗਿਆ ਧਰਿ ਹੱਤ । 275 ॥ 
ਚੌਪਾਈ 

ਲੈ ਆਗਯਾ ਐਮ੍ਿਤਸਰ ਆਏ । ਗੁਰਦਾਸ ਬੁਢਾ ਗੁਰ ਪਗਿ ਸਿਰ ਨਯਾਏ । 

ਔਰ ਸਿਖ ਜੌ ਦਰਸ਼ਨ ਆਏ । ਕਰ ਆਦਰ ਗੁਰ ਸਭੈ ਹਟਾਏ ॥ 276 ॥ 

ਤੀਨ ਸਹਸ ਸੈਨਾ ਸੈਗ ਲੈਕੇ । ਦਯਾ ਸਿੰਧ ਗੁਰ ਆਨੰਦ ਕੌ ਕੇ । 

ਦਿਲੀ ਕੀ ਦਿਸ ਕਿਓ ਪਿਆਨਾ । ਬਸਤ ਪੰਥ ਸਿਖ ਤਾਰਨ ਨਾਨਾ । 277 ॥ 
ਦੋਹਰਾ 

ਜੇਠੇ ਆਦਿਕ ਪਾਂਚ ਸਿਖ ਲੀਨੇ ਸ੍ਰੀ ਗੁਰੂ ਸਾਥ । 

ਪੰਥ ਚਰਿਤ ਅਨਗਨ ਕਰਤ ਪਹੁੰਚੇ ਦੀਨਾ ਨਾਥ ॥ 278 । 


4ਅ ਤੇ ਏ ਪੋਥੀ ਅੰਤ % ਪੋਥੀ ਆਇਿਤਬ/ਰ “ਅ ਪੋਥੀ ਹਜਾਰ 


274 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਾਈ 

ਪੰਥ ਚਰਿਤ ਜਉ ਸਭੀ ਉਚਾਰੋ । ਬਾਢੋ ਗ੍ਰਿੰਥ ਹੋਇ ਭੌ ਭਾਰੋ । 

ਤਾਂਤੇ ਪੰਥ ਕਥਾ ਨਹੀ” ਭਾਖੀ ॥ ਦਿਲੀ ਕੀ ਅਬ ਸੁਨਿ ਗੁਰ ਸਾਖੀ ॥ 279 ॥ 

ਕ੍ਰਿਸ਼ਨ ਘਾਟ ਬਲਭ ਇਕ ਰਹੈਂ । ਮਜਨੂੰ ਨਾਮ ਸੌਤ ਸੁਖ ਲਹੈ । 

ਏਕ ਕੋਸ ਦਿਲੀ ਤੋਂ ਜਾਨਉ” । ਤਿਹ ਠਾਂ ਬਸ ਗੁਰ ਕਰੋ ਧਿਆਨਉ ॥ 280 ॥ 
ਦੋਹਰਾ 

ਅਹਿ ਨਿਸ ਗੁਰ ਕਉ ਧਿਆਨ ਤਿੰਹ ਕਬ ਆਵਹਿ ਮਮਾਂ ਨਾਥ । 

ਮੌਸੇ ਅਧਮ ਉਧਾਰ ਹਿਤ ਇਹ ਠਾਂ ਦੀਨਾ ਨਾਥ ॥ 281॥ 
ਚੌਪਾਈ 

ਘਟਿ ਘਟਿ ਜਾਨਨਹਾਰ ਸੁਆਮੀ । ਤਿੰਹ ਠਾਂ ਪਹੌਚੇ ਅੰਤਰਜਾਮੀ । 

ਮਜਨੂੰ ਸੁਨਿਓ ਸ੍ਰੀ ਗੁਰ ਆਏ । ਅਤਿ ਅਨੰਦ ਵਸਿ ਮ੍ਰਛ ਪਾਵੇ । 282॥ 

ਤਬ ਲਗ ਸੀ ਗੁਰ ਪਹ੍ਰਂਚੇ ਤਹਾਂ । ਦੇਖ ਦਰਸ ਸੁਖ ਉਪਜਿਓ ਮਹਾਂ । 

ਚਰਨ ਕਮਲ ਗੁਰ ਸੀਸ ਨਿਵਾਯੋ । ਮਜਨੂੰ ਮਨ ਤਨ ਬਡ ਸੁਖ ਪਾਯੋ ॥ 283 ॥ 
ਦੋਹਰਾ 

ਜੋ ਚਾਹਤ ਥਾ ਸੌ ਭਯੋ ਮਜਨੂੰ ਮਨ ਸੁਖ ਪਾਇ । 

ਦਯਾ ਸਿੰਧ ਧੀਰਜ ਦੀਓ ਨਿਜ ਕਰ ਤਾਂਹਿ ਉਠਾਇ । 284। 


ਚੌਪਾਈ 
ਤਿਸੀ ਠੌਰ ਡੇਰਾ ਗੁਰ ਕੀਨਉ” । ਉਤਰੀ ਸੈਨ ਮਹਾਂ ਸੁਖ ਲੀਨਉ” । 
ਖਾਂ ਵਜੀਰ ਕਉ ਗੁਰ ਫੁਰਮਾਏ । ਦੇਹੁ ਸੋਦੇਸ਼ ਸ਼ਾਹ ਸਿਉ” ਜਾਏ । 285 ॥ 
ਖਾਂ ਵਜੀਰ ਗੁਰ ਆਗਿਆ ਪਾਈ । ਗਯੋਂ ਸ਼ਾਹ ਪਹਿ ਦੇਰ ਨ ਲਾਈ । 
ਬੈਦਗੀ ਪਾਤਿਸ਼ਾਹ ਕਉ ਕਰੀ । ਦੋਉ ਹਾਥ ਨਿਜ ਸਿਰ ਪਰ ਧਰੀ ॥ 286। 
ਦੋਹਰਾ 
ਕਹਿ ਵਜੀਰ ਗੁਰ ਆਵਨਾ ਬਾਦਿਸ਼ਾਹ ਪਹਿ ਜਾਇ । 
ਜਮਨਾ ਤਟ” ਮਜਨੂੰ ਸਦਨ ਡੇਰਾ ਕੀਨੌ ਆਇ ।। 28711 
ਚੌਪਾਈ 
ਬਾਦਿਸ਼ਾਹ ਸਨ ਸੀਸ ਨਿਵਾਓ । ਖਾਂ ਵਜੀਰ ਕਉ ਇਹੁ ਫੁਰਮਾਯਓ । 
ਸਭਹਿ ਹੌਤ ਗੁਰੁ ਕਉ ਲੈ ਅਯਓ । ਬਿਨਤੀ ਬਹੁਤ ਬੇਰ ਮਮ ਕਯਓ ॥ 288 ॥ 
ਖਾਂ ਵਜੀਰ ਤਬ ਨਿਜ ਗ੍ਰਿਹਿ ਗਯਓ । ਅਰਧ ਜਾਮ ਦਿਨ ਤਬ ਹੀ ਰਹਿਓ । 
ਦਿਲੀ ਕੀ ਸੈਗਤ ਸਭ ਧਾਈ । ਆਏ ਗੁਰੁ ਸੁਨ ਆਨੌਦ ਪਾਈ ।। 289 ॥ 


ਰਲ ਦ  ਦਦਦਦਦ ਪਲ. [ 
੪ ਪੋਥੀ ਮੌਹਿ _“ਅ ਪੋਥੀ ਹਰਿ ਜੀ _$ਅ ਪੌਥ] ਕਉ “ਅ ਪੌਥੀ ਨਿਕਟ 


ਅੰਧਿਆ ਇ ਅੱਠਵਾਂ 275 


ਦੌਹਰਾ 
ਆਇ ਦਰਸ ਗੁਰ ਕਾ ਕੀਯੋ ਜਥਾ ਸ਼ਕਤਿ ਧਰ ਪ੍ਰਜ । 
ਗਰਿ ਅੰਚਰ ਬਿਨਤੀ ਕਰੇ ਜਾਨ ਸਸੀ ਗੁਰ ਦੂਜ । 290 ।। 
ਚੌਪਾਈ 
ਸੋਦਰ ਚੰਕੀ ਭਈ ਅਪਾਰਾ । ਸਭ ਇਕਠਾਏ ਸਿਖ ਹਜਾਰਾਂ । 
ਗੁਰੁ ਅਰਜਨ ਕਾਂ ਰੂਪ ਚਿਤਾਰ । ਸੰਗਤਿ ਬਿਸਮ ਦਿਖ ਗੁਰੂ ਉਚਾਰ । 291 । 
ਸੀ ਗੁਰੁ ਥੇ ਸਤਿ ਚਿਤ ਅਬਿਨਾਸੀ । ਜਨਮ ਮਰਨ ਕੀ ਕਾਂਟਹਿਂ ਫਾਸੀ । 
ਤਾਰਨ ਹਿਤ ਜਗ ਇਹ ਠਾਂ ਆਏ । ਬਹੁੜ ਆਪਨੇ ਰੂਪ ਸਮਾਏ ॥ 292 ।। 
ਦੋਹਰਾ 
ਸਤਿਗੁਰ ਸਦ ਹੀ ਸੋਗਿ ਹਹਿ ਚਿੰਤਾ ਕਰਹੁ ਨ ਕੋਇ । 
ਸੰਗਤਿ ਸੁਨਿ ਹਰਖਤ ਭਈ ਗੁਰੂ ਬਚਨ ਕਹੇ ਜੌਇ ।। 293 ॥ 
ਚੌਪਾਈ 
ਰਹਿਰਾਸ ਭੌਗ ਸਭ ਹੀ ਸਿਖ ਪਾਏ । ਤਬੈ ਨਗਾਰੇ ਬਹੁਤ ਬਜਾਏ । 
ਸੰਗਤਿ ਗਈ ਸੂ ਨਿਜ ਨਿਜ ਧਾਮ । ਮਨ ਧਰ ਰੂਪ ਗੁਰੂ ਘਨ ਸਯਾਮ ॥ 294 ॥ 
ਕਰ ਭੋਜਨ ਸਭ ਹੀ ਕੀਓ ਸੈਨਾ । ਨਿਜ ਨਿਜ ਡੇਰੇ ਪਾਇ ਸ ਚੈਨਾ । 
ਜਾਨ ਇਕੌਤ ਗੁਰੂ ਪਹਿ ਆਯੋ । ਮਜਨੂੰ ਗੁਰੂ ਪਗ ਸੀਸ ਨਿਵਾਯੋ ॥ 295 ॥ 
ਦੌਹਰਾ ਰ੍ 
ਇਹ ਜਗ ਸਾਚ ਕਿ ਝ੍ਰਠ' ਹੈ ਮਜਨੂੰ ਪ੍ਰਸ਼ਨ ਕਰਾਇ । 
ਝਠ ਕਹੇਂ ਤਉ ਭਾਸ ਹੈ ਸਤਿ ਕਹੋ ਮਰ ਜਾਇ ॥ 296॥ 
ਚੌਪਾਈ 
ਸ੍ਰੀ ਗੁਰੁ ਉਤਰ ਤਾਕਾਂ ਦੀਨਾ । ਧਰ ਅੰਗੁਲ ਦਿਗ ਦੋ ਸਸਿ ਚੀਨਾ । 
ਤਾਂਕੀ ਦਿ੍‌ਸ਼ਟਿ ਸੁ ਦੁਇ ਸਸਿ ਆਵੈ । ਔਰ ਸਭੇ ਸਸਿ ਏਕ ਦਿਖਾਵੈ ।। 297॥ 
ਤੋਂਸ ਮੌਹ ਭ੍ਰਮ ਜਿਸ ਦਿ੍‌ਗ ਛਾਯੋਂ । ਤਾਕੋ ਸਤਿ ਜਗਤ ਦਿ੍‌ਸ਼ਟਾਯੋਂ ! 
ਗੁਰ ਪਗ ਰਜ ਜਿੰਹ ਕੀਨਉ” ਅੰਜਨ । ਭਰਮ ਨਿਵਾਰ ਮਨ ਮੌਹਸੁ ਗੋਜਨ ॥ 298 ॥ 
ਦੌਹਰਾਂ 
ਸਪਨ ਸਿਿਸਟ ਸਮ ਜਗਤ ਕਉ ਸੌ ਨੇਤ੍ਰੀ ਦਿਸ਼ਟਾਇ । 
ਸਤਯਾਤਮ ਨਿਜ ਰੂਪ ਲਖ ਰਜ ਸਮ ਜਗਤ ਬਿਲਾਇ ।। 299 ॥ 
ਚੰਪਾਈ ਰ 
ਸੁਨ ਮਜਨੂੰ ਭ੍ਰਮ ਦੂਰ ਨਿਵਾਰੀ । ਗੁਰ ਪਗੁ ਰਜ ਅਜੰਨ ਦਿ੍‌ਗ ਧਾਰੀ । 
ਦਸਮ ਦੁਆਰ ਨਿਜ ਰੂਪ ਲਖਾਯੋ ! ਪੋਨ ਧੰਨ ਸ੍ਰੀ ਗੁਰ ਕਉ ਗਾਯੋ ॥ 300 ॥ 


“ਅ ਪੌਥੀ ਮਿਥਯਾ _“& ਪੌਥੀ ਸਾਚ _“ਅ ਪੋਥੀ ਪਿਖ 


276 ਗੁਰ ਬਿਲਾਸ ਪਾਤਸ਼ਾਹ] ੬ 


ਨਿਸ ਬਹਾਇ ਗੁਰ ਕਰਿ ਇਸ਼ਨਾਨਾ । ਅਜਪਾ ਜਾਪੁ ਕੋ ਕਰ ਚਿਤ ਧਿਆਨਾ । 

ਸੀ ਗੁਰ ਸੁੰਦਰ ਲਾਇ ਦੀਵਾਨ । ਬੈਠੇ ਸੋਗਤ ਮਹਿ ਕ੍ਰਿਪਾ ਨਿਧਾਨ ॥ 301 ॥ 
ਦੋਹਰਾ 

ਕੜਾਹ ਪ੍ਰਸਾਦਿ ਅਨਗਨ ਲੀਏ ਸੋਗਤਿ ਅਈ ਅਪਾਰ । 

ਦਿਲੀ ਕੇ ਵਾਸੀ ਸਭੇ ਆਏ ਸਿਖ ਕਈ ਹਜਾਰ । 302 ॥ 
ਚੌਪਾਈ 

ਆਨੰਦ ਕੀ ਚੌਕੀ ਜਬ ਹੋਵੈ । ਸਿਖ ਸੈਗਤਿ ਦੁਖ ਮਨ ਕੇ ਖੌਵੈ । 

ਤਬ ਲੌ ਖਾਂ ਵਜੀਰ ਚਲ ਆਯੋ । ਆਇ ਸਮੁਹਿ ਗੁਰ ਸੀਸ ਨਿਵਾਯੌ ।॥ 303 ॥ 

ਮੁਖ ਸਿਉ ਕਹਾ ਯਾਦ ਕਰਿ ਸ਼ਾਹ । ਦਰਸ਼ਨ ਕੀ ਤਾਂਕੇ ਮਨ ਚਾਹਿ । 

ਹੇ ਗੁਰ ਚਲਹੁ ਕਿਰਪਾ ਧਾਰੇਂ । ਹਰਿ ਗੋਬਿੰਦ ਯੋ ਬਚਨ ਉਚਾਰੇ ।। 304 ।। 
ਦਹਰਾ 

ਭੌਗ ਸੁਨਹਿ ਚਲਹਹਿਂ ਤਹਾਂ ਸੈਗਤ ਦਰਸ ਦਿਖਾਇ । 

ਕੀਰਤਨ ਹੋਵਤ ਸੁਨਤ ਹੈ ਪੁਨਿਹ ਪ੍ਰਸਾਦਿ ਵਰਤਾਇ ।। 305 । 
ਚੌਪਾਈ 

ਖਾਂ ਵਜੀਰ ਤਬ ਬਿਨਤੀ ਕਰੀ । ਹਮ ਭੀ ਤੁਮ” ਗ੍ਰਿਹਿ ਕੇ ਸਿਖ ਹਰੀ । 

ਹਮ ਕਉ ਭੀ ਦੇਵੋ ਪਰਸਾਦਿ । ਪੁਨਹਿ ਸ਼ਾਹਿ ਹਿਤ ਦੇਵੇਂ ਯਾਦ ॥ 306 । 

ਏਕ ਥਾਲ ਗੁਰ ਤਾਂਕੋ ਦਯੋ । ਦੂਤੀ ਥਾਲ ਹਿਤ ਸ਼ਾਹ ਪਠਯੇ । 

ਲੈ ਕੜਾਹ ਤਬ ਗਯੋ ਵਜੀਰ । ਸਨਹੋ ਸਿਖ ਬਡੇ ਮਤ ਧੀਰ ।। 307 ।॥ 
ਦੋਹਰਾ 

ਅਪਨ ਥਾਲ ਗ੍ਰਿਹਿ ਰਾਖਯੋਂ ਗਯੋ ਸ਼ਾਹਿ ਨਿਕਟਾਇ । 

ਬਾਦਿਸ਼ਾਹ ਹਮਾਮ ਤੇ ਤਬ ਹੀ ਨਿਕਸਿਓ ਨ੍ਰਾਇ ॥ 308 ॥ 
ਚੰਪਾਈ ਰ 

ਬਾਦਿਸ਼ਾਹ ਕਉ ਰੁਚ ਉਪਜਾਈ । ਖਾਣਾ ਹੋਇ ਕਛੂ ਮੁਖ ਪਾਈ । 

ਖਾਂ ਵਜੀਰ ਤਬ ਹੀ ਢਿਗ ਆਯੋ । ਦੇਖ ਸ਼ਾਹ ਤਿਨ ਔਸ ਅਲਾਯੋ ॥ 309 ॥ 

ਆਏ ਗੁਰ ਤਿਨ ਕਹਾ ਉਚਾਰਿ । ਆਏ ਹਉ” ਸ੍ਰੀ ਗੁਰ ਕਰਤਾਰਿ । 

ਪੁਨਾਸ਼ਾਹ ਕਹਿ ਇਹ ਕਿਆ ਲਾਘ । ਕਹਿ ਵਜੀਰ ਹਿਤ ਤਮਹਿਂ ਪਠਾਯੋ ।। 310 ॥ 
ਦੋਹਰਾ ਰ 

ਇਹ ਪ੍ਰਸ਼ਾਦਿ ਭੇਜਯੋ ਗੁਰੂ ਤੁਹਿ ਹਿਤ ਸੁਨੀਏ ਸ਼ਾਹਿ । 

ਪਾਤਿਸ਼ਾਹਿ ਕਹਿ ਦੇਹ ਮੁਹਿ ਮ਼ੁਖ ਪਾਵਉ ਚਿਤ ਚਾਹਿ 1 311 ॥ 


" 
8ਅ ਧੁੰਥੀ ਤੁਮਰੇ ਸਿਖ ਹਹਿ ਹਰੀ “ਅ ਪੌਥੀ ਕੇ ਪਾਹਿ 


ਅਧਿਆਇ ਅੰਠਵਾਂ _. 277 


ਚੰਪਾਈ 
ਜਬੈ ਕੜਾਹ ਸ਼ਾਹ ਸੁਖ ਪਾਲੋ । ਗੁਰੂ ਨਾਨਕ ਕਉ ਧੈਨ ਸੁਨਾਯੋ' । 
ਮੁਖ ਸਿਉ” ਕਹਾ ਬਿਧ ਗੁਰ ਹੋਵਹਿ । ਅਸ ਪ੍ਰਸਾਦਿ ਜਾਂਕੋਂ ਰੁਚ ਜੋਵਹਿ । 312 ॥ 
ਕਹਿ ਵਜੀਰ ਬਾਣੀ ਤਿੰਹ ਐਸੀ । ਜੈਸੋ ਕੜਾਹ ਜਾਨ ਮਨ ਤੌਸੀ । 
ਜਬੈ ਤਖਤ ਪਰ ਬੈਠੋ ਸ਼ਾਹ । ਕਹਾ ਵਜੀਰ ਝੂੰ ਗੁਰ ਪਹਿ ਜਾਹ ॥ 313 ॥ 
ਰ੍ ਦੋਹਰਾ 
ਖਾਂ ਵਜੀਰ ਜਾਵਤ ਭਯੋ ਆਏ ਗੁਰੂ ਅਗਾਰ । 
ਸ਼ਾਹ ਪਾਸ ਜਾਵਤ ਭਏ ਪਾਂਚ ਸਿਖ ਸੋਗ ਧਾਰ।। 314॥ 
੍ ਚੌਪਾਈ 
ਸ਼ੀ ਗੁਰੁ ਕਉ ਉਠ ਦਿਿਖਯੋ ਸ਼ਾਹ । ਸਭਾ ਉਠੀ ਚਿਤ ਧਰਿ ਉਤਸ਼ਾਹ । 
ਬਹੁ ਨਿਮ੍ਰਤ ਹਰੈ ਪਗ ਸਿਰ ਨਯਾਯੋ । ਜਹਾਂਗੀਰ ਬਹੁ ਬਿਨਉ ਸੁਨਾਯੋ ॥ 315 ॥ 
ਅਪਨ ਤਖਤ ਤੇ ਉਚ ਬਨਾਏ । ਸਿੰਘਾਸਨ ਗੁਰ ਤਾਂਹਿ ਬੈਠਾਏ । 
ਪਾਸ ਤਾਂਹਿ ਨਿਜ ਤਖਤ ਬਨਾਯੋਂ । ਤਾਂ ਪਰ ਜਹਾਂਗੀਰ ਸਮੁਹਾਯੋ ॥ 316 ॥ 
ਦੋਹਰਾ 
ਮਨ ਮਹਿ ਸ਼ਾਹ ਵਿਚਾਰਿਓ ਗੁਰ ਪੰਚਮ ਥੇ ਦੇਵ । 
ਤਾਸ ਤਖਤ ਬੈਠਿਯੋ ਗੁਰੂ ਅਬ ਕਛੁ ਪਰੀਖਯਾ ਲਵ । 317॥ 
ਦੌਹਰਾ 
ਐਸੇ ਨਿਜ ਮਨ ਧਾਰ ਕੇ ਕੀਨੋ ਪ੍ਰਸ਼ਨ ਉਚਾਰ । 
ਮੌ ਮਨ ਇਹ ਸੋਸਾ ਪਰਿਯਓ ਦੀਜੈ ਪੀਰ ਨਿਵਾਰ ॥ 318 ॥ 
ਚੌਪਾਈ 
ਪਾਰਬ੍ਹਮ” ਕਉ ਹਿੰਦੂ ਧਿਆਵਹਿੰ । ਮੁਸਲਮਾਨ ਅਲਹ ਕਉ ਗਾਵਹਿੰ । 
ਮਰ ਅਨੰਤ ਵਾਦ ਕੀ ਬਾਤਾ । ਇਹ ਦਹ ਮਹਿ ਜਾਨੋ ਵਿਖਯਾਤਾ ॥ 319 ॥ 
ਮੁਕਤਿ ਦੋਇ ਮਹਿ ਹੋਇ ਕਿ ਨਾਹੀ" । ਇਹੁ ਮਨ ਮੇਰੇ ਸੋਸਾ ਆਂਹੀ । 
ਤਮ ਗੁਰ ਹੋਵਤ ਸੰਸ ਨਾਂ ਰਹੈ । ਬੇਦ ਕਤੇਬ ਏਹੋ ਕਿਆ ਕਹੈ ॥ 320 ॥ 
।। ਸੀ ਗੁਰੋਵਾਚ ।। ਦੌਹਰਾ 
ਕਛ ਭੇਦ ਯਾ ਮਹਿ ਨਹੀ” ਜਲਵੀਚੀ ਸਮਜਾਨ । 
ਅਗਯਾਨ ਭੇਦ ਭੁਮ ਭਾਸ ਹੈ ਵਾਸਤਵ ਏਕ ਸਮਾਨ ॥ 3210 


ਅਤਿਲ 
ਇਸ ਹੀ ਕੇ ਪਰਥਾਇ ਸੁ ਸਬਦ ਉਚਾਰਿਓ । 
ਗੁਰ ਅਰਜਨ ਸੁਖ ਖਾਨ ਸੈਂਸ ਕਟਿ ਜਾਰਿਯੋ । 


/ਅ ਤੇ ਏ ਪੌਥੀ ਅਲਾਯੋ _ਅ ਪੌਥੀ ਚਰਨ 5£ ਪੋਥੀ ਸਕਾ ਐ ਪੋਥੀ ਪਰਮਾਤਮਾ 


278 


ਗੁਰ ਬਿਲ'ਸ ਪਾਤਸ਼ਾਹੀ ੬ 


ਰਾਮਕਲੀ ਪੈਤਾਲੀ ਸ਼ਬਦ ਸੁਨਾਇਓ । 
ਹੋ ਦੰਦ ਸ਼ਬਦ ਕਰ ਹਾਨ ਏਕ ਪ੍ਰਗਟਾਇਓ 1! 322 ॥ 


ਰਾਮਕਲੀ ਮੁਹਲਾ 5' 
ਕਾਰਨ ਕਰਨ ਕਰੀਮ । ਸਰਬ ਪ੍ਰਤਿਪਾਲ ਰਹੀਮ । 
ਅਲਹ ਅਲਖ ਅਪਾਰਾ ਖੁਦਿ ਖੁਦਾਇ ਵਡ ਬੇਸੁਮਾਰ । 1 ॥ 


ਓਨਮੋਂ ਭਗਵੌਤ ਗੁਸਾਈ । ਖਾਲਕੁ ਰਵਿ ਰਹਿਆ ਸਰਬ ਠਾਈ । ਰਹਾਉ ॥ 
ਜੈਗਨਾਥ ਜਗ ਜੀਵਨ ਮਾਧੋ । ਭਉ ਭਜਨ ਰਿਦ ਮਾਹਿ ਅਰਾਧੋਂ । 
ਰਿਖੀ ਕੇਸ ਗੋਪਾਲ ਗੋਵਿੰਦ । ਪੂਰਨ ਸਰਬਤ੍ਰ ਮੁਕੰਦ ।। 2 ॥ 


ਮਿਹਰਵਾਨ ਮਉਲਾ ਤੂਹੀ ਏਕ । ਪੀਰ ਪੰਕਾਂਬਰ ਸੇਖ । 
ਦਿਲਾਂ ਕਾ ਮਾਲਕ ਕਰੇ ਹਾਕ । ਕੁਰਾਨ ਕਤੇਬ ਤੇ ਪਾਕੁ 1। 3 ।। 


ਨਾਰਾਇਣ ਨਰਹਰ ਦਇਆਲ । ਰਮਤ ਰਾਖ ਘਟ ਘਟ ਅਧਾਰ ! 

ਬਾਸ ਦੇਵ ਬਸਤ ਸਭ ਠਾਇ । ਲੀਲਾ ਕਿਛੁ ਲਖੀ ਨ ਜਾਇ ॥ 4 ।। 

ਮਿਹਰ ਦਇਆ ਕਰਿ ਕਰਨੌਹਾਰ । ਭਗਤਿ ਬੰਦਗੀ ਦੇਹਿ ਸਿਰਜਨਣਹਾਰ । 
ਕਹੁ ਨਾਨਕ ਗੁਰਿ ਖੋਏ ਭਰਮ । ਏਕੇ ਅਲਹੁ ਪਾਰਬ੍ਰਹਮ ।। 5 ।। 


ਇਸਕਾ ਪਰਮਾਰਥ ।। ਕਬਿੱਤ ।। 
ਕਾਰਨ ਕਰੀਮ ਐਂ ਰਹੀਮ ਕੋਊ ਭਾਖਤ ਹੈ 
ਅਲਖ ਖਦਾਇ ਬੇਸ਼ੁਮਾਰ ਕੋਊ ਗਾਇ ਹੈ । 
ਗਸਾਈ ਭਗਵੰਤ ਸਾਖ ਜੌਗਨਾਥ ਮਾਧੋ ਭਾਖ 
ਰਿਖੀ ਕੇਸ਼ੋ ਅੰ ਗੁਪਾਲ ਗੋਬਿੰਦ ਅਲਾਇ ਹੈ । 
ਮਿਹਰਵਾਨ ਮੌਲਾ ਕਹਿਹਿ ਪੀਰ ਸ਼ੌਖ ਕੋਉ ਲਹੈ 
ਮਾਲਕ ਦਿਲਾਂ ਕਾ ਏਕ ਵਾਕੋਂ ਕਉ ਧਿਆਇ ਹੈ । 
ਨਰਾਇਣ ਨਰ ਹਰ ਭੋਵ ਰਮਤ ਰਾਮ ਬਾਸਦੇਵ 
ਲੀਲਾ ਕੌਨ ਲਹੈ ਮਿਹਰ ਦਯਾ ਕੋਉ ਪਾਇ ਹੈ । 324 । 

ਦੌਹਰਾ 

ਭਗਤਿ ਬੇਦਗੀ ਏਕ ਹੈ ਜਿਹ ਗੁਰ ਭਰਮ ਨਿਵਾਰ । 
ਪਾਰਬ੍ਹਮ ਅਲਾਹ ਕਾ ਏਕ ਰੂਪ ਰਿਦਧਾਰ । 325 ॥ 
ਕਬੀਰ ਤਿਲੋਚਨ ਜੈਸ ਤਨ ਉਤਮ ਮਧਮ ਗਾਇ । 
ਵਾਸਤਵ ਰੂਪ ਸੌ ਏਕ ਹਹਿੰ ਚਾਰਹੁੰ ਬੇਦ ਅਸ ਗਾਇ । 326 ॥ 


4” 


'ਜ] ਗੁਰੂ ਗ੍ਰੰਥ ਸਾਹਿਬ ਪੰਨ' 896 


ਅਧਿਅ'ਇ ਅੱਟਵਾਂ 279 


ਅੜਿਲ 
ਜਹਾਂਗੀਰ' ਤਬ ਸੁਨ ਕੈ ਅਸ ਗੁਰ ਬੋਨ ਕੌ । 
ਗੁਰ ਮੂਰਤ ਰਿਦ ਧਾਰ ਸਫਲ ਕਰ ਨੰਨ ਕੌ । 
ਧੰਨ ਧੰਨ ਮੁਖ ਭਾਖ ਚਰਨ ਲਪਟਾਯੋਂ । 
ਹੌ ਸਤਿ ਪੀਰ ਨਿਜ ਜਾਨ ਸੂ ਭੇਦ ਗਵਾਇਯੋਂ । 327 ॥ 
ਪੁਨਹਿ ਸ਼ਾਹ ਨੇ ਕਹਿਯੋ ਦਾਸ ਮੁਹਿ ਜਾਨੀਐ” । 
ਕਿਲਾ ਕੋਟ ਨਿਜ ਜਾਨਾਂ ਸੁ ਡੇਰਾ ਠਾਨੀਐ । 
ਸੀ ਗੁਰ ਭਾਖੇ ਬੈਨ ਯਾਦ ਕਰਿ ਆਇ ਹਉ” । 
ਹੋ ਮੁਹਿ ਸੰਗਿ ਸੈਨ ਅਪਾਰ ਸੁ ਤਹਾ ਰਹਾਇ ਹਉ” ॥ 32811 
ਦੌਹਰਾ 
ਬਹੁ ਬਾਤੇ" ਇਹ ਬਿਧ ਭਈ ਦੋਇ ਜਾਮ ਦਿਨ ਆਇ । 
ਸਭਾ ਉਠੀ ਜੁਤ ਸ਼ਾਹ ਕੇ ਸ੍ਰੀ ਗੁਰੂ ਪਯਾਨ ਕਰਾਇ 11 329 ॥ 
ਚੌਪਾਈ 
ਪਾਂਚ ਸਿਖ ਕਉ ਸਾਥ ਲਯਾਏ । ਕ੍ਰਿਪਾ ਸਿੰਧ ਨਿਜ ਡੇਰੇ ਆਏ । 
ਕਛੁਕ ਕਾਲ ਕੀਨੋ ਬਿਸਾਮਾ । ਪੁਨ ਗੁਰ ਉਠੇ ਲੱਤ ਗੁਰ” ਨਾਮਾ ।। 330 ॥ 
ਜਾਮ ਦਿਵਸ ਜਬ ਰਚਿਓਂ ਦਿਖਾਈ । ਦਯਾ ਸਿੰਧ ਸਭ ਸੌਚ ਕਰਾਈ । 
ਠੌਰ ਇਕਾਂਤ ਜਮਨ ਤਟ ਜਾਇ । ਦੀਨਾ ਨਾਥ ਬੈਠਹਿ ਹਰਖਾਇ ॥ 331 ॥ 
੍ ਦਹਰਾ 
ਸਮਾ ਇਕਾਂਤ ਨਿਹਾਰ ਕੇ ਪਾਂਚ ਸਿਖ ਸਮ਼ੁਹਾਇ । 
ਜੋਠੇ ਆਦਿਕ ਗਯਾਨਮਯ ਪਰ ਹਿਤ ਪ੍ਰਸ਼ਨ ਕਰਾਇ ।। 332 ॥ 
ਰ ਚੌਪਾਈ 
ਕਹਿ ਬਿਧੀਆ ਬਿਨਤੀ ਇਕ ਮੌਰੀ । ਭਾਖਉ ਜਉ ਨਦਸ਼ ਪ੍ਰਭ” ਤੋਰੀ । 
ਕਹਿ ਗੁਰ ਕਹੋ ਜੁ ਸੈਸ ਧਰਾਯੋਂ । ਹਮ ਤੁਮ ਤੇ ਕਛੁ ਨਾਹੀ ਛਪਾਯੋ ॥ 333 ॥ 
ਕਹਿ ਬਿਧੀਆ ਪਾਛੇ ਗੁਰ ਭਏ । ਸਬਦ ਭਾਖ ਉਤਰ ਤਿਨ ਦਏ । 
ਰਚਿਓ ਗਿ[ਥ ਭਵ ਸੇਤ ਅਪਾਰਾ । ਤੁਮ ਤਿਨ ਕਾ ਹੀ ਸਬਦ ਊਚਾਰਾ ॥ 334 । 
ਦੋਹਰਾ 
ਸੀ ਮੁਖ ਤੇ ਨਾ ਉਚਾਰਿਓਂ ਨਵੀਨ”! ਸਬਦ ਸੁਖਮਾਨ । 
ਇਹੁ ਸੈਸਾ ਹਮ ਕਉ ਭਯਾ ਹੇ ਗੁਰ ਕਿ੍‌ਪਾ ਨਿਧਾਨ ॥ 335।। 
ਕੰਡਲੀਆਂ 
ਗੁਰ ਅਰਜਨ ਆਗਿਆ ਦਈ [ਬਾਣੀ] ਨਹੀ” ਉਚਾਰ । 
ਧੁਨ ਚਾੜਹੁ ਤੁਮ ਹਰਖ ਸਿਉ” ਹਮ ਸੋ ਮਨ ਮਹਿ ਧਾਰ । 
“ਅ ਪੋਥੀ ਬ'ਦਸਾਹ _“ਅ ਪੌਥੀ ਮਾਨੀਐ ?ਅ ਤੋਂ ਏ ਪੌਥੀ ਮਾਨ “ਅਤੇ ਏ ਪੌਥੀ ਪ੍ਰਭ “ਅ ਪੌਬੀ 
ਗੁਰ “£ਦ ਪੌਥੀ ਨਯਾ ਅੰ ਪੁਥ। ਵਿਚੋਂ“ 


280 ਗੁਰ ਬਿਲਾਸ ਪਾਤਸ਼ਹੀ ੬ 


ਹਮ ਸੋ ਮਨ ਮਹਿ ਧਾਰ ਵਾਰ ਸੁਨ ਧੁਨਾ ਚੜਾਈ । 
ਬਾਣੀ ਨਹੀ' ਉਚਾਰ ਸ਼ਬਦ ਇਹ ਹੋਤ ਸੁਨਾਈ । 
ਕਹਿ ਜੇਠਾ ਕਰ ਜੌਰ ਦਾਸ ਹਿਤ ਬਾਣੀ ਕੀਜੌ । 
ਤੀਨ ਬੇਰ ਅਸ ਭਾਖ ਦਾਨ ਗੁਰ ਹਮ ਕਉ ਦੀਜੈ ।। 336 ॥ 
ਏਹਰਾ 
ਸੀ ਗੁਰ ਹਰਿ ਗੋਬਿੰਦ ਜੀ ਭਏ ਕ੍ਰਿਪਾਲ ਅਪਾਰ । 
ਹਉ ਤੁਮਰੇ ਆਧੀਨ ਹੂੰ ਕਹੋ ਸੋਉ ਸੁਖ ਸਾਰ ॥ 337 ॥ 
ਚੌਪਾਈ 
ਅਬ ਹੈ ਗੁਰ ਅਰਜਨ ਕੀ ਆਗਿਆ । ਬਾਣੀ ਕਰੋ ਨ ਤੁਮ ਇਹੁ ਮਾਂਗਿਆ । 
ਬਚ ਤੁਮਰੇ ਬਾਣੀ ਉਚਰਾਵਉ” । ਦਸਮ ਰੂਪ ਧਰ ਸੋਸ ਮਿਟਾਵਉ” ।। 
ਬਾਬਾ ਗੁਰਦਿਤਾ ਸੁਤ ਮੌਰਾ । ਤਿੰਹ ਸੁਤ ਧੀਰ ਮਲ ਬੁਧ ਘੌਰਾ । 
ਤਿਸ ਪਹਿ ਪਠੋ ਸਿਖ ਤਿਨ ਵਾਰ । ਮਾਂਗੇ ਗ੍ਰਿਥ ਦਰਸ ਹਿਤ ਧਾਰ ॥ 338 ।। 
ਦੋਹਰਾ 
ਕਟਕ ਬਚਨ ਬਹੁ ਭਾਂਖ ਹੈ ਗ੍ਰਿੰਥ ਨਾ ਦੇਵੈ ਸੋਇ । 
ਧਾਰ ਬੈਰ ਕਹਿ ਗ੍ਰਿਥ ਰਚ ਜਉ ਗੁਰ ਆਪਹਿ ਹੋਇ ।। 339 ॥ 
ਸਵੇਯਾ 
ਸਨਿ ਕੈ ਹਮ ਤਾਂਹਿ ਕੇ ਬੈਨਨ ਕੋ ਗੁਰ ਗ੍ਰੰਥ ਕੌ ਆਦਿ ਤੇ ਅੰਤ ਉਚਾਰਊ” । 
ਅਛਰ ਕੌ ਇਕ ਭੇਦ ਰਹੇ ਨਹੀ ਔਰ ਸਰੂਪ ਵਹੀ ਸੌ ਉਤਾਰਊ” । 
ਕਾਂਸੀ ਰਚੋ ਤਿਹ ਮਾਲਵ ਦੇਸ ਮਹਿ ਮੂੜ ਪੜੈ ਹੁਇ ਬੁਧ ਉਦਰਾਉ” । 
ਨਾਂਉ ਦਮਾਦਮਾ ਤਾਂਹਿ ਧਰਉ ਸੋਊ ਪਾਵਨ ਬੀੜ ਕਉ ਨਾਮ ਸਵਾਰਉਊ” ॥ 340 ॥ 
ਰ ਦੌਹਰਾ 
ਜਬ ਜੇਠੇ ਬਿਨਤੀ ਕਰੀ ਹੈ ਗੁਰ ਗ੍ਰਿੰਥ ਉਚਾਰ । 
ਨਉਤਨ ਬਾਣੀ ਨਹਿ ਰਚੀ ਮਿਲੀ ਗ੍ਰੰਥ ਨਿਰਧਾਰ ॥ 341 ॥ 
ਚੰਪਾਈ 
ਭਗਤਿ ਸਿੰਘ ਤਬ ਗੁਰ ਭੇ ਦਿਆਲਾ । ਇਹ ਬਿਧ ਭਾਖੇ ਬਚਨ ਰਸਾਲਾ । 
ਜੇਠਾ ਬੈਨ ਅਮੌਘ ਤੁਮਾਰੇ । ਕਰਹੁ ਸਤਿ ਸੁਨਹੁ ਨਿਰਧਾਰੇ । 342 । 
ਏਸ ਜਨਮ ਰਚ ਸਬਦ ਨਾ ਹੋਈ । ਪਿਤਾ ਪੁਤ ਮਹਿ ਭੇਦ ਨਾ ਕੋਈ। 
ਮਹਿ ਸੁਤ ਤੇਗ ਬਹਾਦਰ ਪੰਚਮ । ਜਾਂਕੇ ਦਰਸ ਮਿਟਹਿੰ ਭਵ ਦੁਖ ਜਮ ।। 343 ॥ 
ਦੋਹਰਾ 
ਮਮ ਸੁਤ ਜੇਸ਼ਟ ਹੋਇ ਹੈ ਗੁਰਦਿਤਾ ਸੁਖਮਾਨ । 
ਤਿਹ ਸੁਤ ਹੋਵੈ ਹਰੀ” ਰਾਇ ਤਿੰਹ ਸਪਤਮ ਗੁਰ ਠਾਨ ॥ 3441 


ਨ 
£% ਪੋਥੀ ਕਟ, “ਅ ਤੇ ਦਪੌਥੀ ਹਰਿ 


ਅਧਿਆਇ ਅੰਠਵਾਂ 211 
ਚੌਪਾਈ 

ਤਾਂਕਉ ਜਬ ਗੁਰਿਆਈ ਦੇਵਉ । ਸਾਂਤ ਸੀਲ ਹੁਇ ਅਲਖ ਅਭੇਵਉ । 

ਤਿਹ ਸੁਤ ਹਰੀ ਕ੍ਰਿਸ਼ਨ ਲਘੁ ਹੋਵੈ । ਅਸਟਮ ਗੁਰ ਹੁਇ ਜਨ ਦੁਖ ਖੌਵੈ । 

ਧਰਮ ਹੇਤ ਸੌ ਦਿਲੀ ਆਵੈ । ਬਾਲ ਗੁਰੂ ਜਨ ਖੋਦ ਮਿਟਾਵੈ । 

ਇਹਾਂ ਤੁਰਕ ਕਉ ਦਰਸ ਨ ਦੇਇ । ਇਛ ਪੁਰ ਸੰਗਤ ਕੀ ਲੋਇ ।। 345 ॥ 
ਦੋਹਰਾ 

ਸਨਿ ਸੋਗਤ ਕੀ ਬਿਨੈ” ਕਉਂ ਅੰਤ ਬੈਨ ਇਹੁ ਭਾਖ । 

ਬਾਬਾ ਬਕਾਲੇ ਬਸੈ ਸੁਨਹੁ ਸਤ ਚਿਤ ਰਾਖ ॥ 346 ।। 
ਚੌਪਾਈ 

ਧਰਮ ਹੇਤ ਨਿਜ ਪ੍ਰਾਣ ਤਜਾਵਹਿ । ਹਰੀ ਕ੍ਰਿਸ਼ਨ ਨਿਜ ਰੂਪ ਸਮਾਵਹਿ । 

ਤਬ ਸੰਗਤਿ ਗੁਰ ਬਿਨ ਦੁਖ ਪਾਇ । ਦੂਰੰਢਤ ਏਕ ਲੁਬਾਣਾ ਆਇ । 

ਇਹੁ ਹੈ ਕਥਾ ਬਹੁਤ ਵਿਸਥਾਰਾ । ਥੋਰੇ ਮਹਿ ਸਮਝਹੁ ਬੁਧ ਵਾਰਾ । 

ਤੇਗ ਬਹਾਦਰ ਤਬ ਗ੍ਰਰ ਹੋਈ । ਨਵਮ ਗੁਰੂ ਜਨ ਕੇ ਦੂਖ ਖੋਈ । 

ਤਿਹ ਮੁਖ ਦੁਆਰਾ ਉਚਰਉ? ਬਾਣੀ । ਰੂਪ ਵੈਰਾਗ ਸਾਰ ਚੌਹੁ ਜਾਣੀ । 

ਨਵ ਨਵ ਖਟ ਕਾ ਕਾਢੇ ਸਾਰ । ਉਚਰੋ ਸ਼ਬਦ ਗ੍ਰਿਥ ਅਨੁਸਾਰ । 347 ॥ 
ਦਹਰਾ 

ਸਬ ਰਾਗਨ ਕੇ ਹਹਿ ਕਹੇ ਉਨਸਠ ਸ਼ਬਦ ਉਚਾਰ । 

ਭਿੰਨ ਭਿੰਨ ਗਿਨਤੀ ਸੁਨੋ ਸ਼ਬਦਨਿ ਕੀ ਨਿਰਧਾਰ । 348 ।। 
ਚੌਪਾਈ] 

ਗਉੜੀ ਰਾਗ ਨੋ ਆਸਾ ਏਕ । ਦੋਵ ਗੈਧਾਰੀ ਤੀਨ ਧਰ ਟੇਕ । 

ਔਰ ਬਿਹਾਗ ਏਕ ਹੀ ਜਾਨਹੁ । ਦੁਆਦਸ ਸੋਰਠ ਕੇ ਪਹਿਚਾਨਹੌੰ । 

ਧਨਾਸਰੀ ਚਾਰ ਜੈਤਸਿਰੀ ਤੀਨ ।। ਟੋਡੀ ਏਕ ਤਿਲੰਗ ਤਿਨ ਕੀਨ । 

ਬਿਲਾਵਲ ਰਾਮਕਲੀ ਅੰ ਮਾਰੂ । ਤੀਨ ਤੀਨ ਤਿਨ ਸਬਦ ਉਚਾਰੂ ॥ 349 ॥ 
ਦਹਰਾ 

ਪਾਂਚ ਸ਼ਬਦ ਬਾਸੌਤ ਕੇ ਸਾਰੰਗ ਚਾਰ ਬਖਾਨ । 

ਜੈ ਜੈ ਵੇਤੀ ਰਾਗਣੀ ਚਾਰ ਸ਼ਬਦ ਸੁਖ ਮਾਨ ।। 350 ॥ 
ਚੌਪਾਈ 

ਸਨਿ ਬਿਧੀਆ ਜਬ ਸ਼ਬਦ ਉਚਾਰੇ । ਉਰੈਗਜੇਬਾਂ ਪਤਿਸ਼ਹ ਬਿਚਾਰੇ । 

ਜਗ ਮਹਿ ਬਡੋ ਕਰੈ ਉਤਪਾਤ । ਗੋ ਦਿਂਜ ਕਾ ਵਹੁ ਕਰ ਹੈ ਘਾਤ । 

ਦਿਵਜ ਛਤਰੀ ਕਾ ਧਰਮ ਉਤਾਰੈ । ਜੈਵ_ ਤੌਰ ਦੀਨ ਨਿਜ ਧਾਰੈ । 

ਸਵਾ ਮਣਿ ਜੰਵ੍ੂ ਲਹਿ ਕਸ਼ਮੀਰ । ਤਬ ਛਤ੍ਰੀ ਦਿਜ ਹੋਇ ਅਧੀਰ ।! 351 1 


£ਤ ਪੋਥੀ ਅਰਜ _“£ਐਅ ਪੋਥੀ ਕਰਹ੍ਰੰ “ਅ ਤੇ ਦ ਪੋਥੀ ਔਰੰਗਜੋਬ 


ਗੁਰ ਬਿਲਾਸ ਪਾਤਸ਼!ਹੀ ੬ 


(2 
ਦਿੱਲ 
(੨੭ 


ਦਹਰਾ 
ਤਬ ਪਰਜਾ ਦੁਖ ਪਾਇ ਕੌ ਹਰਿ” ਪੈ ਕਰੈ ਪੁਕਾਰ । 
ਤੇਗ ਬਹਾਦਰ ਸਤਿ ਗੁਰੂ ਹੋਇ ਸੰਗਤਿ ਪਰਿ ਦਿਆਰ ॥ 352 । 
ਚੋਪਾਈ 
ਤਿਲਕ ਜੋਵ_ ਰਾਖਨ ਕੇ ਹੇਤ ॥ ਲਯੋ ਉਤਾਰ” ਧਰਮ ਕੇ ਸੇਤ । 
ਇਹ ਬਿਧਿ ਮਨ ਮਹਿ ਬਯੌਤ ਬਨਾਇ । ਸ੍ਰੀ ਤੇਗ ਬਹਾਚਰ ਦਿਲੀ ਆਇ । 
ਪਾਂਚ ਸਿਖ ਕਉ ਸਾਥ ਲੌ ਜਾਵਹਿ । ਔਰਗਜੇਬ ਕੇ ਨਿਕਟ ਸਿਧਾਵਹਿ । 
ਕਹਿ ਬਿਧੀਆ ਗੁਰ ਆਪਹਿ ਆਇ । ਕਿਧੋ” ਗੁਰੂ ਕੋ ਸ਼ਾਹ ਬੁਲਾਇ ।( 353 ।1 
ਦੋਹਰਾ 
ਪੂਰਨ ਸਤਿਗੁਰ ਯੌ" ਕਹਿਓ ਸੁਨ ਬਿਧੀਏ ਕੀ ਬਾਤ । 
ਬਡੋ ਪੁਤ ਹਰਿ ਰਾਇ ਕਉ ਰਾਮਰਾਇ ਬਿਖਯਾਤ ।। 354 । 
ਚੌਪਾਈ 
ਸ਼ਾਹ ਨਿਕਟ ਸੋ ਪਹਿਲੇ ਆਵੈ । ਕਰਾਮਾਤ ਬਹੁ ਸ਼ਾਹ ਦਿਖਾਵੇ । 
ਸ਼ਾਹਿ ਨਿਕਟ ਪੁਨ ਚੁਗਲੀ ਖਾਇ । ਹਰਿ ਕਿਸ਼ਨ ਕਉ ਨਿਕਟਿ ਬੁਲਾਇ । 
ਕਰਾਮਾਤ ਤਾਂ ਤੋਂ ਭੀ ਮਾਂਗੈ । ਦਰਸ਼ਨ ਦੇਇ ਸੋਇ ਤਨ ਤਿਆਗੇ । 
ਇਹੁ ਭੀ ਕਥਾ ਬਹੁਤ ਬਿਸਤਾਰ । ਕਹਹ੍ਰੈ ਤਉ ਬਾਢੇ ਗ੍ਰੰਥ ਅਪਾਰ” । 355 ॥ 
ਦੌਹਰਾ 
ਧਰਮ ਹੇਤੁ ਸਿਰ” ਦੇਨ ਜਬ ਸ੍ਰੀ ਤੇਗ ਬਹਾਦਰ ਆਇ । 
ਚੁਗਲੀ ਖਾਵੇ ਸ਼ਾਹ ਪਹਿ ਰਾਮਰਾਇ ਪੁਨ ਜਾਇ ।। 356 ॥ 
ਚੌਪਾਈ 
ਸਨਹੁ ਸ਼ਾਹਿ ਐਸੇ ਸੁਠਿ ਪਾਯੋ । ਤੇਗ ਬਹਾਦਰ ਇਹ ਨਾਂ ਆਯੋ । 
ਤਾਂਹਿ ਬੁਲਾਇ ਲੇਹ ਕਰਾਮਾਤ । ਇਹ ਅਬ ਗੁਰੁ ਹੋਯੋ ਬਖਯਾਤ । 
ਸੀ ਗੁਰ ਕੌ ਤਬ ਸੋਉ ਬੁਲਾਵੈ । ਔਰਗਜੇਬੇ ਇਹ ਬਾਤ ਚਲਾਵੈ । 
ਸ਼ਾਹੁ ਤਬੋ ਮਾਂਗੇ ਕਰਾਮਾਤ । ਸਾਹਿਬ ਗਿਹ ਗੁਰ ਕਹਿ ਅਸ ਬਾਤ 1 357 11 
ਦੌਹਰਾ 
ਬਦੀ ਖਾਨੇ ਪਾਇ ਹੈ ਗੁਰ ਕਉ ਤਬ ਪਾਤਿਸ਼ਾਹਿ । 
ਪਾਂਚ ਸਿਖ ਕਉ ਸਾਥ ਹੀ ਪਾਵੈ ਕੌਦ ਕੇ ਮਾਂਹਿ । 358 ।। 
ਚੋਪ'ਈੀ 
ਤਿਹ ਠਾਂ ਕੈਦ ਸ਼ਾਹਿ ਕੀ ਪਾਇ । ਬਾਣੀ ਰਚਉ” ਵੈਰਾਗ ਧਰਾਇ । 
ਵੈਰਾਗ ਗਯਾਨ ਮਹਿ ਰਚਉ” ਸਲੌਕ । ਜਬ ਤਿਰਿਵੇਜਾ ਹਰਤਾ ਸ਼ੋਕ । 


ਅ ਪੌਥੀ ਪ੍ਰਭ “ਅ ਤੋ ਦ ਪੋਥੀ ਅਉਤਾਰ _$ਅ ਪੌਥ) ਅਰਕਾਂਰ _% ਤੋਂ ਪੋਥੀ ਸੀਸ 


ਅਧਿਐ!ਇ ਅੱਠਵਾਂ ਰ 283 


ਤਬ ਸੋਗਿ ਸਿਖਨ ਕਉ ਇਮ ਕਹੋ । ਜਾਵੇ ਤੁਮ ਜਿਤ ਇਛਾ ਲਹੌਂ । 

ਤਬੌ ਸਿਖ ਵਹੁ ਬਚਨ ਉਚਾਰਿਹਿ । ਪਕਰੇ' ਤੁਰਕ ਮੌਹਿ ਸਮ ਧਾਰਹਿ । 359। 
ਥ ਦੌਹਰ' 

ਤਬ ਸਤਿਗੁਰ ਅੰਸੇ ਕਹਯੋ ਤੁਰਕ ਨਾ ਦੇਖੋ ਕੋਇ । 

ਜਾਵਹੁ ਜਾਹਿ ਇੱਛਾਂ ਤੁਮਹਿ ਜਿਤ ਨਿਤ ਤੁਮਰੀ ਹੋਇ ॥ 360 । 


ਚੰਪਾਈ ਰ 

ਚਾਰ ਸਿਖ ਤਬ ਤੁਰਤ ਸਿਧਾਵਹਿ । ਏਕ ਸਿਖ ਮਮ' ਨਿਕਟ ਰਹਾਵਹਿੰ । 

ਤਾਂਕਉ ਕਹੋ ਨਾਂ ਜਾਵੇ ਸੋਇ । ਰਹੇ ਨਿਕਟ ਮਮ ਇਕ ਚਿਤ ਹੋਇ । 

ਤਬ ਸਲੌਕ ਹਉ ਕਰਉ” ਉਚਾਰ । ਸੋਗ ਸਖਾ ਸਭ ਭਏ ਨਿਆਰ । 

ਏਕ ਟੱਕ” ਰਘੁਪਤਿ ਕੀ ਰਹੀ । ਔਰ ਆਸ ਸਬ ਜਨ ਕੀ ਬਹੀ। 361 ॥ 
ਦੌਹਰਾ _ 

_ਬਲੁ ਛ੍ਰਟਕਿਓ ਬੰਧਨ ਪਰੇ ਕਛ੍ਹ ਨ ਹੋਤ ਉਪਾਇ । 

ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ । 362॥ 
ਚੌਪਾਈ 

ਜਸ ਸਲੋਕ ਇਹ ਭਾਂਤ ਅਲਾਇ । ਭਗਵੇਤ ਦਰਸ ਦੇਵੈ ਤਬ ਆਇ ।। 

ਅਸ਼ਟ ਗੁਰ ਪ੍ਰਭ ਕੇ ਸੰਗ ਆਵਹਿ । ਏਕ ਰੂਪ ਸਬਹੀ ਦਿਸ਼ਟਾਵਹਿ । 

ਤਬ ਭਗਵੇਤ ਮੁਖ ਬਚਨ ਅਲਾਇ । ਬਲ ਹੋਆ ਬੰਧਨ ਛੁਟ” ਜਾਇ । 

ਸਭ ਉਪਾਵ ਹਹਿ ਹਾਥ ਤੁਮਾਰੇ । ਨਿਜ ਸਹਾਇ ਨਿਜ ਕਰੋਂ ਸੁਧਾਰੇ । 363 ॥ 
ਦੋਹਰਾ 

ਪ੍ਰਭੂ ਬਚਨ ਐਸੇ ਕਹਿ ਤਬ ਹਮ ਕਉ ਸਮਝਾਇ । 

ਪੁਨ ਭਾਖ ਮਮ ਸੋਗ ਹਹਿ ਅਪਨੇ ਧਾਮ ਸਿਧਾਇ ।। 3641] 
ਚੌਪਾਈ 

ਐਸੇ ਪ੍ਰਭ ਕੇ ਬਚਨ ਸੁਨਾਵਉ” । ਤਬ ਹਉ ਸਿਖ ਕੌ ਐਸ ਅਲਾਵਉ” । 

ਜਬ ਹਉ ਅਪਨ ਨਿਵਾਵਉ” ਸੀਸ । ਮਾਰੋ ਤੇਗ ਨਾ ਧਰੋ ਕਸੀਸ ।। 

ਤਬੋ ਸਿਖ ਵੈ ਏਹ ਉਚਾਰੇ । ਗੁਰ ਕੇ ਹਤੇ ਪਾਪ ਹੈ ਭਾਰੇ । 

ਤਬੈ ਗੁਰੁ ਕਹਯੋ ਪਾਪ ਨਹਿ ਕੋਈ । ਗੁਰ ਕੇ ਨਿਕਟਿ ਵਾਸ ਤਹਿੰ ਹੋਈ । 365 ॥ 
ਦੋਹਰਾ 

ਤਬੈ ਸਿਖ ਐਸੇ ਕਹਿਓ ਮੋਹਿ ਤੁਰਕ ਦੂਖ ਦੇਹਿ । ਰ 

ਕਹੋ ਤੋਹਿ ਨਿਜ ਸੋਗ ਹੀ ਲੰਵਹੁ ਸੀਸ ਇਕਠੰਇ 11 366 ॥ 


'ਅ ਧੌਥੀ ਮਹਿ “ਅ ਤੋਂ ਏ ਪੋਥੀ ਓਟ %ਅ ਪੌਥੀ ਟ੍ਰਟ 


284 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਾਈ 
ਅਸ ਕਹਿ ਕਰੇ ਸਲੌਕ ਉਚਾਰ । ਅਗ੍ਰ ਨੌਨ ਭਗਵਤ ਨਿਹਾਰ । 
ਰਾਮ ਨਾਮ ਉਰ ਲਯੋ ਪਰੋਇ । ਜਾਕੇ ਸਮ ਜਗ ਮਹਿ ਨਹੀ" ਕੋਇ । 367 ॥ 
ਜਿਹ ਸਿਮਰਤ ਸੈਕਟ ਮਿਟ ਜਾਹਿ । ਦਰਸ ਤ੍ਹਾਰੋਂ ਪ੍ਰਭ ਜੀ ਪਾਹਿ । 
ਐਸ ਭਾਖ ਗੁਰ ਸੀਸ ਨਿਵਾਵੈ । ਸੁਨ ਬਿਧਿਆ ਸਿਖ ਤੇਗ ਚਲਾਵੇ 1 368 ॥ 
ਦਹਰਾ 
ਜੋ ਗੁਰ ਕੇ ਪਹਿਰੂ ਹੁਤੇ ਤਿਨ ਕੀ ਤੇਗ ਗਵਾਇ । 
ਗੁਰੁ ਕਉ ਹਤ ਨਿਜ ਪ੍ਰਾਨ ਤਜ ਗੁਰੂ ਹੀ ਸੈਗ ਸਿਧਾਇ ।। 369 । 
ਤਿਲਕ ਜੋਵ_ ਕਉ ਰਾਖ ਕੇ ਦੀਨੋ ਸੀਸ ਉਤਾਰ । 
ਹੈ ਹੈ ਇਹ ਲੌਕੈ ਭਯੋ ਸੁਰਗਿ ਲੋਕ ਜੋਕਾਰ ॥ 370 ॥ 
ਸਤਾਰਾਂ ਸੈ ਬਤੀਸ ਮੈ ਮਘਰ ਸੁਦੀ ਤਤ ਜਾਨ। - 
ਨਵਮ ਗੁਰੂ ਤਜ ਦੇਹ ਕੌ ਸੁਰ? ਪੁਰ ਕਰੋਂ ਪਯਾਨ ।। 
ਚੌਪਾਈ 
ਗਰ ਕੇ ਸੈਗ ਸਿਖ ਵਹੁ ਜਾਵੈ । ਭਾਖਉ ਗ੍ਰੰਥ [ਅਤਿ|? ਬਢ ਜਾਵੈ । 
ਨਵਮ ਗੁਰੂ ਤਜ ਦੇਹ ਸਿਧਾਏ । ਇਸ ਸਮਤ ਬੈਕ੍ਰੰਠ ਸਿਧਾਏ । 
ਦੇਹੁ ਦੇਹੁਰਾ ਦਿਲੀ [ਮਾਹਿ] ਰੋਵੈ । ਸੰਗਤਿ ਤਾਂਹਿ ਦਰਸ ਦੁਖ ਖੋਵੈ । 
ਸੁਨ ਜੇਠਾ ਸਿਰ ਜਾਵੈ ਤਹਾਂ । ਪੁਰ ਆਨੰਦ ਗੁਰ ਦਸਵਾਂ ਜਹਾਂ । 371 । 
ਦੌਹਰਾ ਰ 
ਭਗਤ ਸਿੰਘ ਕਹਿ ਸੀਸ ਗੁਰ ਕੌਨ ਤਹਾਂ ਲੈ ਜਾਇ । 
ਮਨੀ ਸਿੰਘ ਕਹਿ ਛਠਮ ਗੁਰ ਔਸੇ ਬਚਨ ਸੁਨਾਇ ॥ 372 ॥ 
ਚੌਪਾਈ 
ਜਬੈ ਸਿਖ ਤਰਵਾਰ ਚਲਾਵੈ । ਤਬੈ ਸੀਸ ਨਭ ਓਰ ਸਿਧਾਵੇ । 
ਦਿਲੀ ਮਾਂਹਿ ਸਿਖ ਇਕ ਰਹੈ । ਆਗਯਾ ਰਾਮ ਨਾਮ ਤਿੰਹ ਕਹੈ । 
ਗੁਰੁ ਨਿਸਚਾ ਤਿੰਹ ਮਨ ਮਹਿ ਆਵੈ । ਅਹਿਨਿਸ ਜਪੁ ਗੁਰੁ ਮਤ ਧਿਆਵੈ । 
ਕਰ ਸਨਾਨੰ ਗ੍ਰਿਹਿ ਬੈਠੇ ਸੋਇ । ਗੁਰੂ ਧਿਆਨ ਮਹਿ ਤਤਪਰ ਹੋਇ ॥ 373 ॥ 
ਦਹਰਾ 
ਸੁਨ ਬਿਧੀਆ ਗੁਰ ਸੀਸ ਤਬ ਤਾਂਕੇ ਅਗ ਪਰਾਇ । 
ਰਾਖ ਥਾਲ ਗੁਰ ਸੀਜ ਕਉ ਉਪਰ ਬਸਤ ਪਾਇ ॥ 374 । 
ਚੌਪਾਈ 
ਬਾਨੀ ਤਬ ਅਕਾਸ ਕੀ ਹੋਈ । ਇਹ ਗ੍ਰਰ ਸੀਸ ਨਾ ਦੇਖੋ ਕੋਈ । 
ਜਬੈ ਲੈਨ ਗੁਰ ਕਾ ਸਿਖ ਆਵੈ । ਦੇਵਹੁ ਤਾਂਹਿ ਨ ਕੌਉ ਜਨਾਵੈ । 


'ਅ ਤੇ  ਪੌਥੀ ਰਿਦ %ਅ ਪੌਥੀ ਪ੍ਰਭ “ਅ ਪੌਥੀ ਵਿਚੋਂ “ਅ ਪੋਥੀ ਵਿਚ &ਅ ਪੋਥੀ ਇਸਨਾਨ 


ਅਧਿਆਇ ਅੱਠਵਾਂ __ ਅਕਲ 


ਗਰ ਕੇ ਧਾਮ ਵਾਸ ਤੁਹਿ ਹੋਈ । ਯਾ ਮਹਿ ਸੋਸਾ ਧਰਉ ਨ ਕੌਈ । 
ਬਾਨੀ ਮੌਨ ਭਈ ਅਸ ਗਾਇ । ਆਗਯਾ ਰਾਮ ਸੁਨਿ ਸੀਸ ਨਿਵਾਇ । 375 ॥ 


ਰ ਦੌਹਰਾ 
ਨਿਜ ਗ੍ਰਿਹਿ ਦੇਹਿ ਕਿਵਾਰ ਕਉ ਧੂਪ ਸੁਦੀਪ ਜਗਾਇ । 
ਮਾਰੂ ਰਾਗ ਉਚਾਰ ਹੈ ਇਕ ਚਿਤ ਧਯਾਨ ਲਗਾਇ ॥ 376 ॥ 
ਰ ਚੌਪਾਈ ..! 
ਇਸ ਮਹਿ ਔਰ ਕਥਾ ਸੁਨਿ ਭਾਈ । ਦਸਮ ਗੁਰੂ ਕੀ ਅਤਿ ਸੁਖਦਾਈ ।। 
ਅੰਤਰਜਾਮੀ ਤਬ ਹੀ ਜਾਨੀ । ਨਵਮ ਗੁਰੂ ਜਿਮ ਕੀਨ ਪਿਆਨੀ । 
ਸੀਸ ਲੋਨ ਹਿਤ ਸਿਖ ਪਠਾਯੋ । ਆਗਿਆ ਰਾਮ ਕਾ ਸਦਨ ਬਤਾਯ । 
ਸਿਖ ਜਬੈ ਦਿਲੀ ਮਹਿ ਗਯੋਂ । ਸੀਸ ਗੁਰੂ ਕਾ ਸਿਖਾਂ ਤੇ ਲਯੋ ॥ 2377 ॥ 
ਦੋਹਰਾ ਲਾ 
ਇਹ ਬਿਧ ਸਿਖ ਗੁਰ ਸੀਸ ਲੈ ਪਹੁੌੰਚਿਓ ਗੁਰੁ ਢਿਗ ਆਇ । 
ਆਗੇ ਆਏ ਦਸਮ ਗੁਰੁ ਚੌਕੀ ਸਬਦ ਕਰਾਇ ।। 378 । 
ਇਹ ਬਿਧਿ ਗਾਵਤ ਸਬਦ ਕਉ_ਕੀਓ ਦਾਹ ਗੁਰ ਸੀਸ । 
ਤਾਸ ਸਿਖ ਕਉ ਸਤਿਗੁਰੂ ਬਹੁ ਬਿਧ ਦਈ ਅਸੀਸ ।। 379 ॥ 
ਚੌਪਾਈ . 
ਸੀਸ ਦੇਹੁਰਾ ਤਹਾਂ ਬਨਾਯੋ । ਤੇਗ ਬਹਾਦਰ ਸਮ ਪ੍ਰਜਾਯ । 
ਪੁਨ ਗੋਬਿੰਦ ਸਿੰਘ ਪੁਛਿਓ ਤਾਂਹਿ । ਦਿਲੀ.ਕੀ ਸਿਖ ਬਾਤ ਸੁਨਾਇ । 
ਕਹਿਓ ਸਿਖ ਗੁਰ ਕਹੀ ਨ ਜਾਈ ।-ਤੀਨ ਦਿਵਸ ਗੁਰ ਦੇਹਿ ਰਹਾਈ । 
ਕਹਿ ਗੁਰ ਸਿਖ ਨ ਕੋਈ ਤਹਾਂ । ਕਹਿ ਸਿਖ ਗੁਰ ਤੁਮਰੇ ਸਿਖ ਮਹਾਂ । 380 । 
ਦੌਹਰਾ 
ਰਾਮ ਰਾਇ ਐਸੇ ਕਹਾ ਜੀਵਤ ਕਛ੍ਹ ਨ ਦੇਇ । 
ਮਿਰਤ ਸੀਸ ਗੁਰ ਲੋਪਯੋ! ਕਰਾਮਾਤ ਅਸ ਹੋਇ ।। 381 ॥ 
_ਚੌਪਾਈ 
ਦੌਢਰਾ ਤਬ ਬਦਿਸ਼ਾਹ ਦਿਵਾਯੋ । ਤਿੰਹ ਡਰ ਕਿਸੀ ਨਾ ਦਾਹ ਕਰਾਯੋ । 
ਰਾਮਰਾਇ ਕਹਿ ਗੁਰ ਸਿਖ ਭਾਰੇਂ । ਕਰਾਮਾਤ ਕੋਉ ਆਇ ਦਿਖਾਰੇ । 382 ॥ 
ਦੌਹਰਾ 
ਤੀਨ ਦਿਵਸ ਪਾਛੈ ਪ੍ਰਭੂ ਰਾਮਰਾਇ ਕੀਓ ਦਾਹ । 
ਮੌਨ ਸਿਖ ਸਬਹੀ ਰਹੇ ਪ੍ਰਗਟਿ ਨ ਰੌਯੌ ਕਾਹ4। 3830. 


£% ਪੌਥ) ਤਿਜ £ਅ ਪੰਥੀ ਲੋਪ ਭਯੋ 


286 _ ਗੁਰ ਬਿਲਾਸ ਪਾਂਤਸ਼!ਹੀ ੬ 


ਚੌਪਾਈ 
ਮਾਨ ਸ਼ਾਹ ਭੈ ਗ੍ਰਪਤ ਰਹਾਏ । ਇਹ ਕਾਰਨ ਨਾ ਕੌੋਉ ਸਮੁਹਾਏ! । 
ਸੁ ਗੁਰੁ ਗੋਬਿੰਦ ਸਿੰਘ ਰਿਸ ਧਾਰੇ । ਸੀ ਮੁਖ ਸਿਉ ਅਸ ਬੈਨ ਉਚਾਰੇ । 
ਐਸਾ [ਪੋਥ]! ਅਬਹਿ ਪ੍ਰਗਟਾਵੇ । ਬੀਚ ਸਹੈਸ ਨਹ ਏਕ ਛਪਾਵੇਂ । 
ਐਸੀ ਮੁਹਰ ਸੀਸ ਤਿਨ ਧਾਰਉ" । ਜਯੋ ਸਯਾਲਨ ਮਹਿ ਸਿੰਘ ਵਿਚਾਰਉ” । 384। 
ਦਹਰਾ 
ਐਸੋ ਕਹਿ ਦਸਵੇ' ਗੁਰੁ ਕਮਲ ਬਦਨ ਕਰ ਫੇਰ । 
ਐਸ ਪੌਥ ਪਰਗਟ ਕੀਓ ਤੁਰਕ! ਮਾਰ ਲੰੰ ਘੇਰ 1 385 ॥ 
ਪੁਨ ਮਾਲਵ ਧਰ ਜਾਇ ਕੇ ਕਾਂਸ਼ੀ ਤਹਾਂ ਬਨਾਇ । 
ਨਾਮ ਧਰਿਓ ਤਿੰਹ ਦਮਦਮਾ ਮੁਕਤਿ ਭੁਗਤਿ ਫਲਦਾਇ ॥। 386 ।। 
ਚੌਪਾਈ 
ਤਹਾਂ ਆਦਿ ਗੁਰੁ ਗ੍ਰੰਥ ਉਚਾਰੋ । ਨਵਮ ਗੁਰੂ ਬਾਨੀ ਸੋਗ ਧਾਰੋ । 
ਉਣਸਠ ਸਬਦ ਸਲੌਕ ਸਤਵੰਜਾ । ਪੜੋ ਵੈਰਾਗ ਲਹੈ ਹਤ ਡੌਜਾ ॥ 387 ॥ 
ਦਮਦਮਾਂ ਕਾਂਸੀ ਸਮ ਦੁਖ ਖੋਵੈ । ਬਹੁ ਬੁਧ ਸੁਧ ਲਿਖਾਰੀ ਹੋਵੈ । 
ਬੀੜ ਦਮਦਮੀ ਜਗ ਪ੍ਰਗਟਾਵੈ । ਪੜੇ ਲਿਖੇ ਸੋ ਜਨਮ ਨ ਆਵੈ ॥ 388 । 
ਦੋਹਰਾ 
ਤੁਮਰੇ ਬਚ ਬਾਣੀ ਕਰੂੰ ਨਵਮ ਗੁਰੂ ਅਸ ਧਾਰ । 
ਦੁਤੀ ਗ੍ਰਿਥ ਰਚ ਛੱਦ ਮਹਿ ਦਸਮ ਨਾਮ ਨਿਰਧਾਰ ।। 389 । 
ਚੌੰਪਾਈ 
ਦਸਮ ਰੂਪ ਜਬ ਅਪਨਾ ਧਰਉ” । ਇਹ ਬਿਧ ਚਰਿਤ$ ਜਗਤਿ ਅਤਿ ਕਰਉ” । 
ਭਗਤ ਸਿੰਘ ਪਰ ਹੋਤ ਦਿਖਾਏ । ਹੁਇ ਕਿਪਾਲ ਗੁਰ ਬਚਨ ਸੁਨਾਇ ।। 390 ॥ 
ਸੁਨ ਗੁਰ ਬਚ ਬਿਧੀਏ ਤੇ ਆਦਿ । ਭਰਮ ਨਿਵਾਰ ਲਖ ਰੂਪ ਅਨਾਦ । 
ਅਰਧ ਜਾਮ ਦਿਨ ਤਬੈ ਰਹਾਯੋ । ਸੋਦਰ ਚੌਕੀ ਮਹਿ ਮਨ” ਲਾਯੋ ॥ 391 ॥ 
ਰ ਰ ਦੋਹਰਾ 
ਸ਼ਾਹਿ ਨਿਕਟ ਜਾਵਹਿਂ ਗੁਰੂ ਜਬ ਸ਼ਾਹ ਕਰਹਿ ਯਾਦ । 
ਪੁਨ ਸ਼ਿਕਾਰ ਖੇਲਹਿੰ ਪ੍ਰਭੂ ਪਰਸ਼ੋਤਮ ਮਿਰਜਾਦ ॥ 392 ॥ 
ਚੰਪਾਈ 
ਪਾਂਚ ਦਿਵਸ ਇਹ ਭਾਂਤਿ ਬਿਤਾਇਸ । ਸ਼ਿਕਾਰ ਖੇਡ ਹਿਤ ਸ਼ਾਹਿ ਸਿਧਾਇਸ । 
ਸ਼ਾਹਿ ਸੈਨ ਸੰਗ ਲਈ ਅਪਾਰਾ । ਕਹੀ ਸੁ ਜੁਰੈ ਸੁਆਨ ਹਜ਼ਾਰਾਂ । 393 ॥ 
ਸ੍ਰੀ ਗੁਰ ਅਗ ਸ਼ਿਕਾਰ ਖਿਲਵਾਹਿ । ਬਨ ਕੇ ਜੀਵ ਜੌਤ ਬਹੁ ਘਾਵਹਿ । 
ਸ਼ਾਹ ਭੇਟ ਸ੍ਰੀ ਗੁਰ ਸਿਉ" ਭਈ । ਦੇਖ ਸ਼ਾਹਿ ਮਨ ਚਿੰਤਾ ਲਈ ।। 394 ।। 
“ਅ ਤੋਂ ਏ ਪੋਬੀ ਕੋ ਸਨਮੁਖ ਆਏ £ਅ ਪੌਥੀ ਵਿਚੋ $% ਪੌਥ) ਮਲੋਛ 4ਅ ਤੋਂ ਏ ਪੌਥੀ ਮੁਕਤ) ਪਾਵੇ 
$% ਪੋਥੀ ਕੌਤਕ ਰ 





ਅਧਿਅਇ ਅੱਠਵਾਂ 287 


ਦੌਹਰਾ 
ਸ੍ਰੀ ਗੁਰੂ ਮਾਰਤ ਜੀਵ ਕਉ ਦਯਾ ਨਾ ਮਨ ਮਹਿ ਧਾਰ । 
ਹਿੱਸ ਧਰਮ ਇਹ ਸ਼ਾਹਿ ਕਉ ਦਯਾ ਪੀਰ ਗੁਰ ਸਾਰ ॥ 395।। 
ਭੁਜਗ ਪ੍ਰਯਾਤ ਛਦ 
ਮਨ ਐਸ ਗੋਈ ਮੁਖੋ ਐਸ ਗਾਈ । ਚਲੋ ਪੀਰ ਆਗੇ ਘਨੇ ਜੀਵ ਘਾਈ । 
ਗੁਰੁ ਬੈਨ ਮਾਨੇ ਚਲੋ ਸ਼ਾਹ ਸੰਗੇ । ਚਲ) ਸੈਨ ਐਸੇ ਸੁ ਗੈਗਾ ਤਰੌਰੈ । 396 ॥ 
ਕਿਤੇ ਪਾਸ ਪੇਲੋਂ ਕਿਤੇ ਤੇਗ ਝਾਰਹਿ । ਕਿਤੇ ਮਾਰ ਬੋਦੂਕ ਜੀਵੇ ਸੈਘਾਰਹਿੰ । 
ਬਨੰ ਮਧ ਖੋਲਿਓ ਸੁ ਐਸੇ ਸ਼ਿਕਾਰਾ । ਆਯੋ ਭੀਮ ਸਿੰਘ ਬਲੀ ਭਭਕਾਰਾ । 397 ॥ 
ਭਜੀ ਸੈਨ ਸਾਰੀ ਹਰੀ ਤਾਸ ਖਾਏ । ਗੁਰੁ ਸੈਨ ਠਾਂਢੀ ਨਹੀ ਪਾਛੋ ਧਾਏ । 
ਧਰਿਓ ਸ਼ਾਹ ਭੰ ਕਉ ਗੁਰੂ ਕਉ ਸੁਨਾਯੋ । ਕਰੋ ਰਛ ਮੌਰੀ ਬਲੀ ਸਿੰਘ ਆਯੋ 
1 398 ।। 
ਦੌਹਰਾ 
ਸ਼ਾਹ ਬੈਨ ਸ੍ਰੀ ਗੁਰੁ ਸੁਨੇ ਉਤਰੇ ਹੈ ਭੂਆ ਆਇ । 
ਢਾਲ ਹਾਥ ਜਮਧਰ ਲਯੋ ਚਲੇ ਸਿੰਘ ਸਮੁਹਾਇ ।। 399॥ 
ਚੌਪਾਈ 
ਰੂ ਸੈਨ ਮੁਖ ਗੁਰੂ ਉਚਾਰੇ । ਸ਼ਾਹ ਖੜੋ ਗੁਰੁ ਓਰ ਨਿਹਾਰੈ । 
ਕਲ ਸੀ ਗੁਰੁ ਧਾਏ ਔਸੇ । ਦਸਰਥੀ ਰਾਵਨ ਪਰ ਜੈਸੇ ।। 400 ॥ 
ਉ 


ਦਹਰਾ 
ਦਾਏ” ਹਾਥ ਜਮਧਰ ਲਈ ਸੀ ਗੁਰੁ ਤਹਿ ਉਰ ਫਾਰ । 
ਸਿੰਘ ਮ੍ਰਿਤ ਭੂ ਪਰ ਪਰਾਂ ਜੈ ਜੰ ਕੀਨ ਉਚਾਰ ।। 402॥ 
ਚੌਪਾਈ _ 
ਉਤਰ ਸ਼ਾਹ ਗੁਰੂ ਕੇ ਢਿਗ ਆਯੋ । ਦਿਖ ਕੇਹਰ” ਮਨ ਮਹਿ ਬਿਸਮਾਯੋ । 
ਕੇਹਰ ਬਪੁ ਤੇ ਤਨ ਪ੍ਰਗਟਾਨਾ । ਸੁਰ ਸੰਦਰ ਨਹਿ ਜਾਤ ਬਖਾਨਾ ।। 403 ।। 
ਗੁਰ ਉਪਰ ਸਰ ਕੀਨੀ ਬਰਖਾ । ਪੁਸ਼ਪਨ ਕੀ ਧਾਰਿਯੋ ਮਨ ਹਰਖਾ । 
ਨਭ ਤੇ ਉਤਰਯੋ ਸੁੰਦਰ ਯਾਨਾ । ਤਿਹ ਸੁਰ ਗੁਰੂ ਕਉ ਬੰਦਨ ਠਾਨਾ ।404॥ 
ਦਹਰਾ 
ਕਰ ਬੋਦਨ ਗੁਰੁ ਕਉ ਤਬ ਯਾਨ ਮਧ ਬੈਠਾਇ । 
ਚਲਜਯੌ ਭਿਸ਼ਤ ਕਉ ਸ਼ਾਹ ਦਿਖ ਤਾਂਕੋਂ ਕਹਾ ਸੁਨਾਇ ।। 405 ॥ 


ਅ ਪੌਥੀ ਧਰ £ਅ ਤੁ ਏ ਪੌਥੀ ਰਾਂਮਚੈਦ੍ਰ੍‌ “ਅ ਪੋਥੀ ਸਿਂਘ ਏ ਪੋਥੀ ਬਬਰ $ਅ ਪੋਥੀ ਸਰਗ 


2688 


ਗੁਰ ਖਿਲਾਸ ਪਾਤਸਰੀ ੬ 


ਚੌਪਾਈ 
ਕੌ ਹੋ ਨਰ ਤੁਮ ਕਹਾ ਸਿਧਾਰਿਓ । ਕੌਂਸ ਪਾਪ ਕੇਹਰ ਬਪੁ ਧਾਰਿਓ । 
ਨਿਜ ਬਿ੍‌ਤੌਤ ਸਭ ਭਾਖਨ ਕੀਜੈ । ਕਹਹੁ ਪ੍ਰੰਨ ਜਿਹ ਮੁਕਤੀ ਲੀਜੰ ॥ 406 ।। 
ਰ ਸਰੋਬਾਚ 
ਸੁਨਹੁ ਸ਼ਾਹ ਧੰਨ ਤੇ ਕਉ ਆਹੀ । ਐੱਸ ਪੀਰ ਜਾਂਕੇ ਜਗ ਮਾਹੀ । 
ਅਮਰਦਾਸ ਗੁਰ ਕੈ ਨਿਕਟਾਰ । ਹਉ” ਅਕਬਰ ਮਗ ਥਾ ਇਕ ਬਾਰ ॥ 2070 
ਰ ਦੌਹਰਾ ਰ 
ਮਸੇਰ ਭਾਤ ਤੁਹਿ ਤਾਤ ਕਉ ਹਉ ਬਲ ਬੁਧਿ ਅਪਾਰ । 
ਤੌਹਿ ਪਿਤਾ ਸੰਗਿ ਮੈ ਗਯੋ ਦਿਨ ਇਕ ਗੁਰ ਨਿਕਟਾਰ ।। 408 ॥ 
ਚੌਪਾਈ 
ਗੋਦਵਾਲ' ਪਿਤ ਤੇਰਾ ਗਯੋ । ਅਪਾਰ ਭੋਟ ਤਹਿ ਰਾਖਤ ਭਯੇ । 
ਇਹ ਦਿਖ ਮਮ ਮਨ ਰਿਸ ਉਪਜਾਈ । ਹਿੰਦੂ ਗੁਰੁ ਕਉ ਪ੍ਰਜ ਚੜਾਈ ।। 409 ॥ 
ਬਹੁ ਨਿੰਦਾ ਹਮ ਗੁਰ ਕੀ ਕਰੀ । ਸਿੰਘ ਦੇਹ ਇਹ ਕਾਰਨ ਧਰੀ । 
ਭਯੋ ਮੁਕਤ ਗੁਰ ਦਰਸ਼ਨ ਪਾਯੋ । ਗੁਰ ਪ੍ਰਤਾਪ ਭਵ ਪੰਥ ਮਿਟਾਯੋ । 410 ॥ 
ਰ ਦੌਹਰਾ 
ਸਨਹੁ ਸ਼ਾਹ ਸਤਿ ਸਿਖ ਮਮ ਸੈਤਿ ਜਾਨ ਗੁਰ ਪੀਰ । 
ਐਸ ਭਾਖ ਜਾਵਤ ਭਯੋ ਭਿਸ਼ਤ ਓਰ ਧਰਿ ਧੀਰ ॥ 41104 
ਚੌਪਾਈ 
ਸੀ ਗੁਰ ਸ਼ਾਹ ਦਿ੍‌ਸ਼ਟਿ ਵਹੁ ਆਯੋਂ । ਔਰ ਕਿਸੀ ਨਹਿ ਨੌਨ ਲਖਾਯੋਂ । 
ਭਗਤ ਸਿੰਘ ਗੁਰੂ ਚਰਿਤ ਦਿਖਾਏ । ਤਬੈ ਸ਼ਾਹ ਮਨ ਨਿਹਚਾ ਪਾਏ ॥ 412 ॥ 
ਹਾਥ ਜੋਰ ਗੁਰੁ ਕੇ ਪਗ£ ਪਰਾ । ਗੁਰੂ ਬਖਸ਼ ਸੋਸ ਹਮ ਹਰਾ । 
ਇਹ ਬਿਧ ਬਨ ਮਹਿ ਖੋਲ ਸ਼ਿਕਾਰਾ । ਸ਼ਾਹ ਆਪਨੇ ਧਾਮ ਸਿਧਾਰਾ । 413 ॥ 
ਦੇ ਹਰਾ 
ਨਿਜ ਡੇਰੇ ਆਵਤ ਭਏ ਹਰਿਗੋਵਿੰਦ ਸੁਖ ਖਾਨ । 
ਕੌਤਕ ਕਰਤ ਅਪਾਰ ਨਿਤ ਸ੍ਰੀ ਗੁਰੂ ਕ੍ਰਿਪਾ ਨਿਧਾਨ ।। 414॥ 
ਰਠਾ 
ਸਗਤ ਭਈ ਨਿਹਾਲ ਸ੍ਰੀ ਗੁਰੂ ਰੂਪ ਨਿਹਾਰ ਕੇ । 
ਸੀ ਗੁਰ ਸਦਾ ਕ੍ਰਿਪਾਲ ਇਛ ਪੂਰਿ ਸਬ ਕੀ ਕਰਹਿ ॥ 415 । 
ਚੰਪਾਈ ਰ 
ਦੁਤੀ ਦਿਵਸ ਤਬ ਸ਼ਾਹ ਪਠਾਯੋ । ਖਾਂ ਵਜੀਰ ਗ੍ਰਰੁ ਕੌ ਨਿਕਟਾਂਯੋ । 
ਆਪ ਸ੍ਰੀ ਗੁਰੂ ਈਹਾਂ ਨ ਆਵਹਿ । ਆਇ ਆਪ ਹਮ ਦਰਸ਼ਨ ਪਾਵਹਿ । 160 


ਵ31। 


ਅ ਪੋਥੀ ਗੋਬਿੰਦਵਾਲ 28 ਤੋਂ ਏ ਪੋਥੀ ਚਰਨੀ %% ਪੋਥ) ਸਤਿਗੁਰ 


ਅਧਿਆਇ ਅੱਠਵਾਂ 2.9 


ਖਾਂ ਵਜੀਰ ਤਬ ਗੁਰ ਪਹਿ ਆਇ । ਕਹੀ ਬਾਤ ਸਭ ਹੀ ਸਮਝਾਇ । 

ਤਬੈ ਸ਼ਾਹ ਗੁਰ ਕੈ ਢਿਗ ਆਯੋ । ਕ੍ਰਿਪਾ ਸਿਧ ਕਾ ਦਰਸ਼ਨ ਪਾਯੋ । 417 ॥ 
ਦੋਹਰਾ 

ਗਰਿ ਔਚਰ ਕਉ ਡਾਰ ਕੌ ਸਦ' ਪਾਂਚ ਰੁਪਯਾਂ ਧਾਰ । 

ਮੁਖ ਸਿਉ" ਅਸਿ ਬਿਨਤੀ ਕਰੀ ਰਛ ਰਛੱ” ਕਰਤਾਰ ।। 418 ॥ 


ਚੌਪਾਈ 
ਬਹੁ ਆਦਰ ਗੁਰ ਤਾ ਕੌ ਦਯੋ । ਸਾਹਿ ਬਿਨ ਕਰ ਪਯਾਨਾ ਕਯੋਂ । 
ਐਸੇ ਸ਼ਾਹਿ ਨਿਤ ਚਲਿ ਆਵੈ । ਪਾਂਚ ਸਦ! ਰੋਜ ਸੋ ਪਰਜ ਚੜਾਵੈ । 419। 
ਦਿਖ ਚੈਦੂ ਮਨ ਮੋ$ ਰਿਸ ਖਾਈ । ਪਰ ਤਾ ਕਿਉ” ਵਸ ਕਛੁ ਨ ਚਲਾਈ । 
ਅਸ਼ਟ ਦਿਵਸ ਯੋ ਬੀਤਤ ਭਏ । ਨੌਮੋ ਦਿਵਸ ਸਾਥ ਤਹਿ ਕਏ ॥ 420 ॥ 
ਦੋਹਰਾ 
ਚੰਦੂ ਸਾਥ ਲਵਾਇਕੌ ਅਯੋ ਸ਼ਾਹ ਗੁਰ ਪਾਸ । 
ਗੁਰ ਆਗੇ ਪੂਜਾ ਧਰੀ ਪੁਨਾ ਕੀਨੀ ਅਰਦਾਸ ।। 421 ।॥ 
ਚੌਪਾਈ 
ਦਿਖ ਚੈਦੁ ਮਨ ਮਹਿ ਖੁਨਸਾਯੋ । ਸ੍ਰੀ ਗੁਰ ਤਿਹ ਮਨ ਤਬ ਕ੍ਰਮਾਯੋਂ । 
ਚਾਂਹਤ ਚਰਿਤ ਅਨਿਕ ਬਿਸਥਰਉ' । ਬੋਧ ਜੀਵ ਕਉ ਮੰਚਨ ਕਰਉ” । 422 ॥ 
ਭਗਤ ਸਿੰਘ ਪੁਨ ਸੋਸ ਅਲਾਯੋ । ਹੈ ਪ੍ਰਭ ਬੋਧ ਮੁਕਤਿ ਕਿਮ ਗਾਯੋਂ । 
ਮਨੀ ਸਿੰਘ ਕਹਿ ਤਮ ਗ੍ਸ ਜੀਵਾ । ਗੁਰ ਚਰਿਤ ਸੁਨ ਮਿੰਟ ਦੁਖ ਸੀਵਾ ।। 423 । 
ਦੌਹਰ” 
ਕਛ ਯਹਿ ਕਾਰਣ ਔਰ ਹੈ ਗੁਵਾਲਯੋਰ ਮਹਿ ਜਾਨ । 
ਬੈਦੀਖਾਨੇ,ਪਰੇ ਨਿਪ ਜਾਚਤ ਕਿਰਪਾ ਨਿਧਾਨ ॥ 424 ॥ 
ਚੌਪਾਈ 
` ਆਏ ਗੁਰੂ ਤਿਨਹਿ ਸੁਨ ਪਾਏ । ਇਮ ਜਾਚਤ ਗੁਰ ਬੈਧ ਕਟਾਏ । 
` ਸਇਨੀ ਪੁਰ ਹਰਦਾਸ ਧਿਆਏ । ਸ੍ਰੀ ਗੁਰ ਕਬ ਮੌਹੇ ਦਰਸ ਦਿਖਾਏ ॥ 425 ॥ 
ਤਿਹ ਮਨ ਕੀ ਜਾਨੀ ਗੁਰੁ ਬਾਤਾ । ਚੌਦੂ ਮਨ ਅਤਿ ਭ੍ਰਮ ਧਰ ਜਾਤਾ । 
ਕਰ ਬੈਦਨ ਤਬ ਸ਼ਾਹ ਸਿਧਾਯੋ । ਚੰਦੂ ਚਲਿ ਆਪਨੇ ਗ੍ਰਿਹਿ ਆਯੋਂ ॥ 426 ॥ 
ਦੋਹਰਾ 
ਮਨ ਮਹਿ ਕਰਤ ਉਪਾਵ ਕੋ ਤਿਸੈ ਅਧਿਕ ਤਨ ਦਾਹ । 
ਅਵਲ ਪੂਛ ਨਜ੍ਹਮ ਦੇ ਬੈਠ ਤਖਤ ਪੁਨ ਸ਼ਾਹ ॥ 427 ॥ 


ਰਲ ਕਲ=ਸਕ=ਾਲ 
1੪ ਪੋਥੀ) ਸਤ £ਅ ਪੋਬੀ ਰਛਯਾ ਕਰਹੁ “ਦ ਪੌਥੀ ਮਾਹਿ 


290 ਗੁਰ ਬਿਲ'ਸ ਪਾਤਸ਼ਾਹੀ ੬ 


ਚੌਪਾਈ 

ਪਰੀ ਰੈਨ ਤਾਕੇ ਗ੍ਰਿਹਿ ਗਯੋਂ । ਰਿਸ਼ਵਤ ਪਾਂਚਾਂ ਸਹਸ ਤਿੰਹ ਦਯੋ । 

ਧਨ ਦੇ ਕਰਿ ਪੁਨ ਬਿਨਤਿ ਅਲਾਈ । ਨਜੂਮੀ ਤੁਮ ਮਮ ਕਰਹੁ ਸਹਾਈ ।। 428 ॥। 

ਨਜ੍ਹਮੀ ਕਹਯੋ ਕਹੋ ਸੌ ਕਰਉ । ਤੁਮਰੇ ਕਹੇ ਨਾਇ ਹਉ ਟਰਉ । 

ਚੋਦੂ ਕਹੀ ਬਾਤ ਤਿਹ ਐਸੀ । ਪਾਪੀ ਕੇ ਮਨ [ਮਾਹਿ ਥੀ ਜੈਸੀ ॥ 429 ॥ 
ਦੋਹਰਾ 

ਜਬੇ ਸ਼ਾਹ ਪ੍ਰਛਨ ਕਰਹਿ ਤ੍ਰਮਤੇ ਤਖਤ ਬਠਾਇ । 

ਤਬ ਤੁਮ ਨਿਜ ਸਿਰ ਫੇਰਕੇ ਮੁਖ ਤੇ ਨਾਂਹਿ ਕਰਾਇ ॥ 430 ॥ 
ਚੰਪਾਈ 

ਜਬੇ ਸ਼ਾਹ ਫਿਰ ਬਾਤ ਅਲਾਈ । ਭਾਖਹੁ ਸਤੀ ਸਾੜ ਹੈ ਆਈ । 

ਹਰਿ ਗੋਵਿੰਦ ਸੋਢੀ ਕਉ ਹੋਈ । ਰਹੇ ਗੁਵਾਲੌਯਰ ਭਜਨ ਕਰ ਸੋਈ । 

ਤੁਮਰੇ ਹਿਤ ਤਉ ਖੇਦ ਮਿਟਾਵੈ । ਨਹਿ ਤਉ ਬਹੁਤ ਖੇਦ ਪ੍ਰਗਟਾਵੈ । 

ਨਜੂਮੀ ਮਾਨ ਲਈ ਰਿਦ ਧਾਰ । ਚੋਦੂ ਕਹਾ ਦਰਬ ਦੇਉ” ਭਾਰ ॥ 431 ॥ 
ਦੌਹਰਾ 

ਨਜ੍ਹਮੀ ਕਉ ਬਹੁ ਲੌਭ ਦੈ ਚੈਦੂ ਆਯੋ ਧਾਇ । 

ਸਾਰੀ ਨਿਸ ਤੜਫਤ ਰਹਿਯੋ ਨੀਦ -ਪਰੀ ਨਹਿ ਆਇ ।। 432। 
ਚੌਪਾਈ 

ਭਯੋ ਭੋਰ“ ਚੋਦੂ ਤਹਿ ਗਲੋਂ । ਸ਼ਾਹ ਨਿਕਟ ਜਾਇ ਪ੍ਰਾਪਤ ਭਯੋ । 

ਸ਼ਾਹ ਨਜੂਮੀ ਕਉ ਤਬ ਕਹਾ । ਬੋਠਉ ਤਖਤ ਭਾਖ-ਸਖ ਲਹਾ ।। 433 । 


ਨਜੂਮੀ ਤਬ ਨਿਜ ਸੀਸ ਹਲਾਯਉ । ਸ਼ਾਹ ਕਹਾ ਕਿਹ ਖੇਦ ਜਨਾਯਉ । 
ਆਗੇ ਖੋਦ ਕਰੋ ਨਹਿ ਐਸਾ । ਅਬ ਨਜੂਮ ਦੇਖਿਯਓ ਤੁਮ ਕੈਸਾ । 434। 


ਨਜੂਹਮੀ ਸਾੜ ਸਤੀ ਕਹਿ ਆਈ । ਪੂਛ ਸ਼ਾਹ ਕਿਹ ਜਤਨ ਮਿਟਾਈ । 
ਕਹ ਨਜ੍ਰਮਿ ਸੋਢੀ ਕਉ ਹੋਈ । ਹਰਿ ਗੋਵਿੰਦ ਨਾਮ ਪੁਨ ਸੋਈ ।। 435।। 
ਦੰਹਰਾ 
ਚਾਲੀ ਦਿਵਸ ਗੁਲੌਰ ਮਹਿ ਕਰੇ ਜਾਪ ਤੁਹਿ ਹੇਤ । 
ਤਬੈ ਖੋਦ ਤਮਰੋਂ ਮਿਟੇ ਨਹਿ ਭਾਰੀ ਦਖ ਲੇਤ। 436 ।। 
ਕੁਡਲੀਆ 
ਤਬੈ ਸ਼ਾਹ ਚਿੰਤਾ ਕਰੀ ਅਸ ਸੋਢੀ ਕਹਿ ਹੋਇ । 
ਜਾਇ ਜਾਪ ਮਮ ਹਿਤ ਕਰੋ ਖੇਦ ਮਿਟਾਵੈ ਸੋਇ । 
ਖੇਦ ਮਿਟਾਵੈ ਸੋਇ ਕਹੋਂ ਅਸ ਨਰ ਕਹਿ ਹੋਈ । 
ਦੇਵਉ ਦਰਬ ਅਪਰ ਭਾਖ ਨਰ ਐਸਾ ਜੋਈ । 


ਰਤ 
॥ਅ ਪੌਥੀ ਹਜਾਰ ££ ਪੋਥੀ ਮੈਹਿ ਅ ਪੋਥੀ ਵਿਚੋ” “ਅ ਪੌਥੀ ਪ੍ਰਤਹਿ $ਅ ਪੌਥ) ਗੋਹੇ 


ਅਧਿਆਇ ਅੰਨਵਾਂ 291 


ਕਹਿ ਚੌਦੂ ਤੁਮ ਪਾਸ ਪੀਰ ਗੁਰੁ ਜਾਂਕੋ ਆਖੋਂ । 
ਹਰਿ ਗੌਬਿਦ ਤਹਿ ਨਾਮ ਜਗਤ ਸੋਢੀ ਤਿੰਹ' ਭਾਖੰ ।॥ 437 ॥ 
ਸਵੋਯਾ 
ਸੁਨਿਕੌ ਇਮ ਤਾਹਿ ਕੇ ਬੈਨਨ ਕਉ ਪੁਨ ਸ਼ਾਹਿ ਕਹੀ ਸੋਈ ਪੀਰ ਗੁਸਾਈ । 
ਗੁਰੁ ਨਾਨਕ ਕੌ ਇਹ ਤਖਤ ਬਿਰਾਜਤ ਨਾਨਕ ਨਾਮ ਸੂ ਆਪ ਸਦਾਈ । 
ਸੁਆਹੀ ਕਹਾ ਇਹ ਨਾਨਕ ਨਾਂਹਿ ਸੋ ਬੇਦੀ ਭਏ ਸੋਢੀ ਇਹ ਗਾਈ । 
ਹਰਿ ਗੋਵਿੰਦ ਨਾਮ ਕਹੈ ਜਗ ਯਾਹਿ ਕੌ ਸੋਈ ਅਬ ਇਹ ਜਾਪ ਕਰਾਈ ॥ 438 ॥ 
ਦੌਹਰਾ 
ਸਨ ਚਦੂ ਕੇ ਬੈਨ ਕਉ ਗੁਰ ਮਾਯਾ ਭਰਮਾਇ । 
ਕਹਾ ਸ਼ਾਹਿ ਹਮ ਭੇਜਹਹਿ ਕਰੇ ਜਾਪ ਤਿੰਹ ਜਾਇ ।। 439 ॥ 
ਚੌਪਾਈ ਰ 
ਤਬੇ ਸ਼ਾਹ ਗੁਰ ਕੌ ਢਿਗ ਗਯੋ । ਭੇਟ ਰਾਖ ਯਾਂਹਿ ਭਾਖਤ?£ ਭਯੋ । 
ਹੋਂ ਗੁਰੂ ਕਰੋ ਸਹਾਇ ਹਮਾਰੀ । ਜਾ ਗ੍ਰਲੀਏਰ ਤਾਪ ਜਪੁ ਧਾਰੀ ।। 440 ॥ 
ਚਾਲੀ ਦਿਨ ਤੁਮਾਂ ਤਾਂਹਿ ਰਹਾਵਹੁ । ਬਹੁਰ ਨਿਕਟ ਹਮਰੇ ਪ੍ਰਭੁ ਆਵਹੁ । 
ਨਜ੍ਹਮੀ ਸਾਢ ਸਤੀ ਕਹਿ ਆਈ । ਇਹ ਕਾਰਨ ਗੁਰੂ ਤਹਿੰ ਪਠਾਈ ॥ 441 ॥ 
ਦੌਹਰਾ 
ਤਬੈ ਸ਼ਾਹਿ ਕਉ ਗੁਰੁ ਕਹਾਂ ਤੋਹਿ ਖੱਦ ਨਹਿ ਕੌਇ । 
ਸਾੜ ਸਤੀ ਜਾ ਕਉ. ਅਈ ਕਾਲ ਤਿਸੀ ਕਉ ਹੋਇ ।। 442।। 
ਚੌਪਾਈ 
ਹਮਰੇ ਗਏ ਖੋਦ ਮਿਟ ਜਾਇ । ਚਾਲੀ ਦਿਨ ਹਮ ਤਹਾਂ ਰਹਾਇ । 
ਇਹ ਕਹਿ ਸ੍ਰੀ ਗੁਰ ਭਏ ਤਿਆਰ । ਪਾਂਚ ਸਿਖ ਸੈਗਿ ਅਪਨੇ ਧਾਰ ।। 443 ॥ 
ਸੰਨਾ ਕਉਂ ਗੁਰ ਆਇਸ ਦਈ । ਰਹਹੁ ਈਹਾਂ ਤੁਮ ਚਿੰਤ ਨ ਕਈ । 
ਲਿਖ ਪਰਵਾਨਾ ਤਾਂਹਿ ਪਠਾਯੋਂ । ਆਗੇ ਗੁਰ ਸੁਭ ਠੌਰ ਬੈਠਾਯੋ । 444॥ 
ਦੋਹਰਾ 
ਹਰਿਦਾਸ ਓਰ ਪਾਤੀ ਲਿਥੀ ਚੌਦੂ ਰਿਸ਼ਵਤ ਭਾਖ । 
ਪਾਂਚ ਸਹਿਸ' ਤਹਿ ਦੇਇ ਹਉ” ਗੁਰੂ ਜਹਿਰ ਦੋਹਿ ਤਾਖ । 445॥ 
ਚਪਾਈ 
ਪਾਤਿਸ਼ਾਹ ਕਾਂ ਲਿਖਯਾ ਆਯੋ । ਹਰਿਦਾਸ ਵਾਚ ਮਨ ਮਹਿ ਸੁਖ ਪਾਲੋ । 
ਚੌਦੂ ਕੀ ਪਾਤੀ ਪੁਨਿ ਆਈ । ਸੋਈ ਵਾਚ ਤਿੰਹ ਮਨ ਦੁਖ ਆਈ ।। 446 । 


ਪਟ ਪੋਥੀ ਤਿਨ “£ਅ ਪੌਥ) ਅਖਾਂਤ 5 ਪੌਥੀ ਗੁਰ “ਅ ਪੌਥੀ ਹਜਾਰ 


292 ਗੁਰ ਬਿਲ'ਸ ਪਾਤਸ਼'ਹੀ ੬ 


ਦੋਹਰਾ 
ਭੰਗਤ ਸਿੰਘ ਹਰਿਦਾਸ ਕਉ ਜਮਾਦਾਰਾਂ ਗੜ ਜਾਨ । 
ਆਗੇ ਕਰਤ ਧਿਆਨ ਗੁਰ ਆਵਹਿੰ ਕ੍ਰਿਪਾ ਨਿਧਾਨ । 447 ।। 
ਚੌਪਾਈ 
ਪਾਂਚ ਸਿਖ ਸੈਗਿ ਅਪਨੇ ਧਾਰ । ਸ੍ਰੀ ਗੁਰ ਗਏ ਸੁ ਤਹਾਂ ਮੁਰਾਰ । 
ਹਰਿਦਾਸ ਦੇਖ ਮਨ ਮਹਿ ਸੁਖ ਪਾਯੋ । ਚਰਨੰਬੂਜ” ਮਨ ਮਹਿ ਲਪਟਾਯੰ । 448 ॥ 
ਸੀ ਗੁਰ ਕਹਾਂ ਸੁਨਹੁ ਮਨ ਜੈਸੀ ॥ ਕਹਿ ਹਰਿਦਾਸ ਮੈ" ਕਹੋ ਨਾ ਕੇਸੀ । 
ਚੰਦੂ ਪਾਤੀ ਜੋਇ ਲਿਖ ਪਠਾਈ । ਦਿਖਾਇ ਗੁਰ ਕਉ ਅਗਨਿ ਜਲਾਈ ।। 449 ॥ 
ਦੋਹਰਾ 
ਆਫਛੋ ਪਲੰਘ ਡਸਾਇਕੈ ਸੀ ਗੁਰੁ ਤਹਾਂ ਬਨਾਇ । 
ਹਰਿਦਾਸ ਸੇਵ ਗੁਰ ਕੀ ਕਰੈ ਇਕ ਚਿਤ ਨਿਜ ਮਨ ਲਾਇ ।। 450 ।। 
ਚੌਪਾਈ) 
ਬੋਦੀ ਨਿਪ ਦਿਖ ਗੁਰੁ ਹਰਖਾਇ । ਧਰ ਮਨ ਮਹਿ ਅਬ ਬੋਧ ਕਟਾਏ । 
ਰੁਪਏ ਪੰਜ ਸੈ ਸ਼ਾਹ ਪਠਾਵਹਿ । ਸੀ ਗੁਰੁ ਭੌਜਨ ਤਾਂਹਿ ਕਰਾਵਹਿੰ । 451 । 
ਦਹਰਾ 
ਬੈਦੀ ਖਾਨੇ ਜੋ ਪਰੇ ਤਾਂਕੋ ਦੇਤ ਖਵਾਇ । 
ਸੰਗੀ ਨ ਗੁਰੁ ਕਰਹਿ ਐਸੇ ਨਿਤ ਕਰਾਇ ॥ 452 ।। 
ਚੌਪਾਈ 
ਤਬ ਜੋਠੇ ਯੋ ਬਿਨਤਿ ਉਚਾਰੀ । ਹੈ ਗੁਰ ਤ੍ਰਮ ਨਹਿ ਭੌਜਨ ਧਾਰੀ । 
ਸ੍ਰੀ ਮੁਖ ਕਹਾਂ ਕਿਰਤ ਕਰ ਲਿਆਵਉ । ਸੋ ਭੋਜਨ ਹਮ ਕਉ ਕਰਵਾਵਉ ।। 453 ।। 
ਜਿਖਨ ਮਾਨ ਬਾਤ ਸੌ ਲਈ । ਆਗਿਆ ਗੁਰੁ ਹਰਿਦਾਸ ਕਉ ਦਈ । 
`. ਆਇ ਜਾਇ ਸਿਖ ਨਾਂਹਿ ਹਟਾਵਉ” । ਤਿਨ ਕਹਿ ਜੌ ਇਹ ਇਛ ਕਰਾਵਉ ।। 454।। 


ਦੋਹਰਾ 
ਭਗਤ ਸਿੰਘ ਸੁ ਨਿਦੇਸ ਲੈ ਗੁਰ ਕੀ ਧਾਰੇ ਜਾਇ । 
ਕਿਰਤਿ ਨਿਸਾ ਸਾਰੀ ਕਰੈ ਠਠਿਆਰਾ! ਹਾਟ ਪੁਨ ਆਇ ।। 455 ।। 
ਚੰਪਾਈ 
ਜੌ ਕਛ ਤਿਰਤ ਰੌਜ ਕਰ ਲਿਆਵਹਿ । ਆਇ ਦਿਵਸ ਪ੍ਰਸਾਦਿ ਕਰਾਵਹਿਂ। 
ਸੌ ਪ੍ਰਸਾਦਿ ਸ੍ਰੀ ਸਤਿਗੁਰ ਕਰਹਿ । ਪਾਂਚ ਸਿਖ ਸੌਦੇ ਮੁਖ ਧਰਹਿੰ । 556 ॥ 
ਬੁੰਦੀ ਨ੍ਰਿਪ ਮਨ ਮਹਿ ਸੁਖ ਪਾਯੰ । ਆਛ ਭੰਜਨ ਨਿਤ ਕਰਾਯੋ 11 
ਸਭੁ ਭਾਂਖਹਿਂ ਗੁਰੁ ਈਹਾ ਰਹਾਇ । ਹਮ ਭੌਜਨ ਇਹ ਨਿਤ ਖਵਾਇ ।। 457 ॥ 


44" 
13 ਹੂਬੀ ਗਿਲੰਦ'ਰ (ਪੋਥੀ ਚਰਨਕਮਲ ਦੁ ਪੋਥੀ ਲੌਹਾਰ 


ਅਧਿਆਇ ਅੱਠਵਾਂ 293 


ਦੋਹਰਾ 
ਬਾਦਿਸ਼ਾਹ ਐਸੇ ਪਠੇ ਦਿਖ ਗੁਰ ਖੇਦ ਨ ਪਾਇ । 
ਚਦੂ ਐਸੇ ਕਹਿਤ ਹੈ ਮਾਰੋ ਜ਼ਹਿਰ ਦਵਾਇ! ।। 458 ॥। 
ਚੌਪਾਈ ਜਾ 
ਹਰਿਦਾਸ ਸੇਵ ਗੁਰੂ ਕੀ ਬਹੁ ਕਰੇ । ਨਿਸ ਦਿਨ ਗੁਰ ਆਯਸ ਅਨ੍ਸਰੇ । 
ਇਹ ਬਿਧ ਚਾਲੀ ਦਿਵਸ ਬਿਤਾਇ । ਦਯਾ ਸਿੰਧ ਭਾਖੋ ਪ੍ਰਗਟਾਇ ।। 459 ॥ 
ਪੁਨ ਜੇਠਾ ਮਨ ਮਹਿੰ ਯੌ ਲਯਾਇ । ਬਤਾਲੀ ਦਿਵਸ ਸੁ ਗਏ ਵਿਲਾਇ । 
ਬਾਦਸ਼ਾਹ ਨਹਿੰ ਗੁਰੂ ਮਿਲਾਇ । ਰਾਜ ਸਾਜ ਮਦ ਤਿੰਹ ਮਨ ਆਇ ॥ 460। 
ਦੋਹਰਾ 
ਅਸੀ ਬਾਤ ਬਿਚਾਰ ਕੌ ਲੀਨ ਪਿਰਾਣਾ ਸੰਗ । 
ਬਨ ਕੇਹਰ ਦੋਨੋ ਚਲੋ ਆਧੀ ਨਿਸ ਸੁਭ ਰੰਗ ।। 4611 
ਚੌਪਾਈ 
ਰੰਗ ਮਹਿਲ ਮਹਿ ਸ਼ਾਹ ਕੀ ਸੈਨਾ । ਪਲੰਘ ਡਸਾਇ ਧਾਰ ਸੁਖ ਐਨਾ । 
ਪਹਿਰੇ ਗਿਰਦ ਸੁ ਖਰੇ ਅਪਾਰਾ । ਮਖੀ£ ਕੀ ਨਾਂਹਿ ਗੈਮਿ ਬਿਚਾਰਾ ॥ 462 ॥ 
ਤਬ ਕੇਹਰ ਤਹਿ ਪ੍ਰਾਪਤਿ ਭਏ । ਸ਼ਾਹ ਉਦਰ ਕੇਹਰ ਪ੍ਰਗਟਏ । 
ਹਾਇ ਹਾਇ ਤਬ ਸ਼ਾਹ ਪੁਕਾਰੀ । ਹਰਿ ਗੋਬਿੰਦ ਗੁਰ ਸ਼ਰਨਿ ਤੁਮਾਰੀ । 463 ॥ 
ਦੌਹਰਾ 
ਤਬੈ ਗੁਰੁ ਪ੍ਰਾਪਤਿ ਭਏ ਦੀਨੇ ਸ਼ੇਰ$ ਹਟਾਇ । 
ਕੇਹਰਿ ਮੁਖ ਐਸੇ ਕਹਾ ਤਬ ਤੌਕਉ ਛਡਿ ਜਾਇ । 464॥ 
ਚੰਪਾਈ 
ਨਿਸਾ ਬਿਹਾਇ ਭੌਰ ਪ੍ਰਗਟਾਯੋ । ਸ਼ਾਹਿ ਨਜੂਮੀ ਨਿਕਟ ਬੁਲਾਯੋ । 
ਭਾਖੀ ਬਾਤ ਸਿੰਘ ਭਯ ਦੀਨੋ । ਸਰੀ ਰੈਨ ਸੈਨ ਨਹਿ ਕੀਨੋ । 265 ॥ 
ਹਰਿ ਗੋਬਿੰਦ ਮਮ” ਕਰੀ ਸਹਾਇ । ਨਾਂਤਰ ਸਿੰਘ ਮੌਹਿ ਹਤਿਜਾਇ। _ 
ਨਜੂਮੀ ਕਹੀ ਸ਼ਾਹ ਸਿਉ” ਬਾਤਾ । ਸੁਪਨ ਬਾਤ ਝੂਠੀ ਨਹਿ ਸਾਚਾ ।। 466 ॥ 
ਰ ਰ ਦੋਹਰਾ 
ਸਾਰੋ ਦਿਨ ਚਿਤਤ ਰਹਯੋਂ ਪਰੀ ਰੈਨ ਤਬ ਆਇ । 
ਕਨਾਤ ਲੋਹ ਗਿਰਦੇ ਧਰੀ ਤਬੋ ਸ਼ਾਹ ਅਪਨਾਇ ॥ 467॥ 
ਅਰਧ ਨਿਸਾ ਜਾਵਤ ਭਈ ਅਏ ਸਿੰਘ ਰਿਸ ਧਾਰ । 
ਸ਼ਾਹਿ ਉਦਰ ਠਾਢੇ ਭਏ ਕੀਨੋ ਬਚਨ ਉਚਾਰ ।। 468 ॥ 


'ਅ ਪੋਥੀ ਖਵਇ 2 ਪੋਥੀ ਚੀਂਟੀ _&% ਤੋਂ ਏ ਪੌਖੀ ਸਿੰਘ 'ਅ ਪੌਥੀ ਮੋਹਿ % ਤੇ ਏ ਪੋਥੀ ਕੋ£੬ 


294 ਗੁਰ ਬਿਲਾਸ ਪਾਤਜ਼ਾਹ) ੬ 


ਚੌਪਾਈ 
ਤੁਮ ਗੁਰ ਕਉ ਦੀਓ ਖੇਦ ਮਹਾਇ । ਤੋੰ ਦਿਨ ਉਪਰ ਗਏ ਵਿਹਾਇ । 
ਤੁਮ ਕਉ ਰਾਜ ਮਾਨ ਬਹੁਂ ਭਯੋਂ । ਸ੍ਰੀ ਗੁਰੂ ਕਉ ਨਹਿ ਨਿਕਟ ਬ੍ਰਲਯੋ । 469 ॥ 
ਬਾਦਿਸ਼ਾਹ ਤਬ ਅਤਿ ਦੁਖ ਪਾਯੋ । ਸੀ ਗੁਰ ਕਉ ਤਬ ਨਾਮ ਅਲਾਯੋ ॥ 
ਕਹਾਂ ਪੀਰ ਮਮ ਕਰੋਂ ਸਹਾਇ । ਨਾਤਰ ਕੇਹਰਿ ਮੌਹਿ ਹਤਾਇ”£ । 470 ।। 


ਦਹਰਾ 
ਸੀ ਗੁਰੁ ਤਬ ਪ੍ਰਗਟ ਭਏ ਕੇਹਰਿ ਦਏ ਨਿਵਾਰ । 
ਐਸ ਬੋਦਗੀ ਲੌਕ ਕਉ ਤਮ ਦੇਵੋ ਦੁਖ ਭਾਰ । 471 ॥ 


ਚੌਪਾਈ 
ਭਏ ਲੌਪ ਗੁਰ ਐਸ ਅਲਾਇ । ਤਬ ਕੇਹਰ ਸੌ ਪ੍ਰਗਟ- ਸੁਨਾਇ । 
ਤੋਂ ਕਉਂ ਲੀਨੌ ਗੁਰੂ ਉਬਾਰ ।। ਨਾਂਤਰ ਕਰਤੇ ਤੌਹਿ ਸੈਘਾਰ ।। 472 ॥ 
ਪ੍ਰਾਨਨਿ ਪਿਆਰੇ ਜੇ ਨਿਜ ਜਾਨੋਂ । ਗੁਰੁ ਸਦਾ ਵਹੁ ਦੇਰ ਨਾ ਠਾਨੌ । 
ਨਾਂਤਰ ਕਾਲ ਰੌਨ ਹਤ ਤੋਹਿ । ਨਿਸਚੈ ਸ਼ਾਹ ਸੁਨਹੁ ਬਚ ਮੌਹਿ । 473 ॥ 
ਦੋਹਰਾ 
ਐਸੇ ਕਹਿ ਕੇਹਰ ਗਏ ਸ਼ਾਹਿ ਬਡੋ ਦਖ ਪਾਇ । 
ਚੰਦੂ ਅੰਰ ਨਜੂਮ ਕਉ ਲੀਨੋ ਨਿਕਟ ਬੁਲਾਇ ॥ 474।। 
ਚੰਪਾਈ 
ਨਜੂਮੀ ਕਉਂ ਚੰਦੂ ਸਿਖਲਾਯੋ । ਗਏ ਸ਼ਾਹ ਪੈ ਦੇਰ ਨ ਲਾਯੌ । 
ਸ਼ਾਹਿ ਬਾਤ ਸਭ ਦਈ ਸੁਨਾਇ । ਨਜੂਮੀ ਕਉ ਜਉ ਨਿਜ ਦੁਖ ਪਾਇ । 475॥ 
ਨਜੂਮੀ ਕਹਾ ਸੁਪਨ ਇਹ ਜਾਨਉ । ਅਵਰ ਰੋਗ ਕਉ ਲਛਣ ਮਾਨਊ । 
ਸੁਬਹ ਹੌਤ ਤਾਬੀਬ” ਬੁਲਯੇ । ਹਜ਼ਰਤ ਸੁਨਹੁ ਇਲਾਜ ਕਰਯੇ ।। 476 ।। 
ਦੋਹਰਾ 
ਭਗਤ ਸਿੰਘ ਤਬ ਭੌਰ ਦਿਖ ਲਏ ਤਬੀਬ ਬੁਲਾਇ । 
ਨਾੜੀ ਦੇਖਹਿ ਸ਼ਾਹ ਕੀ ਰੋਗ£ ਨ ਕੋਊ ਪ੍ਰਗਟਾਇ ॥ 477 ॥ 
ਚੰਪਾਈ 
ਇਹ ਠਾਂ ਐਸ ਤਹਾਂ ਜੋ ਭਈ । ਦਯਾ ਸਿੰਧ ਇਮ ਕੌਤਕ ਕਈ । 
ਜੇਠੇ ਕਉਂ ਗੁਰੁ ਕਹਾ ਉਜਾਗਰ । ਭਰ ਲਿਆਵਉ”' ਤੁਮ ਗੈਗਾ ਸਾਗਰ !! 478।। 
ਜਮਨਾ ਤੇ ਜੋਠਾ ਭਰ ਲਿਆਓ । ਪੁਨਾ ਸ੍ਰੀ ਗੁਰੁ ਬਚਨ ਅਲਾਯਓ । 
ਇਹ ਜਲ ਤੁਮ ਜਮਨਾ ਮਹਿ ਡਾਰ । ਪੁਨ ਆਵੋ ਚਲ ਨਿਕਟ ਹਮਾਰ।। 479॥ 


॥ਅ ਪੌਬੀ ਮਹਿ “ਅ ਤੋਂ ਏ ਪੋਥੀ ਹੈ ਖਾਇ #ਅ ਪੌਥੀ ਹਕੀਮ “ਦ ਪੋਥੀ ਮਰਜ 


ਅਧਿਆਇ ਅੱਠਵਾਂ ਰ੍ 295 


ਦੋਹਰਾ 
ਜੇਠਾ ਸੌ ਜਲ ਡਾਰ ਕੈ ਆਯੋ ਸ੍ਰੀ' ਗੁਰੁ ਪਾਸ । 
ਹਿ ਗੁਰੁ ਜਬ ਤੁਮ ਲਿਆਇਓ ਘਟਿਓ ਜਲ ਨਹਿ ਮਾਸ ।। 480।॥ 
ਚੌਪਾਈ 
ਬਢੀ ਨ ਜਮਨਾ ਜਲ ਡਾਰਨ ਤੇ । ਗੁਰ ਸਮਰਥ ਜਾਨ ਕਾਰਨ ਤੇ । 
ਗੁਰੁ ਕੇ ਗ੍ਰਿਹਿ ਬਲ ਸਿੰਧ ਸਮਾਨ । ਤੁਮ ਬਲ [ਲੌਟੋ]” ਜਲ ਸਮ ਠਾਨ।। 481॥ 
ਤਮ ਤਨ ਸਿਉ” ਬਲ ਨਾਹਿ ਸਮਾਵਹਿੰ । ਕਰਾਮਾਤ ਤਮ ਸ਼ਾਹਿ ਦਿਖਾਵਹਿੰ । 
ਕਹਿ ਜੇਠਾ ਸੰਗਤਿ ਦੁਖ ਪਾਯੋ । ਤੁਮ ਬਿਨ ਜਗ ਮਹਿ ਤਮ ਪ੍ਰਗਟਾਯੋ । 482 ॥ 
ਦੌਹਰਾ 
ਸੰਗਤ ਹਿਤ ਕੀਨੋ ਪ੍ਰਭ ਹਮ ਕਉ ਛਿਮਾ ਕਰਾਇ । 
ਦਯਾ ਸਿੰਧ ਕਹਿ ਕਰੋ ਤੁਮ ਤੋਕੋਉ ਜੋਇ ਸੁਹਾਇ ।। 483 ॥ 
ਚੌਪਾਈ 
ਤਬ ਜੋਠੇ ਯੌ ਕੌਤਕ ਕੀਨੋ । ਤਬੀਬ ਰੂਪ ਸੁੰਦਰ ਧਰ ਲੀਨੌ । 
ਝੋਲੀ ਧਾਰ ਕੌਧ ਨਿਜ ਲਈ । ਵੈਦ ਹਕੀਮ ਸਬਦ ਅਸ ਕਹੀ ।। 484।। 
ਐਸੇ ਭਾਖ ਦੁਆਰ ਸ਼ਾਹ ਜਾਂਈ । ਆਇ ਨਿਕਟਿ ਸ਼ਾਹਿ ਬਾਤ ਅਲਾਈ । 
ਜਾਇ ਤਿਨੌੋ ਇਹ ਭਾਂਤ ਅਲਾਯੋਂ । ਹਜ਼ਰਤ ਸੁਨਹੁ ਵੈਦ ਇਕ ਆਯੋ ।। 
ਦੌਹਰਾ 
ਆਗੇ ਆਏ ਵੌਦ ਬਹੁ ਤਾ ਕੋ ਲੀਓ ਬੁਲਾਇ । 
ਜੌਠੇ ਕਾ ਆਦਰ ਕੀਓ ਤਬੋ ਸ਼ਾਹਿ ਅਧਿਕਾਇ ।। 486 ॥ 
ਚੌਪਾਈ 
ਬਾਦਿਸ਼ਾਹ ਨਿਜ ਹਾਥ ਦਿਖਾਯੋ । ਤਬ ਜੋਠੇ ਤਿੰਹ ਹਾਥ ਹਟਾਯੋ । 
ਤਬੀਬ ਕੈਸ ਜੋ ਹਾਥ ਦਿਖਾਵੈ । ਸੂਰਤ ਦੇਖ ਨਾਂ ਰੌਗ ਲਖਾਵੈ? । 487 ॥ 
ਸੁਰਤ ਦਿਖ ਮਮ” ਰੋਗ ਪਛਾਨਾ ॥ ਬਾਤ ਇਕੰਤ ਸੁਨਹੁ ਨਿਜ ਕਾਨਾ । 
ਜਾਇ ਇਕੇਤ ਬਾਤ ਸਨ ਸ਼ਾਹ । ਕਹਿ ਜੇਠਾ ਤੁਮ ਕਸਮ ਅਲਾਹ ।। 488 ॥ 
ਦੌਹਰਾ 
ਕੇਹਰ ਤਮ ਨਿਸ ਭੈ ਦੀਓ ਅਰ ਮਰਦਨ ਤਨ ਕੀਨ । 
ਕਾਲ ਰੂਪ ਕੇਹਰ ਦੋਉ ਗੁਰੂ ਰਾਖ ਤੌਹਿ ਲੀਨ ॥ 489॥। 
ਚੰਪਈ 
ਸੀ ਗੁਰੂ ਰੂਪ ਅਲਾਹੀ ਜਾਨ । ਕਾਲ ਸਦਾ ਤਿੰਹ ਆਗਿਆ ਮਾਨ । 
ਤਾਂਤੇ ਗੁਰੁ ਕਉ ਤੁਰਤ ਬੁਲਯੋ ਯਾ ਮਹਿ ਸ਼ਾਹ ਢੇਰ ਨਹਿ ਕਯੇ ॥ 490॥ 


ਆ ਪੌਥੀ ਸਤਿ “ਅ ਪੋਥੀ ਵਿਚੋ “ਅ ਪੌਥੀ ਜਨ”ਵੇ “ਅ ਤੇ ਦ ਪੌਥੀ ਹਮ 


296 


ਗੁਰ ਥਿਲਂਸ ਪਾਤਫ਼ਾਹੀ ੬ 


ਨਾਂਤਰ ਕੇਹਰ ਆਜ ਹਤਾਵਹਿੰ । ਸਮਾ ਬਿਤੇ ਫਿਰ ਹਾਥ ਨ ਆਵਹਿ । 
ਤਬੈ ਸ਼ਾਹਿ ਤਿੰਨ ਬਦਨ ਠਾਨੀ । ਮਨ ਮੋਰੇ ਕੀ ਤੁਮ ਸਭ ਜਾਨੀ ।। 491 

_ਦੌਹਰਾ 
ਐਸ ਭਾਖ ਗਹਿ ਚਰਨ ਕਉ ਸ਼ਾਹਿ ਬਿਨ ਬਹੁ ਕੀਨ । 
ਕਹਿ ਜੇਠਾ ਚਹਿੰ ਪ੍ਰਾਨ ਜਉ” ਮਾਨ ਬਾਤ ਮਮ” ਲੀਨ ।। 492। 

ਚੌਪਾਈ 

ਕਹਾ ਸ਼ਾਹਿ ਅਬ ਡੇਰ ਨਾ ਲਾਵਉ” ॥ ਸਤਿਗੁਰ ਨਿਕਟ ਨਰ ਅਬੈ ਪਠਾਵਉ” । 
ਮਨਸਬਦਾਰ ਤਬ ਏਕ ਬ੍ਰਲਾਯੋ । ਸਮਝਾਇ ਬਾਤ ਗੁਰ ਨਿਕਟਿ ਪਠਾਯੋ । 
ਤਿਨਹਿਂ ਜਾਇ ਬਹੁ ਬੋਦਨ ਕੀਨੀ । ਸ੍ਰੀ ਗੁਰੁ ਕਉ ਅਤਿ ਹੋਇ ਅਧੀਨੀ । 
ਭਾਖਯੋ ਬਹੁਰ ਯਾਦ ਕਰ ਸ਼ਾਹ । ਦਰਸ਼ਨ ਕੀ ਮਨ ਬਢੀ ਉਮਾਹ ॥ 493 ॥ 


ਦੋਹਰਾ 


'ਬੋਦਗੀ ਤੁਮ ਇਹ ਨਾਂ ਕਰਹੁ ਅਬ ਆਵਹੁ ਮਮ ਪਾਸ । 


ਅਤਿ ਅਧੀਨ ਹੋਇ ਭੁਪਤੀ” ਇਮ ਕੀਨੀ ਅਰਦਾਸ ॥ 494। 
ਸੀ ਗੁਰੇ ਵਾਚ ।। ਚੌਪਾਈ ।। 
ਹਮ ਇਹ ਠਾਂ ਅਤਿਸੈ ਸੁਖ ਪਾਯੋ । ਗੁਰੁ ਨਾਨਕ ਚਰਨਨ ਮਨ ਲਾਯੋ । 
ਹਮ ਅਨਦ ਸਿਉ” ਇਹ ਨਾਂ ਰਹਹੋਂ । ਐਸੇ ਜਾਇ ਸ਼ਾਹ ਸਿਉ ਕਹਹੁ ॥ 496 । 
ਸੋ ਨਰ ਸ਼ਾਹਿ ਨਿਕਟ ਤਬ ਆਯੋਂ । ਗੁਰੁ ਕਾ ਸਭੀ ਸੋਦੇਸ਼ ਸੁਨਾਯੋ । 
ਬਹੁਰ ਸ਼ਾਹ ਨਰ ਸੋਇ ਪਨਠਾਵਾ । ਤੁਮ ਬਿਨ ਪ੍ਰਭੁ ਸ਼ਾਹ ਦੁਖ ਪਾਵਾ ।। 497 ॥ 
ਦੋਹਰਾ __ 
ਬਹੁਰੋ ਨਰ ਗੁਰ ਪੈ ਅਯੌਂ ਭਾਖੀ ਬਿਨਤਾ! ਅਪਾਰ । 
ਸੀ ਗੁਰ ਕਹਿ ਇਕ ਨਾਂ ਰਹੋ ਨਿਜ ਮਨ ਆਨੰਦ ਧਾਰ ॥ 498॥ 


ਚੌਪਾਈ 
[ਏਹ[“ ਸੁਨਕੌ ਨਰ ਸੋ ਮੁੜ ਆਯੋਂ । ਆਵਹਿ ਨਹਿ ਗੁਰ ਐਸ ਅਲਾਯੋ । 
ਬਾਦਸ਼ਾਹਿ ਜੇਠੇ ਕਉ ਰਰਾ । ਕਹ ਵੈਦ ਅਬ ਕੈਸੇ ਕਰਾ॥ 499॥ 
ਕਹਿ ਜੇਠਾ ਜੇ ਪ੍ਰਾਨ ਪਿਆਰੇ । ਗੁਰ ਬ੍ਲਾਵੇਂ ਦੇਰ ਨਾ ਧਾਰੇਂ । 
ਖਾਂ ਵਜੀਰ ਤਬ ਸ਼ਾਹਿ ਬੁਲਾਯੋ ! ਬਿਨੋ ਭਾਖ ਗੁਰ ਨਿਕਟ ਪਠਾਯੌ ।। 500 ।। 
ਰ ਦੋਹਰਾ 
ਖਾਂ ਵਜੀਰ ਤਬ ਜਾਇ ਕੈ ਗਰਿ ਅੰਚਰ ਨਿਜ ਡਾਰ । 
ਅਤਿ ਅਧੀਨ ਬਿਨਤੀ ਕਰੀ ਮਾਥ ਭੂਮਿ£ ਪਰ ਧਾਰ  501॥ 


8 ਪੁੰਥੀ ਮੈ ਹਿ ££ ਪੋਥੀ ਪਾਤਿਸਾਹਿ “ਅ ਪੌਥੀ ਅਰਜ $ਅ ਪੰਥੀ ਵਿਚੋਂ' ਏ ਪੌਥ? ਅਵਨ) 


ਅਧਿਆਇ ਅੱਠਵਾਂ 297 


ਚੌਪਾਈ 
ਬਹਰੋ ਗੁਰ ਕਉ ਅਸ ਅਲਾਯੋ । ਬਾਦਸ਼ਾਹਿ ਪ੍ਰਭ ਤੋਹਿ ਬੁਲਾਯੋ । 
ਪਰਾ ਅੰਧੱਰ ਜਗਤ ਮਹਿ ਭਾਰੀ । ਤੁਮ ਬਿਨ ਸੂਨ ਹੈ ਪੀਰ ਮੁਰਾਰੀ । 502॥ 
ਕਹਾ ਗੁਰੂ ਮਨ ਲਾਗ ਅਭੇਂਵੇ । ਇਹਾਂ ਸ਼ਹਿ ਮਮ ਰਹਿਨ ਨ ਦੇਵੋ । 
ਸੁਨ ਵਜੀਰ ਤਬੀ ਹਮ ਜਾਵਹਿ । ਜਉ ਬਾਂਧੇ ਸਭ ਦੁਖੀ ਛੁਡਾਵਹਿਂ ॥ 503॥ 


ਦੌਹਰਾ 
ਬੰਦੀ ਨ੍ਰਿਪ ਜੇਤਕ ਪਰੇਂ ਸਭ ਕਉ ਪ੍ਰਿਥਮ ਛੁਡਾਇ । 
ਕਹੋਂ ਬਾਤ ਇਮ ਸ਼ਾਹਿ ਸਿਉ ਤਉ ਤੁਮਰੇ ਪਹਿ ਆਇ ।। 504॥ 
ਚੰਪਾਈ 
ਖਾਨ ਵਜੀਰ ਸ਼ਾਹਿ ਢਿਗ' ਆਇ । ਬਾਤ ਗੁਰੂ ਕੀ ਦਈ ਸੁਨਾਇ । 
ਕੀਨ ਵੈਦ ਕਉ ਸ਼ਾਹ ਉਦਾਰ । ਕ੍ੌੜ ਲਾਖ ਕੀ ਢਾਕ ਹਜਾਰ ॥ 505। 
ਜੇ ਸਭ ਛੌਰਹਿ ਰੌਕਹਿਂ ਦੇਸ । ਸੁਨਹੁ ਵੈਦ ਮਮ ਹੋਇ ਕਲੇਸ਼ । 
ਕਹਿ ਜੇਠਾ ਜਉ ਪ੍ਰਾਨ ਤਜਾਵਉ” । ਛਾਤੀ ਧਰ ਕੁਛ ਸੰਗ ਨ ਪਾਵਉ” ॥ 5061 


ਦੋਹਰ” 
ਪਤ੍ਰ ਮੀਤ ਗਿਹ ਦੇਸ ਜੌ ਇਹੁ ਠਾਂ ਹੀ! ਰਹਿ ਜਾਇ । 
ਕਛ ਸੰਗਿ ਚਾਲ ਨਹੀ' ਕਾਹੇ ਪ੍ਰਾਨ ਗਵਾਇ । 5071 
'ਚੌਪਾਈ 
ਤਾਂਤੇ ਸਭੀ ਬੰਦ ਤਜ ਦੀਜੋ । ਗੁਰੂ ਬੁਲਾਇ ਦਰਸ ਅਬ ਲੀਜੈ । 
ਭਗਤ ਸਿੰਘ ਸਾਚੇ ਕੇ ਬੈਨ । ਬੇਧਤ ਰਿਦੈ ਆਵ ਨਹੀ” ਚੈਨ । 508 ॥। 
ਜੇਠੇ ਕਉ ਇਮ ਬੈਨ ਸੁਨਾਏ । ਜਹਾਂਗੀਰ? ਕੇ ਮਨ ਕਉ ਭਾਏ । 
ਖਾਂ ਵਜੀਰ ਕਉ ਸ਼ਾਹਿ ਅਲਾਇ । ਛੌਰ ਬੋਦ ਸਭ ਪੀਰ ਲਿਆਇ ।। 509। 
ਦੋਹਰਾ 
ਖਾਂ ਵਜੀਰ ਜਾਵਤ ਭਯੋ ਸੀ ਗੁਰ ਕੋ ਨਿਕਟਾਇ । 
ਲਘੂ ਸੋਕਾ ਕਹਿ ਸ਼ਾਹ ਕਉ ਜੇਠਾ ਪਿਆਨ ਕਰਾਇ ।। 510 ॥ 
ਚੌਪਾਈ 
ਵੈਦ ਰੂਪ ਤਜ ਗੁਰ ਪਹਿ ਆਯੋ । ਖਾਂ ਵਜੀਰ ਕੇ ਅਗੁ੍‌ ਸੁਹਾਯੋ£ । 
ਦਯਾ ਸਿੰਧ ਤਬ ਦਿਖ ਮੁਸਕਾਏ । ਜਨਾਵਤ ਐਸ ਕਾਜ ਕਰ ਆਏ ॥ 5111 
ਤਬ ਜੇਠਾ ਗੁਰੁ ਚਰਨੀ ਲਾਗਾ । ਬੈਠਹੁ ਨਿਕਟ ਗੁਰੂ ਰਸ ਪਾਗਾ ।। 
ਤਬ ਲਉ ਖਾਂ ਵਜੀਰ ਚਲਿ ਆਯਓ । ਆਇ ਗੁਰੂ ਕੇ ਪਗਿ ਲਿਪਟਾਯੌਓ ॥ 512 । 


'ਦ ਪੈਥੀ ਪਹਿ _5ਅ ਪੌਥੀ ਸਭਿ $ਅ ਤੇ ਪੰਥੀ ਬਾਦਸਾਹਿ _% ਪੌਥੀ ਸੁਧਾਇਓ 


298 ਗੁਰ ਬਿਲਾਸ ਧਾਤਸ਼ਾਹੀ ੬ 


ਦੋਹਰਾ 
ਬਹੁਰ ਕਹਾ ਸੀ ਗੁਰੂ ਕਉ ਸਭੀ ਬੰਧ ਛਡ ਦੇਹੁ । 
ਗਰੀਬ ਨਿਵਾਜ ਤਵ ਬਿਰਦ ਹੈ ਪ੍ਰਭੂ ਕਾਜ ਜਸ ਲੋਹੁ ॥ 513 ॥ 
ਕਵਿਯੋਂ ਵਾਚ ।। ਸਵੇਯਾ ।। 
ਹਰਿ ਦਾਸ ਕਉ ਸਾਥ ਲੀਏ ਸੁਖ ਸਾਗਰ ਛੌਰਤ ਭਏ ਨ੍ਰਿਪ ਬੈਦ ਬਿਸਾਲਾ । 
ਕਰ ਪੰਕਜ ਮਹਿ ਨਵਲਾਸ ਗਹੀ ਗੁਰ ਦੂੰਢਤ ਭਏ ਸਭ ਹੀ ਤਹਿੰ ਆਲਾ । 
ਕੌ ਨਾਂ ਰਹੇਂ ਬੈਦਿ ਮਾਹਿ ਪਰਯੋ ਮਨ ਐਸ ਵਿਚਾਰਤ ਦੀਨ ਦਯਾਲਾ । 
ਜਨਕ ਉਧਾਰ ਕੀਏ ਜਿਮ ਪਾਤਕ ਕਾਢ ਕੈ ਨਰਕ ਮਲੀਨ ਕਰਾਲਾ 1 514॥ 
ਬਹੁ ਬਰਸਨ ਕੇ ਨ੍ਰਿਪ ਬੋਦੇ ਪਰੋ ਤਨੁ ਛੀਨ ਮਲੀਨ ਮਹਾਂ ਸਰਮ ਧਾਰੇ । 
ਗੁਰੂ ਕੇ ਪਦ ਪੰਕਜ ਦੇਖਤ ਹੀ ਅਘ ਓਘ ਸਭੇ ਨਰ ਕੇ ਕਟਿ ਡਾਰੇ । 
ਸਿੰਧ ਜਰਾਜਸ ਬੋਧ ਲੀਏ ਨ੍ਰਿਪ ਰਾਮ ਕੇ ਭਾਤ ਸੁ ਕੀਨ ਉਧਾਰੇ ॥ 
ਤੌਸ ਗੁਰੂ ਨ੍ਰਿਪ ਛੌਰ ਦੀਏ ਸਭ ਗੁਰ ਕੇ ਸਮ ਕੌਨ ਕਰੇ ਉਪਕਾਰੇ ॥ 515 ॥ 
ਦੋਹਰਾ 
ਰੌਕ ਭੂਪ ਕਉ ਛੌਰ ਕੈ ਸ੍ਰੀ ਮੁਖ ਐਸ ਅਲਾਇ । 
ਹਰਿਦਾਸ ਸੁਨਹੁ ਨ੍ਰਿਪ ਸਾਥ ਲੰ' ਮਮ ਡੇਰੇ ਤੁਮ ਜਾਇ ॥ 516 ।। 
ਚੌਪਾਈ 
ਜਬ ਹਰਿਦਾਸ ਐਸ ਸੁਨ ਪਾਯੋ । ਲੈ ਨ੍ਰਿਪ ਗੁਰੁ ਕੇ ਡੇਰ ਸਿਧਾਯੋ । ਰ 
ਅਰਧ ਜਾਮਾ ਨਿਸ ਜਬ ਰਹਾਨਾ । ਦਯਾ ਸਿਧ ਤਬ ਕੀਨ ਪਿਆਨਾ । 517 । 
ਖਾਂ ਵਜੀਰ ਕਉ ਸਾਥ ਲਵਾਇ । ਪਾਂਚ ਸਿਖ ਨਿਜ ਸੰਗਿ ਧਰਾਇ । 
ਦੀਨਾ ਨਾਥ ਸ਼ਾਹ ਢਿਗ ਆਯੋ । ਉਠਯੋ ਸ਼ਾਹਿ ਮਨ ਹਰਖ ਧਟਾਯੋ ॥ 518।। 
ਰ ਦੌਹਰਾ 
ਗਰਿ ਅੰਚਰ ਕਉ ਡਾਰ ਕੈ ਪਰਾ ਚਰਨ ਗੁਰੁ ਦੌਰ । 
ਤਾਹਿ ਤਾਹਿ ਭਾਖਤ ਭਯੋ” ਬਖਸ ਭੂਲ ਪ੍ਰਭ ਮੌਰ । 519 । 
ਚੌਪਾਈ 
ਤਖਤ ਅਪਨ ਤੇ ਉਚ ਸਹਾਈ । ਚੌਦਨ ਚੌਕੀ ਸ਼ਾਹ ਡਸਾਈ । 
ਕਰ ਬੰਦਨ ਗੁਰ ਤਾਂਹਿ ਬੈਠਾਏ । ਅਗਜ ਭੇਟਾ ਧਰੀ ਮਹਾਏ ॥ 520 ॥ 
ਸ੍ਰੀ ਸਤਿਗੁਰ ਧੀਰਜ ਬਹੁ ਦੀਨੋ । ਨਿਜ ਕਰ ਸ਼ਾਹ ਦਿਲਾਸਾ ਕੀਨੇ । 
ਦਾਈ” ਭੁਜ ਜਾਮਾ ਸੁਖ ਸਾਥ । ਪਾਛ ਹਟਾਏ ਬਾਂਏ ਹਾਥ ॥ 521 ॥ 
ਦੌਹਰਾ 
ਹਟ ਜਾਮੇ ਕੀ ਬਾਹ ਕਉ ਸਿਮਰਨਾ! ਅਗੂਹ ਆਇ । 
ਅਮੌਲਕ ਦਿਖ ਬਹੁ ਸਿਮਰਨਾ ਬਿਨਤੀ ਤਾਹਿ ਕਰਾਇ ॥ 5221 


291 ਪੌਥੀ ਪਹਰ _$ਅ ਤੋ ਏ ਪੋਥੀ ਬਿਨਤੀ ਕਰਹਿ _“ਐਅ ਪੋਥੀ ਮਾਲਾ 


ਅਧਿਆਇ ਅੱਠਵਾਂ 299 


ਚੰਪਾਈ 
ਸੁਨਹੁ ਪੀਰ ਇਹ ਬਹੁਤ ਅਪਾਰਾ । ਕਪੂਰ ਸਿਮਰਨਾ ਤੁਮ ਕਰ ਧਾਰਾ । 
ਆਜ ਤਲਕ ਹਮ ਦਿਖਾ ਨ ਐਸੇ । ਕੀਮਤ ਭਾਰ ਤੋਹਿ ਕਰ ਜੈਸੇ ।। 523॥ 
ਮਣਕਾ ਏਕ ਹੋਇ ਜੋ ਕੋਈ ।। ਹਮਕੋਂ ਦੇਹੁ ਕ੍ਰਿਪਾ ਕਰ ਸੋਈ । 
ਅਮਾਮ ਸੁ ਤਸਬੀ' ਕਾ ਮਮ ਕਰਉ” । ਪਰੋਂ ਯਾਦ ਜਬ ਤਿਹ ਕਉ ਧਰਉ” ॥524। 
`ਦੌਹਰਾਂ 
ਕ੍ਰਿਪਾ ਸਿੰਧ ਐਸੇ ਕਹਾ ਇਹੁ ਤੁਮ ਧਾਰੋ ਹਾਥ । 
ਮੁਮਾਰਖ ਏਹੁ ਤੁਮ ਕਉ ਪ੍ਰਭੂ ਕਹਾ ਸ਼ਾਹ ਸੁਖ ਸਾਥ ।। 525 ॥ 
ਚਪਾਈ 
ਐਸਾ ਮਨਕਾ ਹੋਇ ਜੇ ਕੋਈ । ਹਮ ਕਉ ਦੇਹੁ ਕਿਪਾ ਕਰ? ਸੋਈ । 
ਸੀ ਗੁਰੁ ਭਾਖੇ ਬਚਨ ਅਤੌਲਾ । ਇਸ ਥੀ` ਸਦਰ ਬਹੁਤ ਅਮਲਾ । 526 ॥ 
ਅਠੌਤਰੀ ਮਾਲਾ ਅਤਿ ਛਬਿ ਪਾਵਤਿ । ਗੁਰ ਅਰਜਨ ਕੇ ਕੋਠ ਸਹਾਵਤਿ । 
` ਸੈ ਗੁਰੁ ਤਮਰੇ ਨਿਕਟ ਜੋ ਆਏ । ਮਾਲਾ ਤੁਮਰੇ ਸਦਨ ਰਹਾਏ । 527॥ 
ਦੋਹਰਾ 
ਤਬ ਮਾਯਾ ਗੁਰ ਕੀ ਭਈ ਬਾਦਸ਼ਾਹਿ ਭਰਮ ਜਾਇ । 
ਇਸੀ ਹੋਤ ਤੁਮ ਕਉ ਪ੍ਰਭੂ ਲੀਨੋ ਨਿਕਟ ਬੁਲਾਇ ॥ 528 ॥ 
ਚੰਪਾਈ 
ਚੋਦੂ ਮੈ ਕੋਉ ਐਸ ਸੁਨਾਯੋ ॥ ਸੰ ਗੁਰੁ ਸੁੰਦਰ ਤਖਤ ਬਨਾਯੋ । 
ਰਾਖੀ ਸੈਨ ਕਹਿ ਮੁਖ ਬੈਠਾ । ਪਿਤਾ ਸ਼ਾਹਿ ਹਤ ਬਦਲਾਂ ਲੌਨਾ 1 529 । 
ਸੁਨਹੁ ਪੀਰ ਮਮ ਪਾਪ ਨਾ ਚੀਨੋ । ਚੇਦੂ ਗ੍ਰਿਹਿ ਗੁਰ ਵਾਸਾ ਲੀਨੇ । 
ਚਾਰ ਘੜੀ ਦਰਸ਼ਨ ਕਾ ਚੌਰ । ਸੁਨਹੁ ਪੀਰ ਮੰ" ਜਾਨ ਨ ਹੋਰ ॥ 530।। 
ਦੋਹਰਾ 


ਕਹਾ ਗੁਰੂ ਰਹੁ ਮੌਨ ਤੁਮ ਦੁਖਤ ਠੌਰ ਕਛ ਛੌਰ ॥ 

ਚੰਦੂ ਤੇ ਪੂਛਨ ਕਰਓ ਜਉ ਤਿਨ ਕੇ ਗ੍ਰਿਹਿ ਹੇਰ ॥ 531। 
ਚੌਪਾਈ 

ਚੋਦੂ ਕਉ ਤਬ ਸ਼ਾਹ ਅਲਾਯ । ਕਰ ਆਦਰ ਪੁਨ ਬਚਨ ਸੁਨਾਯੋ ।। 


ਐਸਾ ਮਣਕਾ ਜੌ ਇਕ ਹੋਈ ॥ ਲਿਆਵੋ ਨਿਕਟ”! ਹਮਾਰੇ ਸੋਈ । 
ਚੋਦੂ ਕਹਾ ਚਾਹਿ ਚਿਤ ਲੀਜੈ । ਏਕ ਛੌਡ ਪੰਚਾਸ ਮੰਗੀਜੈ । 
ਮੰਜੇ ਕਹਿ ਨਿਜ ਸਦਨ ਪਧਾਰਾ । ਤੌਸ਼ਾਖਾਨਾ ਨਿਜ ਦਿਖ ਹਾਰਾ । 532। 


£ਅ ਤੋਂ ਏ ਪੋਥੀ ਮਾਲਹਿ “ਅ ਪੋਥੀ ਨਿਧਿ “ਅੰਤੇ ਦ ਪੌਥੀ ਪਾਸ 


300 ਗੁਰ ਬਿਲਾਸ ਪਾਤਸ਼ਾਹ ੬ 


ਪਾਛੇ ਸ੍ਰੀ ਗੁਰ ਬਾਤਾ ਅਲਾਈ” । ਮਾਲਾ ਇਸ ਕੇ ਸਦਨ ਰਹਾਈ । 

ਤੁਮ ਕਹਿ ਇਕ ਪਚਾਸ ਉਨ ਗਾਏ । ਸੁਨਤ ਸ਼ਾਹ ਰਿਸ ਐਸ ਧਰਾਏ ॥ 533 ॥ 

ਲਾਗ ਦੇਰ ਨ੍ਿਪ ਦਾਸ ਪਠਾਏ । ਚੰਦੂ ਪਕੜ ਸ਼ਾਹ ਪੈ ਲਿਆਏ । 

ਚਦੂ ਕਹਾ ਦੂੰਢ ਹਮ ਹਾਰਾ । ਮਣਕਾ ਅਸ ਨਹਿ ਸਦਨ ਮਝਾਰਾ । 534 ॥ 
ਦੋਹਰਾ 

ਸੁਨਹੁ ਸ਼ਾਹ ਪਰ ਮੇਲ ਕੌ ਜਹਿੰ ਤਹਿੰ ਹੋਇ ਮੰਗਾਇ । 

ਬਿਲਮ ਕਰੋ ਕਛੁ ਦਿਵਸ ਕੀ ਜਿਤ ਕਿਤ ਢੂੰਢ ਲਿਆਇ ।। 535 ॥ 
ਚੌਪਾਈ 

ਸ਼ਾਹ ਗੁਰੂ ਕੀ ਓਰ ਨਿਹਾਰਾ । ਕ੍ਰਿਪਾ ਸਿੰਧ ਰਿਸ ਬਚਨ ਉਚਾਰਾ 1 

ਦੁਖਤ ਥਾਂਵ ਕਉ ਨਾਂਹ ਹਲਾਵਊ । ਹਮਰੀ ਓਰ ਕਤਿ ਸ਼ਾਹਿ ਦਿਖਾਵਉ ॥ 536 ॥ 

ਹਮਰਾ ਤਮ ਦਰਗਾਹੇ ਲੇਖਾ । ਯਯਦਾ? ਕਰੇ ਚਰਿਤ ਜਹਿ ਦੇਖਾ । 

ਇਹਾ ਕਛੂ ਹਮ ਤੋਹਿ ਨਾਂ ਕਹੀਯੋਂ । ਬੌਲਤ ਕਾਹਿ ਮੌਨ£ ਹੋ ਰਹੀਯੋ ॥ 537 ॥ 
ਦੋਹਰਾ 

ਗੁਰੂ ਦਰਸ਼ਨ ਪ੍ਰਤਾਪ ਤੇ ਭਗਤ ਸਿੰਘ ਦਿਖ ਸ਼ਾਹਿ ॥ 

ਨੌਨ ਅਗ੍ਰ ਦਰਗਾਹਿ ਤਬ ਕਉਂ ਦੁਖ ਸੁਖੀ ਰਹਾਇ ॥ 538 ॥ 
ਚੌਪਾਈ 

ਐਸੇ ਦੇਖ਼ ਸ਼ਾਹ ਭੌ ਖਾਯੋਂ । ਕੌਪਤ ਤਨ ਨਿਜ ਤਖਤ ਗਰਾਂਯੋ । 

ਗਰਿ ਅੰਚਰ ਗਹਿ ਹੋਇ ਸਵਿਧਾਨਾ । ਗੁਰ ਸਨਮੁਖ ਯੌ ਬਚਨ ਬਖਾਨਾ । 539 ॥ 

ਸੁਨੋ ਪੀਰ ਮਮ” ਦਾਸ ਪਛਾਨਹੁ । ਦਾਸਨ ਦਾਸ ਦਾਸ ਨਿਜ ਮਾਨਹੁ । 

ਜੇ ਹਮਤੇ ਪ੍ਰਭ ਲੇਖਾ ਲੋਨਾ । ਈਹਾਂ ਲੋਹੁ ਤਹਿ ਦੁਖ ਨਹੀ” ਦੇਨਾ । 540 ॥ 
ਦੋਹਰਾ 

ਜੇ ਅਉਗਨ ਕੁਛ ਕੀਓ ਹਮ ਤੇ ਮਮ? ਦੇਹੁ ਸਜਾਇ । 

ਜੇ ਚੰਦੂ ਕਛੁ ਪਾਪ ਕਰ ਤਉ ਇਹ ਦੇਖ ਧਰਾਇ ॥ 541 ॥ 
ਚੌਪਾਈ 

ਜਾਹਿ ਪਾਪ ਤੁਮ ਪੀਰ ਕਰਾਨਾ । ਤਾਂਕੋ ਦੁਖ ਦੇਵੇ ਅਬ ਨਾਨਾ । 

ਫਾਂਸੀ ਤੇਗ ਕੇਠ ਹਤ ਕੀਜੈ । ਜੌ ਮਨ ਆਵੈ ਸੋ ਦੁਖ ਦੀਜੈ ॥ 542।। 

ਸ੍ਰ ਗੁਰੁ ਕਹਿ ਦਰਗਹ ਜਬ ਜਾਵਉ । ਯਯਦਾ ਨਿਕਟ ਨਿਆਇ ਕਰਾਵਉ ॥ 

ਚੰਦੂ ਜਹਿੰ ਤੁਮ ਪਾਪ ਕਰਾਯਉ” । ਤਾਂ ਕਉ ਯਯਦਾ ਦੇਖ ਧਰਾਯਓ ।1 543 ।। 
ਦਹਰਾ 

ਤਬੋ ਸ਼ਾਹ ਬਿਨਤੀ ਕਰੀ ਹੈ ਪ੍ਰਭ ਇਸ ਠਾਂ ਲੇਹੁ । 

ਦਰਗਹਿ ਤਹਾਂ ਖੁਦਾਇ ਕੀ ਪੀਰ ਦੁਖ ਨਹੀ` ਢੋਹ ॥ 544।॥ 


'ਅ ਤੋ ਏ ਪੋਥੀ ਆਖਿ ਸਰਨਾਏ] ਅ ਪੌਥੀ ਨਿਧਾਨ 'ਅ ਪੋਥੀ ਪ੍ਰਭੂ “ਅ ਤੋਂ ਏ ਪੋਥੀ ਮਸਟ % ਤੇ ਏ ਪੌਥੀ 
ਮੰਹਿ 


ਅਧਿਅਇ ਅੱਠਵਾਂ 301 


ਚੌਪਾਈ 

ਦਿਆ ਸਿੰਧ ਪਨ ਬਾਤ ਅਲਾਈ । ਬੈਠੋ ਤਖਤ ਸ਼ਾਹਿ ਤੁਮ ਆਈ । 

ਹਮ ਨੇਤੀ ਨਹਿ ਕਛੂ ਦਿਖਾਯਓ । ਪਕਰੋ ਸੌ ਜਿਹ ਖੋਦ ਧਰਾਯਓ 1 542 ॥ 

ਕਹਾ ਸ਼ਾਹ ਅਵਲ ਗਹਿ ਲੀਜੈ । ਪਾਛੈ ਚਰਨ ਤਖਤ ਮਮ ਦੀਜੈ । 

ਜੋਠੇ ਕਉ ਗੁਰ ਬਚਨ ਅਲਾਯੋਂ । ਕੈਸ ਮੌਨ ਧਰ.ਬੰਠ ਰਹਾਯੋ । 546 ।। 
ਦੋਹਰਾ ` 

ਜਾਸ ਖੋਦ ਗਰ ਕਉ ਦਯੋ ਤਾਕੌ ਕਿਉ ਨ ਗਹਾਇ । 

ਜੇਠਾ ਬਿਧੀਆ ਹਰਖ ਸਿਉ ਤਬ ਗ੍ਰਰ ਬਚਨ ਸੁਨਾਇ । 5470 


ਚੌਪਾਦ] 
ਉਠੇ ਕ੍ੌਧ ਧਰਿ ਤੁਰਤ ਅਪਾਰਾ । ਕਾਲ ਨੇਮਿ ਜਸ ਹੇਨ੍ਹ ਬਿਦਾਰਾ । 
ਤੌਸੇ ਚੰਦੂ ਕਉ ਗਹਿ ਲੀਨੋ । ਲਾਤ ਮੁਸਟ ਹਨ ਬਹੁ ਦੁਖ ਦੀਨੋ ॥ 548 ॥ 
ਤਿਸੀ ਬੇਰ ਤਿਹ ਮੁਸਕ ਬੈਧਾਈ । ਪਨਹੀ ਤਾਂਹਿ ਸੀਸ ਬਹੁ ਲਾਈ । 
ਕਹਿ ਜੇਠਾ ਕਰਕਰ ਟੁਕ ਧਾਰੀ । ਅਸ ਕਹਿ ਪਨਹੀ” ਤਹਿ ਮੁਖ ਮਾਰੀ ।! 549 । 
ਦਹਰਾ 
ਸ਼ਾਹ ਤਖਤ ਬੈਠਤ ਭਯੋਂ ਸਰੀ ਗੁਰੂ ਆਇਸ ਪਾਇ । 
ਤਬ ਲੌ ਨਿਸ ਆਵਤ ਭਈ ਦੀਪਕ ਅਧਿਕ ਜਗਾਇ ॥ 550 ॥ 
ਚੌਪਾਈ 
ਗੁਰੁ ਸ਼ਾਹਿ ਸਿਉ ਬਚਨ ਬਖਾਨਾ । ਅਥ ਨਿਜ ਡੋਰੇ ਕਰਹੁ ਪਿਯਾਨਾ । 
ਉਠਯੋ ਸ਼ਾਹ ਪ੍ਰਭ ਜੌ ਤਮ ਭਾਵਹਿ । ਸੁਬਹ ਹੋਤ ਹਮ ਤਮ ਪੰ ਪੰ! ਆਵਹਿ ॥ 551 ॥ 
ਦੀਨਾ ਨਾਥ ਕੀਨ ਤਬ ਪਿਆਨਾ । ਸੀ ਮੁਖ ਸਿਉ” ਅਸ ਬਚਨ ਬਖਾਨਾ । 
ਜੌ ਪਨਹੀ ਚੈਦੂ ਸਿਰ ਮਾਰੈ । ਬਿਨ ਸੋਦੇਹ ਗੁਰ ਧਾਮ ਸਿਧਾਰੈ ॥ 552 ॥ 
ਦੋਹਰਾ 
ਭਗਤ ਸਿੰਘ ਸੈਗਤ ਸਨੇ ਸੀ ਗੁਰ ਕੇ ਐਸ ਬੰਨ । 
ਪਨਹੀ ਮਾਰ ਲਕਾਇ ਕੈ ਮਤਿ ਇਹ ਦੇਖੋਂ ਨੌਨ ।! 553 ॥1 
ਚੌਪਾਈ ___£ 
ਦਿਲੀ ਕੇ ਬਜਾਰ ਚਲ ਆਵਤ । ਪਨਹੀ ਅਧਿਕ ਸੀਸ ਤਿੰਹ ਲਾਵਤ । 
ਮਾਂਨੋ ਪਨਹੀ ਨਜ਼ਰ ਧਰੋਈ । ਭੂਲ ਨ ਜਾਇ ਚੋਟ ਸਿਰ ਕੌਦੀ । 554 ।। 
ਏ ਬਿਧਿ ਦੀਨੋ ਦੂਖ” ਅਪਾਰਾ । ਤਬ ਆਏ ਗੁਰ ਡੇਰ ਮਝਾਰਾ । 
ਗੁਰੂ ਸੈਨ ਸੂਰੇ ਜੇ ਭਾਰੀ । ਪਾਪੀ ਦਿਖ ਪਨਹੀ ਬਹੁ ਮਾਰੀ । 555 ॥ 


£ਅ ਪੋਥੀ ਕਿਿਪ ਨਿਧਿ “ਏ ਪੋਥੀ ਜਿਸ “£ ਪੌਥ ਗ੍ਰਿਹਿ ਅਅ ਪੋਥੀ ਠਫ 


302 


ਗੁਰ ਬਿਲ!ਸ ਧਾਤਸ਼ਾਹੀ ੬ 


ਦੋਹਰਾ 
ਪੰਛਾੜੀ ਹੈ ਸਿਉ ਬਾਂਧਯੋ ਗੁਰ ਦੋਖੀ ਤਿਹ ਚੀਨ । 
ਰਾਖੇ ਨਿਕਟ ਬੈਠਾਇ ਬਹੁ ਜੋਠੇ ਤਕੜੇ ਕੀਨ । 556 । 
ਚੰਪਾਈ 
ਆਸਨ ਪਰ ਤਬ ਗੁਰੂ ਸੁਹਾਏ । ਆਇ ਭੂਪ ਸਭ ਚਰਨ ਲਗਾਏ” । 
ਸੀ ਗੁਰ ਤਹਿ ਕੀਨਾ ਸਨਮਾਨਾਂ । ਸੀ ਮੁਖ ਸਿਉ ਤਬ ਬੋਨ ਬਖਾਨਾ ॥ 55704 
ਜੋ ਚੌਦੂ ਸਿਰ ਪਨਹੀ ਮਾਰੇ । ਪਾਂਚ ਪਨਹੀ ਹਨ ਸੁਰਗ ਸਿਧਾਰੇ । 
ਸੁਨਤ ਭੂਪ ਸਿਖ ਸਭ ਹੀ ਧਾਏ । ਪਨਹੀ ਪਾਂਚ ਪਾਂਚ ਸਭ ਲਾਏ ।। 558 । 
ਸੋਰਠਾ 
ਜਹਾਂਗੀਰ ਦੀਵਾਨ ਚੌਦੂ ਕਉ ਤਬ ਜਾਨ ਕੈ । 
ਮਾਰ ਭੂਪ ਸਭ ਆਨ ਮਨਹੁ ਭੇਟ ਪਾਛਲ ਧਰਹਿ ॥ 559 ।। 
ਚੰਪਾਈ 
ਗੁਰ ਦੋਖੀ ਬਹੁ ਖੇਦ ਧਰਾਵੈ । ਰਹੇ ਮੌਨ ਕਛੁ ਮੁਖ ਨ ਅਲਾਵੋ । 
ਜਾਮ ਨਿਸਾ ਤਬ ਭਈ ਬਿਤੀਤ । ਭੋਜਨ ਕਰ ਗੁਰ ਮਨ ਭਵਜੀਤ ॥ 560 ।। 
ਕੀਨ ਸੋਨ ਨਿਸ ਸਗਲ ਬਿਹਾਈ । ਕਸਪ ਸੁਤ” ਨਿਜ ਤਖਤ ਸੁਹਾਈ । 
ਅਰਧ ਜਾਮ ਦਿਨ ਜਬ ਹੀ ਆਯੋਂ । ਤਬੈ ਸ਼ਾਹ ਗੁਰ ਕੇ ਨਿਕਟਾਯੋ 1 561 ॥ 
ਦੋਹਰਾ ਰ 
ਚੰਦੂ ਤੀਯ ਸੁਤ ਸਾਥ ਲੈ ਅਯੋ ਸ਼ਾਹਿ ਗੁਰ ਪਾਸ । 
ਧਰ ਪੂਜਾ ਬਿਨਤੀ ਕਰੀ ਸੁਨਹੁ ਪੀਰ ਅਰਦਾਸ । 562 ॥ 
ਚੌਪਾਈ 
ਚਦੂ ਸੁਤ ਤੀਯ ਤੁਮ ਪੈ ਆਯੋ । ਭਾਵੈ ਇਨ ਸੈਗਿ ਕਰਿ ਮਨ ਭਾਯੋ । 
ਸੀ ਗੁਰ ਕਹਾ ਇਨੌ ਛਡਿ ਦੀਜੈ । ਇਨਕੇ ਵਸ ਨਹਿ ਜੋ ਗਹਿ ਲੀਜੋ ॥ 563 ॥ 
ਦਯਾ ਸਿਧ ਤਬ ਦੀਏ ਛਡਾਇ । ਚਲ ਦੌਰ ਜਨ ਫਾਸ ਕਟਾਇ । 
ਕ੍ਰਿਪਾਸਿੰਧ ਸਭ ਭੂਪ ਬੁਲਾਏ । ਦਇ ਸੈਹਸ ਸਤ ਤੀਨ ਗਿਨਾਏ ॥ 564। 
ਦੋਹਰਾ 
ਪੂਛ ਭੂਪ ਜਿਹ ਦੇਸ਼ ਕਉ ਹੈ! ਪੁਸ਼ਾਕ ਤਹਿ ਦੇਹਿ । 
ਦਇਆ ਸਿੰਧ ਤਹਿੰ ਰਾਜ ਕਾ ਤਿਲਕ ਭਾਲ ਤਹਿ ਕੇਇ ॥ 565 ।੧ 
ਸੋਰਠਾ 
ਸਿਰੌਪਾਇ ਅਸ ਦੇਇ ਕ੍ਰਿਪਾ ਸਿੰਧ ਨਿਜ ਪਾਸ ਤੇ । ੍ 


ਬਹੁਰ ਚਰਿਤ ਅਸ ਕੋਇ ਭਗਤ ਸਿੰਘ ਇਕ ਚਿਤ ਸੁਨੋ ॥ 566 ॥ 


“ਅ ਤੇ ਪੋਥੀ ਗਹਾਇ £% ਪੋਥੀ ਦਿਨਕਰਿ ਆਇ #ਅ ਪੌਥੀ ਅਸ੍‌ 


ਅਧਿਅ!ਇ ਅੱਠਵਾਂ 303 


ਚੌਪਾਈ 

ਤਿਸੀ ਭੂਪ ਕੀ ਭਜਾ ਗਹਾਇ । ਜਹਾਂਗੀਰ” ਕੇ ਹਾਥ ਗਹਾਇ । 

ਸ੍ਰੀ ਮੁਖ ਭਾਖੇ ਤੁਮਰਾ ਸ਼ਾਹ । ਇਸਕੀ ਆਗਿਆ ਮਾਂਹਿ ਰਹਾਹ । 567 ॥ 

ਪਰਵਾਨਾ ਤਬ ਸ਼ਾਹ ਕਰ ਦੇਵੈ । ਤਾਸ ਦੇਸ ਕਉ ਦੇਰ ਨਾ ਹੌਫੋ । 

ਧਨ ਧਨ ਭਾਖਤ ਭੂਪ ਸਿਧਾਏ । ਹਰਿ ਗੋਬਿੰਦ ਗੁਰ ਕਾ ਜਸ ਗਾਏ ॥ 568 ॥ 
ਦੌਹਰਾ 

ਚਲਨ ਸਮੇ” ਤਿੰਹ ਭੂਪ ਕਉ ਐਸੇ ਗੁਰੂ ਅਲਾਇ । 

ਸਤਿਨਾਮ ਰਿਦ ਮਹਿ ਧਰੋ ਆਗਯਾ ਸ਼ਾਹ ਕਰਾਇ ॥ 569। 
ਚੌਪਾਈ ੍‌ 

ਗੁਰੂ ਚਰਨ ਲਗ ਭੂਪ ਸਿਧਾਏ । ਨਿਜ ਨਿਜ ਦੇਸ ਗੁਰੂ ਜਸ ਗਾਏ । 

ਹੋਰ ਠੱਰ ਗੁਰ ਜਸ ਪ੍ਰਗਟਾਇਓ । ਜੈ ਜੈ ਜਸ” ਭੂਅ ਔਬਰ ਛਾਯੋਂ । 570।। 

ਸਭੋ ਭੂਪ ਜਬ ਬਿਦਾ ਕਰਾਏ । ਪਾਛੇ ਸ੍ਰੀ ਗੁਰੁ ਬਚਨ ਅਲਾਏ । 

ਸੁਨੋ ਸ਼ਾਹ ਆਇਸ ਮਮ ਕਰਹ । ਸੁਧਾ ਸਰੋਵਰ ਪਿਆਨਾ ਧਰਹੁ ॥ 571 ॥ 
ਦੋਹਰਾ 

ਤਬੇ ਸ਼ਾਹਿ ਬਿਨਤੀ ਕਰੀ ਹਮ ਚਾਲਹਿੰ ਕਸ਼ਮੀਰ । 

ਆਗੇ ਪਾਪੀ ਮੰੜਿਓ ਮੌ ਕਉ" ਪ੍ਰਭ ਰਨਧੀਰ । 572। 
ਚੌਪਾਈ 

ਰਹੋ ਆਜ ਤਮ ਸੁਬਾਇ ਸਿਧਯੇ । ਮੋਕਉ ਅਪਨੇ ਸੰਗਿ ਲਿਜਯੋ । 

ਇਮ ਕਹਿ ਜਹਾਂਗੀਰ ਤਬ ਗਯੋ । ਨਿਜ ਮਹਲੀ” ਜਾਇ ਪ੍ਰਾਪਤਿ ਭਯੋ । 

ਤਬ ਹਰਿਦਾਸ ਗੁਰ ਚਰਨੀ ਪਰਾ । ਦਯਾ ਸਿੰਧ ਤਹਿ ਧੀਰਜ ਧਰਾ 

ਸਤਿਨਾਮ ਉਪਦੇਸ਼ ਕਰਾਯੋਂ । ਸਿਖ ਸੌਗਤਿ ਕੀ ਸੇਵ ਕਮਾਯੋ । 573 [1 
ਦੋਹਰਾ 

ਗੁਰ ਉਪਦੇਸ਼ ਰਿਦ ਧਾਰ ਕੈ ਗਰ ਕੇ ਚਰਨ ਗਹਾਇ । 

ਹਰਿਦਾਸ ਤਬੈ ਪਿਆਨਾ ਕੀਓ ਗੁਰ ਮੂਰਤਿ ਰਿਦ ਪਾਇ ॥ 574॥ 
ਸੋਰਠਾ 

ਸ੍ਰੀ ਗੁਰ ਜਾਨ ਪਿਆਨ ਦਿਲੀ ਕੀ ਸੰਗਤਿ ਅਈ । 

ਸਭ ਭੇਟਾ ਸੁਖਮਾਨ ਗੁਰ [ਉਪਦੇਸ|! ਸਭਿ ਕੌ ਕੀਓ ॥ 575॥ 
ਦਹਰਾ 

ਸਿਖ ਸੋਤ ਕੀ ਸੇਵ ਕਰਿ ਸਤਿਨਾਮ ਰਿਦ ਧਿਆਇ । 

ਸੁਨਿ ਉਪਦੇਸ਼ ਵਿਦਾ ਭਈ ਸੰਗਤਿ ਸਭ ਇਕਠਾਇ ॥ 576 ।। 


ਤੂ 
। 


: "੮ -== ਵੇ ਦਿ 
“ਅ ਤੇ ਏ ਪੌਥ! ਪਾਤਿਜਾਹਿ ਐ ਪੌਥੀ ਕਾਰ #ਅ ਪੋਥੀ ਵਿਚੋ” 


304 ਗੁਰ ਬਿਲਾਸ ਪਾਤਸ਼'ਹੀ ੬ 


ਚੌਪਾਈ 
ਪਾਫੋ ਬਿਧੀਏ ਬਿਨਤਿ ਉਚਾਰੀ । ਦਯਾਸਿੰਧ ਏ ਪਰਉਪਕਾਰੀ । 
ਜਤ ਨਾਰੀ ਪਾਪੀ ਤਜ ਦਏ । ਚਹੀਏ ਮ੍ਰਲ ਨਾਸ ਤਿੰਹ ਕਏ ॥ 577॥ 
ਰ ॥ ਸੀ ਗੁਰ ਵਾਚ ॥ 
ਜੋ ਸੂਰੋ ਬਿਕਾਰ ਧਰਾਵਹਿ । ਨਾਰੀ ਪਰ ਨਹਿ ਹਾਥ ਉਠਾਵਹਿ । 
ਬਹੁ ਤਰਕਨ ਸਿਉ ਇਹ ਸਤ ਮਾਰੋ । ਰਹੇਲੇ ਗਾਂਵ ਕਰ ਜੁਧ ਅਪਾਰੋ ॥ 2758 । 
ਦੋਹਰਾ ਰ 
ਤਮਰੇ ਦੇਖਤ ਹਉ” ਕਰਹੁੰ ਨਿਜ ਕਰ ਯਾਂਹਿ ਸੋਘਾਰ | 
ਭਗਤ ਸਿੰਘ ਐਸੇ ਕਹਾ ਕਿ੍‌ਪਾਂ ਸਿੰਧ ਹਿਤ ਧਾਰ ॥ 5720 
ਚੌਪਾਈ 
_ਲੌਪਿਓ ਰਵਿ” ਨਿਸ ਕਾਲੀ ਆਈ । ਨਿਸਚਰ ਫਿਰੈ" ਸਮਾ ਨਿਜ ਪਾਈ । 
ਨਿਸ ਭਈ ਨਾਸ ਦਿਨ ਪ੍ਰਗਟਾਯੋ । ਸਰੀ ਸਤਿਗੁਰ ਤਬ ਪਿਆਨ ਕਰਾਯੋ । 580 ॥ 
ਜਹਾਂਗੀਰ ਤਬ ਆਯਸ ਦੀਨੋ । ਸੁਤ ਨਾਰੀ ਸੈਗਿ ਪਯਾਨਾਂ ਕੀਨੇ । 
ਵੀਰਵਾਰ ਤੌਦਸ ਥਿਤ ਜਾਨੋ । ਜਾਮ ਦਿਵਸ ਗੈ ਪਯਾਨਾ ਠਾਨੋਂ ॥ 581 ॥ 
ਦਹਰਾ 
ਮਜਨੂੰ ਕਉ ਧੀਰਜ ਦਯੋ ਕਿਰਪਾ ਸਿੰਧ ਸੁਖ ਸਾਥ । 
ਹੈ ਸਾਰ ਹੈ ਤਬ ਚਲੋਂ ਸ੍ਰੀ ਗੁਰ ਦੀਨਾ ਨਾਥ ॥ 582 ॥ 
ਚੌਪਾਈ 
ਤਬ ਜੋਠੇ ਮਨ ਐਸੇ ਆਈ । ਮਤ ਗੁਰ ਸਨਮੁਖ ਚੋਦ ਪਾਈ । 
ਦਯਾ ਧਾਰ ਗੁਰ ਯਾਹਿੰ ਛੁਡਾਵੈ । ਪਾਛੇ ਹਮ ਕਉ ਨਾਂਹਿ ਚਲਾਵੈ ॥ 583 '। 
ਇਮ ਕਹਿ ਸੈਗਰਿ ਤਿਹੇ ਗਰਿ ਡਾਰੀ । ਜਿਉ' ਚੰਡਾਲ ਕੂਕਰ ਰਖਵਾਰੀ ।। 
ਸੌ ਕ੍ਕਰ ਮਹਿ ਯਾਹਿ ਚਲਾਵੈ । ਕ੍ਰਕਰ ਸਮ ਚਾਲੈ ਦੁਖ ਪਾਵੈ 1। 584 ।। 
ਦੋਹਰਾ 
ਇਹ ਬਿਧ ਸੀ ਗਰ ਪਿਆਨ ਕਰ ਕੂਚ ਮੁਕਾਮ ਕਰਾਇ । 
ਮੁੱਥ ਚਲਤ ਜਿਖਿ ਤਾਰ ਬਹ ਦੇਖ ਬਿਆਸਾ ਆਇ ॥ 582 । 


', 


ਸਰਨ 
ਸੀ ਗੁਰ ਕਥਾ ਅਪਾਰ ਪੈਥ ਚਲਤ ਜੇ ਸਭ ਕਹਉ" । 
ਬਾਢੇ ਗ੍ਰੰਥ ਅਪਾਰ ਦਾਸ ਕਵੀ ਕਹ ਮਨ ਡਰਤ ।। 586 ॥ 
ਚੋਪਾਈ 
ਤੀਰ ਬਿਪਾਸਾ ਡੇਰਾ ਪਾਯੋ । ਤਉ ਨਿਸ ਆਗਮ ਪ੍ਰਗਟਾਯੋ । 
ਸ੍ਰੀ ਗੁਰ ਨਿਕਟ ਰਾਮ ਧੁਨ ਹੋਵੈ । ਹੋਤ ਨਿਹਾਲ ਨੈਨ ਜੋ ਜੋਵੇ ।। 587 ॥ 


___--------------- 
੪% ਤੋਂ ਦ ਪੌਥ] ਇਸਿ “ਅ ਪੌਥੀ ਸ੍ਰ “ਅ ਤੇ ਏ ਪੌਥੀ ਪ੍ਰੋਤ $ਅ ਪੌਥੀ ਅਨ 


ਅਧਿਆਇ ਅੱਠਵਾਂ 305 


ਭਿੰਨ ਭਿੰਨ ਸਭ ਸੂਰ ਬੁਲਾਏ । ਦਯਾ ਸਿੰਧ ਸਭ ਕੀ ਸੁਧ ਪਾਏ । 

ਨਿਤ ਹੀ ਮਾਰ ਚੋਦ ਕਉ ਹੋਵੈ । ਪਨਹੀ ਕੀ ਮਾਰੈ ਬਹੁ ਜੋਵੈ ॥ 588 ॥ 
ਦਹਰਾਂ 

ਕਰਕਰ ਸਾਥ ਚੰਡਾਲ ਕਰ ਟਕਰਾ ਦੇਵਤ ਤਾਂਹਿ । 

ਬਿਧੀਆ ਜੇਠਾ ਔਸ ਕਹਿ ਹੈ ਕਰਕਰ ਅਬ ਖਾਹਿ । 589 ॥ 
ਚੌਂਪਾਈ 

ਅਸ ਰੋਜ ਤਹਿ ਦੇਤ ਸਜਾਇ । ਜਾਮ ਨਿਸਾ ਤਹਿੰ ਗਈ ਬਿਹਾਇ । 

ਕੀਰਤ£ ਸੋਹਿਲਾ ਗੁਰੂ ਸ਼ੁਨਾਏ । ਨਿਜ ਨਿਜ ਡੇਰੈ ਸਭੈ ਸਿਧਾਏ । 590 ॥ 

ਪਲੰਘ ਬੈਠ ਗੁਰ ਧਿਆਨ ਲਗਾਯੌ । ਚਰਨ ਗੁਰੂ ਨਾਨਕ ਮਨ ਆਯੋ । 

ਇਹ ਠਾਂ ਭਈ ਔਰ ਸੁਨਿ ਭਾਈ । ਜਹਾਂਗੀਰ” ਜਬ ਚਰਿਤ ਕਰਾਈ ।। 591॥ 
ਦੋਹਰਾ 

ਮਨ ਮਹਿ ਸ਼ਾਹ ਵਿਚਾਰਿਓ ਸ੍ਰੀ ਗੁਰ ਰੂਪ ਅਪਾਰ 1 

ਐਸੇ ਜੋਬਨ ਪਾਇ ਕੇ ਕੌਸੇ ਰਹਿਤ ਵਿਚਾਰ । 592। 
ਚੌਪਾਈ 

ਜਬ ਕੇ ਨਿਕਟ ਪੀਰ ਮਮ ਆਏ । ਨਿਜ ਨੰਨਨਿ ਤ੍ਰਿਯ ਨਾਂਹਿ ਲਖਾਏ। _ 

ਮੋ ਤੇ ਇਕ ਦਿਨ ਰਹਿਓ ਨ ਜਾਇ । ਨਿਜ ਨਾਰੀ ਸਦ ਸੋਗਿ ਧਰਾਇ ।। 593।। 

ਚੋਤ ਗ੍ਰਹ ਦਿੱਲੀ ਤੇ ਪਿਆਨਾ । ਪੀਰ ਹਮਾਰੇ ਸੰਗ ਸੁਹਾਨਾ । 

ਦਿਵਸ ਇਕਾਦਸ਼ ਸੋਗ ਰਹਾਏ । ਪੀਰ ਨਾਰਿ ਕੇਂ ਸੈਗਿ ਨ ਪਾਏ ।। 594॥ 
ਦੌਹਰਾ 

ਨਿਜ ਨਾਰੀ ਤਾਂਤੇ ਪਠਉ” ਪੀਰ ਪਰੀਛਾ ਪਾਇ । 

ਐਸੇ ਜੋਬਨ ਰੂਪ ਧਰਿ ਕੈਸੀ ਕ੍ਰਿਤਿ ਕਮਾਇ ॥ 595 ॥ 
ਚੌਪਾਈ 

ਜਹਾਂਗੀਰ ਮਨ ਐਸ ਵਿਚਾਰੀ । ਨਿਜ ਬੇਗਮ ਸਭ ਲੀਨ ਹਕਾਰੀ । 

ਸੰਦਰ ਸਾਤ ਤਹਾਂ ਤੇ ਕਾਢੀ । ਜੌਬਨ ਰੂਪ ਅਧਿਕ ਜੇ ਬਾਢੀ ।। 596 ॥ 

ਤਾਂਕੇ ਸ਼ਾਹ ਕਹਾ ਸਮਝਾਇ । ਕਰਿ ਸ਼ਿਗਾਰ ਤੁਮ ਤਿਹ ਠਾ ਜਾਇ । 

ਜਹਾਂ ਪੀਰ ਤੁਮ ਤਾਂਹਿ ਸਿਧਾਵਹੁ । ਹਾਵ ਭਾਵ ਕਰ ਤਾਹਿ ਰਿਝਾਵਹੁ”।। 597 ।। 
ਦਹਰ” 

` _ ਆਇਸ ਸਨ ਪਤਿਸ਼ਾਹ ਕੀ ਬੇਗਮ ਮਨ ਹਰਖਾਂਇ । 
ਨਵਸਤ”? ਸਾਜ ਸਿੰਗਾਰ ਕਉ ਸਾਤੋ ਹੀ ਸੁਖਪਾਇ ।। 598 ॥ 


2ਅ ਤੋਂ ਦ ਪੌਥ ਬੀਰ 2 ਪੌਥੀ ਕੀਰਤਨਿ _#ਅ ਪੌਥੀ ਪਾਤਸਾਹਿ _% ਪੁੰਥੀ ਕਰਮ _ਅ ਤੇ ਏ ਪੰਥੀ 
ਭਰਮ!ਵਤੁ _$ਅ ਪੌਥੀ ਸੌਲਹਿ 


306 ਗੁਰ ਬਿਲਾਂਸ ਪ'ਤਸ਼/ਹੀ ੬ 


ਚੌਪਾਈ 

ਕਰ ਸਿੰਗਾਰ ਸਾਤੌ ਹੀ ਆਈ । ਜਹਾਂਗੀਰ ਕੇ ਨਿਕਟ ਸੁਹਾਈ । 

ਕਰ ਬੈਦਨ ਤਬ ਚਾਲੀ ਐਸੇ । ਕਾਮ ਨਾਰ ਨਾਰਦ ਪਰ ਜੈਸੇ । 599 । 

ਜੇ ਸਸਿ ਸੂਰਜ ਨਾਹਿ ਨਿਹਾਰੀ । ਤੇ ਬੇਗਮ ਗੁਰ ਓਰ ਪਧਾਰੀ ।। 

ਐਸ ਭਾਵ ਕਵਿ ਕੇ ਮਨ ਆਯੋਂ । ਕਾਮ ਨਾਰਿ ਬਹੁ ਰੂਪ ਬਨਾਯੋ । 600 ॥ 
ਦਹਰਾ 

ਸਸੀ ਦੇਖ ਲਜੀ ਧਰੀ ਧਰਿ ਬਾਦਰ ਮੁੱਖ ਲੋਪ । 

ਪ੍ਰਕਾਸ਼ ਭਯੋ ਤਹਿ ਬਦਨ ਕਾ ਫੈਲੀ ਦਿਹ ਦਿਸ ਓਪ ॥ 601 ॥ 

ਰ੍ ਚੌਪਾਈ 

ਸਰ ਕੌਨਯਾ ਜਨ ਨਾਗਨ ਨਾਰੀ । ਜਨ ਰੌਭਾ ਉਰਬਸੀ ਪਧਾਰੀ । 

ਕਿਧਹੁ ਜ਼ ਕਿੰਨਰ ਕੀ ਬਾਮਾ । ਸਾਤ ਰੂਪ ਧਰ ਚਲਿ ਅਭਿਰਾਮਾ ॥ 602। 

ਭੂਮ ਪਰ ਇਨ ਚਰਨ ਦਿਖਾਈ । ਗੁਲ ਸਮ ਭਏ ਬਡੀ ਛਬ ਪਾਈ । 

ਖੋੜਸ ਵਰਖਨ ਕੀ ਸਭ ਨਾਰੀ । ਸੂਰਜ ਲਖੀ' ਨ ਚੋਦ ਨਿਹਾਗੀ ॥ 603 ॥ 
ਦਹਰਾ 

ਐਸੇ ਸ੍ੰਦਰ ਰੂਪ ਧਰਿ ਗਈ ਸਾਤ ਗੁਰ ਪਾਸ । 

ਨੌਨਨਿ ਸੈਨ ਚਲਾਇ ਕੈ ਬਿਨਤੀ ਕਰਿ ਅਰਦਾਸ ।। 604 ॥ 
ਚੌਪਾਈ 

ਆਗੇ ਸ੍ਰੀ ਗੁਰ ਧਿਆਨ ਲਗਾਏ । ਬੈਠੇ ਸ਼ਿਵ ਜਹਿ ਦੇਖ ਲਜਾਏ । 

ਨਾਰੀ ਨ੍ਰਪਰ! ਧ੍ਨਿ ਸੁਨ ਪਾਈ । ਮੁਖ ਤੇ ਅੱਚਰ ਦੀਓ ਹਟਾਈ ॥ 602 ।। 

ਕੋਟ ਭਾਨ ਸਮ ਬਦਨ ਪ੍ਰਕਾਸ਼ । ਨਾਰ ਪ੍ਰਕਾਸ਼ ਸਸੀ ਦਿਖ ਨਾਸ਼ । 

ਹਾਵ ਭਾਵ ਬਹੁ ਬੇਗਮ ਕੀਨੇ । ਸੈ ਗੁਰ ਦਿਸ਼ਟ ਕਬ ਨਹਿ ਚੀਨੇ । 606 ॥ 


"ਜਲ, 


ਦਹਰਾ 
ਭਗਤ ਸਿੰਘ ਐਸੇ ਤਬੈ ਸੀ ਗੁਰੂ ਬਚਨ ਅਲਾਇ । 
ਐਸੋ ਸਾਚ [ਸਿੰਗਾਰ] ਕਰਿ ਪੁਤ੍ਰੀ ਪਾਇ ਖੁਦਾਇ ॥ 607 ॥ 


ਚੰਪਾਈ| 
ਤਾਂਤੇ ਪੁਤੀ ਸਾਚ ਅਲਾਵਹੁ । ਨਿਸ ਦਿਨ ਸਾਚ ਸਿਗਾਰ ਬਨਾਵਹੁ । 
ਅਪਨਾ ਭਰਤਾ£ ਸਮਝ ਖੁਦਾਇ । ਅਹਿਨਿਸ ਤਾਂਕੀ ਸੇਵ ਕਮਾਇ ।। 608 ॥ 
ਯਾ ਸਮ ਔਤ ਜਗਤ ਫਲ ਨਾਹੀ । ਨਾਰੀ ਸੁੰਦਰ ਸੁਨ ਸੁਖ ਪਾਂਹੀ । 
ਐਸੇ ਗੁਰ ਕੇ ਬਚਨ ਸਨਾਇ । ਔਰ ਦਰਸ ਸਰ ਗੁਰ ਕਉ ਪਾਇ ॥ 609 । 


ਕਦ ਦਾ ਦੇ << ਦੇ ਦੇ 


2 ਧੋਬੀ ਪਿਖਿ _%ਅ ਪੋਥੀ ਘੂੰਗਰ੍ੂ _££ ਪੌਥੀ ਵਿਚੋਂ" _ਓਅ ਪੋਥੀ! ਮਾਲਕ 


ਅਧਿਆ ਇ ਅੱਠਵਾਂ ``` 307 


ਦੋਹਰਾ 
ਕਾਮ ਭਾਵਨਾ ਛਾਡਿ ਸਭ ਰਿਦੇ ਧਿਆਨ ਕਉ ਪਾਇ । 
ਸਤਿ ਪੀਰ ਗੁਰੁ ਜਾਨ ਕੇ ਪਰੀ ਚਰਨ ਲਪਟਾਇ ॥ 610 ॥ 
ਚੰਪਾਈ 
ਗਾਲਹੁ' ਪ੍ਤ੍ਰੀਂ ਗੁਰੂ ਅਲਾਯੋ । ਸਾਤ ਬੇਗਮ ਪਯਾਨ ਕਰਾਯੋ । 
ਆਇ ਸ਼ਾਹ ਕਉ ਬਾਤ ਅਲਾਇ । ਸਤਿਗੁਰੂ ਹਹਿੰ ਰੂਪ ਖੁਦਾਇ ॥ 611 ॥ 
ਦੇਖ ਰੂਪ ਹਮ ਸਭੀ ਲੁਭਾਈ । ਪੀਰ ਦਿ੍‌ਸ਼ਟ ਹਮ ਓਰ ਨਹਿ ਪਾਈ । 
ਪਤ੍ਹੀਂ ਭਾਖ ਕੀਨ ਉਪਦੇਸ਼ਾ । ਸਤਿ ਪੀਰ ਇਹ ਹਰੌ ਅੰਦੇਸਾ 1 612 ॥ 
ਦੋਹਰਾ 
ਜਹਾਂਗੀਰ! ਤਬ ਹੀ ਸਨੇ ਸਤਿ ਬੇਗਮ ਕੇ ਬੈਨ । 
ਅਤਿ ਆਨੰਦ ਮਨ ਮਹਿ ਕੀਝ ਦਰਸ ਪੀਰ _ਚਹਿ ਨੈਨ ।1 613 ॥ 
ਰ ਚੌਂਪਾਈ 
ਜਹਾਂਗੀਰ ਨਿਜ ਅਉਗੁਨ ਜਾਨਾ । ਉਪਰ ਪੀਰ ਸੈਸ ਹਮ ਠਾਨਾਂ । 
ਹੇ ਖੁਦਾਇ ਨਿਸ ਕਰਉ ਬਤੀਤ । ਬਖਸਾਵਉ” ਗੁਰ ਤੇ ਧਰ ਪ੍ਰੀਤ । 614 ॥ 
ਗਰ ਗਨ ਗਾਵਤ ਨਿਸਾਂ ਬਿਹਾਈ । ਦੋਇ ਘਰੀ ਨਿਸ ਤਬੈ ਰਹਾਈ । 


ਨਗਨ ਪਾਇ ਗਰਿ ਅੰਚਰ ਡਾਰਿਓ । ਜਹਾਂਗੀਰ ਸੀ ਗੁਰਹਿ ਸਿਧਾਰਿਓ ॥ 615 ॥ 
ਦੋਹਰਾ 
ਆਗੈ ਲਗੇਂ ਦੀਵਾਨ ਬਹੁ ਸੀ ਗੁਰ ਮਧ ਸਹਾਇ । 
ਗਾਵਤ ਆਸਾ ਵਾਰ ਕਉ ਰਾਗੀ ਰਾਗ ਉਠਾਇ 1 616 ॥ 
ਸੋਰਠਾ 
ਜਹਾਂਗੀਰ ਤਹਿ ਜਾਇ ਹੋਇ ਅਧੀਨ ਬੈਠਤ ਭਯੋ । 
ਪਾਛੰ ਦੂਰ ਹਟਾਇ ਸਨਤ ਸ਼ਬਦ ਧਰ ਪਰੇਮ! ਕਉ ॥ 617 )। 
ਚੌਪਈ 
ਆਸਾ ਵਾਰ ਭੌਗ ਤਬ ਪਾਯੋ । ਨਿਸ ਬਿਤੀਤ ਰਵਿ ਤੇਜ ਧਰਾਯੋ । 
ਉਠ ਗੁਰ ਬਚਨ ਸ਼ਾਹ ਤਬ ਲਾਗਿਓ । ਰਾਜ ਮਾਨ ਮਦ ਸਭ ਹੀ ਤਿਆਗਿਓ 1 6181 
ਉਸਤਤਿ ਗੁਰ ਕੀ ਕੀਨ ਅਪਾਗੀ । ਖੁਦ ਖੁਦਾਇ ਤਮ ਪੀਰ ਮੁਰਾਰੀ । 
ਅਲਹ ਤੁਹੀ ਤਹੀ ਭਗਵੌਤਾ । ਬਖਸ਼ੋਂ ਭੂਲ ਕਰੀ ਹਮ ਜੈਤਾ । 619 ॥ 
ਦੋਹਰਾ 
ਔਜ ਭਾਖ ਚਰਨੀ ਪਰਾਂ ਸੀ ਗੁਰ ਭਏ ਦਇਆਲ । 
ਨਿਜ ਕਰ ਤਾਂਹਿ ਉਠਾਇ ਕੌ ਭਾਖੋ ਬਚਨ ਕ੍ਰਿਪਾਲ” ॥ 620 ॥ 


“ਅ ਪੰਥੀ ਜਾਂਹਹ੍‌ _$% ਤੇ ਦ ਪੋਥੀ ਬਾਦਸਾਹਿ _5ਅ ਪੌਥੀ ਪ੍ਰੀਤਿ _“ਅ ਤੇ ਦ ਪੋਥੀ ਰਸਾਲ 


308 ਗਰ ਬਿਲ'ਸ ਪਾਤਸ਼!ਹੀ ੬ 


ਚੰਪਈ ਰ 
ਮਾਂਗਉ ਵਰ ਜੋ ਇਛਾ ਤੋਰੀ । ਕਹਿਯੋ ਸ਼ਾਹ ਇਹ ਇਛਾ ਮੌਰੀ । 
ਪ੍ਰਿਥਮੈ ਭੂਲ ਛਮਾਪਨ ਕੀਜੈ । ਬਹੁਰੋ ਪੀਰ ਇਹੈ ਵਰ ਦੀਜੈ ॥ 621 ॥ 
ਗੋਇੰਦਵਾਲ ਕਾ ਦਰਸ਼ਨ ਪਾਵਹੁ । ਪਾਛੈ ਤਾਰਨ ਤਰਨ ਦਿਖਾਵਹੈ । 
ਬਹੁਰੋ ਤਮ ਸੈਗ.ਸਧਾ ਸਰੋਵਰ । ਦਰਸ ਤਖਤ ਸਰ ਦੇਖ ਸਰੋਵਰ 1 622।। 
ਦੋਹਰਾ 
ਬਹੁਰ ਪੀਰ ਮਮ ਸੋਗ ਹੁਇ ਚਾਲਉਂ ਆਪ ਲਾਹੌਰ । 
ਸਨੋ ਪੀਰ ਮਮ ਇਛ ਯਹਿ ਤੁਮ ਸਭ ਕੇ ਸਿਰਮੌਰ ।। 623 ॥ 
ਚੰਪਈ 
ਤਥਾ ਸਤਿ ਬਚਨ ਗ੍ਰਰ ਕੀਨ ਉਚਾਰਾਂ । ਸੁਨਤ ਸ਼ਾਹਿ ਮਨ ਆਨੰਦ ਧਾਰਾ । 
ਉਤਰ ਬਿਪਾਸਾ ਆਏ ਤਹਾਂ । ਗੋਇੰਦਵਾਲ ਗੁਰ ਕਉ ਥਲ ਜਹਾਂ । 624 । 
ਕਰ ਡੇਰਾ ਤਹਿ ਕੀਨ ਇਸਨਾਨਾ । ਬਾਵਲੀ ਮਧ ਹਰਖ ਗੁਰ ਠਾਨਾ । 
ਬਾਦਸ਼ਾਹ£ ਪਨ ਮਜਨ ਕੀਨੋ । ਦਿਖੀ ਬਾਵਲੀ ਮਨ ਸੁਖ ਲੀਨੋਂ ॥ 625 ॥ 
ਦੌਹਰਾ 
ਸਬ ਸਥਾਨ ਗੁਰ ਪੁਜ ਧਰ ਦਰਸ਼ਨ ਕੀਨੋ ਜਾਇ। 
ਬਾਦਸ਼ਾਹ ਭੇਟਾ ਧਰੈ ਗੁਰ ਸੋਗਿ ਦਰਸ ਕਰਾਇ ।। 626 ।। 
ਚੌਪਈ 
ਦਰਸਨ ਕਰ ਗੁਰ ਡੇਰੇ ਆਏ । ਕੁਸਲ ਪ੍ਰਸੰਨ ਗੁਰ ਸਭ ਕੀ ਪਾਏ । 
ਬਸੈ ਰੈਨ ਪਨ ਪ੍ਰਾਤ ਸਿਧਾਏ । ਤਾਰਨ ਤਰਨ ਸਭੀ ਚਲ ਆਏ ॥ 627 ॥ 
ਦਹਰਾ 
ਗੁਰ ਸਥਾਨ ਪਰਜਾ ਧਜੀ ਸੀ ਗੁਰ ਅਨਗਨ ਸ਼ਾਹ । 
ਬਾਰ ਬਾਰ ਬੰਦਨ ਕਰੀ ਧਾਰਿਓ ਸ਼ਾਹਿ ਉਮਾਹ ॥ 628 ।। 
ਚੌਪਈ 
ਅਰ ਸੁਖ ਸਿਉ” ਤਿਹ ਰੈਨ ਬਸਾਏ । ਨਾਇ ਪ੍ਰਾਤ ਤਬ ਪਯਾਨ ਕਰਾਏ । 
ਜਾਮ ਦਿਵਸ ਗਏ ਆਏ ਤਹਾਂ । ਸੁਧਾ ਸਰੋਵਰ ਸਦਰ ਜਹਾਂ ।। 629 ॥ 
ਗੁਮਟਾਲੇਂ ਜੂਹ ਡੇਰਾ ਕੀਨ । ਅਨਗਨ ਸੌਨਾ ਸਾਜ ਪ੍ਰਬੀਨੇ । 
ਖਾਂ ਵਜ਼ੀਰ ਕਉ ਸ਼ਾਹ ਅਲਾਇ । ਗੁਰ ਸੋਗ ਜਾਂਦਿ ਚਰਿਤ ਦਿਖਿ!ਂ ਆਇ । 630। 
ਦੁਹਰਾ 
ਲੈ ਆਇਸ ਤਬ ਸ਼ਾਹ ਕੀ ਪਾਂਚ ਸਿਖ ਸੋਗਿ ਲੀਨ । 
ਖਾਂ ਨਜੀਰ ਕਉ ਸਾਥ ਲੈ ਗੁਰੂ ਪਿਆਨਾ ਕੀਨ ॥ 631 । 


੍ ਅਜ ਸੀ 
1% ਪੋਬ ਮੌਹਿ % ਤੇ ਏ ਪੰਥੀ ਜਸਹਗੀਰ _£ਅ ਪੋਥੀ ਪਿਖਿ 


ਅਧਿਆਇ ਅੱਠਵਾਂ 309 


ਚੌਪਈ 

ਸੀ ਗੁਰ ਜੇਠਾ ਅਗ੍ਰ ਪਠਾਯੋ । ਬਹੁ ਕੜਾਹਿ' ਤਿਨ ਆਨ ਕਰਾਯੋ । 

ਨਿਕਟ ਪੁਰੇ ਕੇ ਜਬ ਗੁਰ ਗਾਂਏ । ਉਤਰੇ ਹੈ ਤੇ ਭੂੰਮ ਤੁਰਾਏ 1! 6321 

ਗਰ ਕਉ ਦੇਖ ਸਬੀ ਹੋਇ ਪਯਾਦੇ । ਖਾਂ ਵਜੀਰ ਦਿਖ ਸਭ ਮਰਜਾਦੇ । 

ਧਰ ਕੜਾਹੁ! ਆਗੇ ਤਿਹ ਆਏ । ਅਕਾਲ ਤਖਤ ਗੁਰ ਦਰਸ਼ਨ ਪਾਏ ।। 633 11 
ਦੋਹਰਾ 

ਅਰਦਾਸ ਭੇਟ ਤਬ ਗੁਰ ਧਰੀ ਬੰਦਨ ਕੀ ਮਨ ਲਾਇ । 

ਗੁਰਦਾਸ ਤਬੈ ਅਰਦਾਸ ਕਰ ਲਗੋ ਚਰਨ ਗੁਰ ਆਇ । 634॥ 


ਚੌਪਈ 

ਕੁਸ਼ਲ ਅਨੰਦ ਗੁਤ ਪੁਛੀ ਤਾਂਹਿ । ਬਹੁਰੋ ਚਾਲੈ ਧਾਰ ਉਮਾਹਿੰ [ 

ਕੜਾਹ ਪ੍ਰਜ ਦਰਬਾਰ ਚੜਾਈ । ਤਹਿੰ ਬਢੇ ਅਰਦਾਸ ਕਰਾਈ ॥ 635 ॥ 

ਪਰਸਪਰ `ਦੋਉ ਚਰਨੀ ਲਾਗੇ । ਬੁਢਾ ਗੁਰੁ ਚਰਨ ਰਸ ਪਾਗੇ । 

ਪਰਕਰਮਾ ਕਰ ਗੁਰ ਆਏ ਤਹਾਂ । ਗੋਗ ਮਾਤ ਗੁਰ ਮਹਲੀ ਜਹਾਂ । 636 ।। 
ਦੋਹਰਾ 

ਮਾਤਾ ਕੇ ਚਰਨੀ ਲਗੇ ਮਾਤ ਲੀਨ ਓਰ” ਲਾਇ । 

ਆਨੰਦ ਸਿਉ ਸੁਤ ਤੁਮ ਅਏ ਪ੍ਰੇਮ ਨਾ ਚਿਤਿ ਸਮਾਇ ॥ 637 ॥ 
ਚੌਪਈ ਰ 

ਭੰਗਤ ਸਿੰਘ ਗੁਰ ਮਹਿਲੀ ਰਹੇ । ਖਾਂ ਵਜੀਰ ਕਉਂ ਐਸੇ ਕਹੋਂ । 

ਜਾਇ ਸ਼ਾਹਿ ਕਉ ਐੱਸ ਸੁਨਾਵਹੁ । ਭੌਰ ਹੋਤ ਤੁਮ ਇਹ ਠਾਂ ਆਵਹੁ ।। 638 ॥ 

ਵਜੀਰ ਸ਼ਾਹਿ ਕੇ ਨਿਕਟ ਸਿਧਾਯੋ । ਗੁਰ ਕਉ ਸਭ ਬਿਰਤੱਤ ਸੁਨਾਯੋ । 

ਹੋਤ ਪ੍ਰਾਤ ਆਪੌ ਪਾਤਿਸ਼ਾਹ । ਕਰਾਇਓ ਅਨੇਗਨ ਤਬੈ ਕੜਾਹ ॥ 639 ॥ 
ਦੋਹਰਾ 

ਬੈਠੇ ਗਰ ਦਰਬਾਰ ਤਬ ਸੁਨਤ ਸ਼ਬਦ ਮਨ ਲਾਇ । 

ਬਲਵੰਡ ਸਤਾ ਧੁਨ ਰਾਗ ਕੀ ਮੁਖ ਸਿਉ ਸ਼ੌਦਰ ਗਾਇ ।। 640 ॥ 


ਚੌਪਈ 
ਆਯੋ ਸ਼ਾਹ ਗੁਰੂ ਸੁਨ ਪਾਇਓ । ਜੋਠੇ ਕਉ ਤਿਹ ਅਗ੍ਰ । ਪਠਾਇਓ 
ਜੇਠੇ ਸਾਥ ਸ਼ਾਹ ਚਲਿ ਆਇ । ਅਕਾਲ ਤਖਤ ਬਹੁ ਪੂਜ ਚੜਾਇ ॥ 641 ॥ 
ਕੜਾਹ ਚਾੜ ਬਹੁ ਬੰਦਨ ਕੀਨੀ । ਦਰਸ ਤਖਤ ਕਰ ਆਨੰਦ ਚੀਨੀ । 
ਪੁਨ ਦਰਬਾਰ ਗਰਿ ਅੰਚਰ ਡਾਰਿ । ਗਯੋ ਸ਼ਾਹ ਅਤਿਸੈ ਹਿਤਧਾਰਿ ॥ 642 ॥ 


'ਅ ਪੌਥੀ ਪ੍ਰਸਾਦ _ ਪੌਥੀ ਕ)ਓ #ਅ ਤੋਂ ਏ ਪੌਂਥੀ ਅੰਕਿ 


310 ਗੁਰ. ਬਿਲਾਸ ਪਾਤਸ਼ਾਹੀ ੬ 


ਦੌਹਰਾ 
ਮੁਹਰ ਪਾਂਚ ਸੈ ਪੁਜ ਧਰ ਪੁਨਾ 'ਕੜਾਹਿ ਧਰਾਇ ॥ 
ਬੈਦਨ ਕਰ ਬੈਠਤ ਭਯੋ ਬਲਵੇਡ ਸਤੈ ਨਿਕਟਾਇ'.।। 643 । 
ਬਾਦਸ਼ਾਹ ਤਬ ਸ਼ਬਦ ਸੁਨਿ ਦੀਨਾ ਦਰਬ ਅਪਾਰ । 
ਬਲਵੰਡ ਸਤੇ ਕਉ ਤਿਹ ਸਮੈ ਗੁਰ ਕਉ ਬਦਨ ਧਾਰ। 6440. 
_ ਚੌਪਈ 
ਬਲਵੌਡ ਸਤੇ ਤਬ ਪਾਯੋ ਭੌਗ । ਉਚੀ ਸੁਰ ਗ੍ਰਰ ਧਾਰਨ ਜੌਗ ! 
ਕਰ ਬਦਨ ਗੁਰ ਤਬੈ ਸਿਧਾਏ । ਜਹਾਂਗੀਰ ਨਿਜ ਸੰਗਿ ਲਵਾਏ ।। 645 ॥ 
ਤਖਤ ਓਰ ਜਬ ਗੁਰ ਪਗ ਧਾਰੇ । ਜਹਾਂਗੀਰ! ਤਬ ਬਿਨਤ ਉਚਾਰੇ । 
ਚਲੋ ਪੀਰ ਮਾਤਾ-ਨਿਕਟਾਇ । ਪਰੀ ਭੂਲ ਮਮ ਛਿਮਾ ਕਰਾਇ ।' 646 ॥ 
ਰ ਦੋਹਰਾ 
ਜਸ ਮਾਤਾ ਤੁਮਰੀ ਪ੍ਰਭੂ ਤਸ ਮਾਤਾ ਮਮ ਚੀਨ । 
ਗੁਰ ਅਰਜਨ ਕੀ [ਓਰ]? ਤੇ ਮਾਤ ਬ੍ਰਲਾਵਨ ਕੀਨ ॥ 647 ।। 
ਚੌਪਈ 
ਸੀ ਗੁਰ ਬਚਨ ਸ਼ਾਹਿ ਕਾ ਮਾਨਾਂ । ਗੁਰ ਮਹਿਲੀ ਤਬ ਕੀਨ ਪਯਾਨਾ । 
ਜਹਾਂਗੀਰ ਯੋ“ ਆਗਯਾ ਕਰੀ । ਸਾਥ ਲੋਕ ਜੋ ਅਪਨੇ ਧਰੀ ।। 648 ।। 
ਇਹ ਠਾਂ ਕਿਸੀ ਹਟਾਵਹੁ ਨਾਹੀ । ਪੀਰ ਧਾਮ ਏਹ ਜੌਰ ਨ ਚਾਹੀ । 
ਇਹ ਬਿਧਿ ਗੁਰ ਸੰਗਿ ਸ਼ਾਹਿ ਸਿਧਾਯੋ । ਨਗਰ ਲੰਕ ਕਉ ਨਾਹਿ ਹਟਾਯੋ । 649। 
ਚ ਦਹਰਾ 
ਜਾਇ ਮਾਤ ਚਰਨੀ ਲਗਾ ਮਹਰ ਪਾਂਚ ਸੌ ਧਾਰ । 
ਖਿਮਾ ਮਾਤ ਮਮ ਕੀਜੀਏ ਮੁਖ ਸਿਉ ਕੀਨ ਉਚਾਰ ॥ 650॥ 
ਚੌਪਈ 
ਮਾਤ ਸਮੀਪ ਗੁਰੁ ਛਬਿ ਪਾਵਤ । ਮਾਤ ਮੁਹਰ ਸਭ ਦਾਨ ਕਰਾਵਤ । 
ਸੇਵਕ ਸ਼ਾਹ ਔਰ ਜਉ ਦੀਨਾ । ਮੁਹਰ ਦਾਨ ਮਾਤਾ ਤਬ ਕੀਨਾ ।। 651 ॥ 
ਕਹਾ ਸ਼ਾਹ ਗੁਰ ਅਰਜਨ ਦੇਵ । ਰੂਪ ਸਮਾਏ ਅਲਖ ਅਭਵ । 
ਇਸ ਮੈ ਦੋਸ ਮਾਤ ਮਮ” ਨਾਹੀ । ਕੀਨੀ ਔਰ ਦੁਸ਼ਟ ਫਲ ਪਾਹੀ ॥ 652 । 
੍ ਦਹਰਾ 
ਜਾਂਹਿ ਦੁਸ਼ਟ ਅਉਗਨ ਕੀਓ ਤਾਂਕੇਂ ਗੁਰ ਗਹਿ ਲੀਨ । 
ਸਜਾਇ ਅਧਿਕ ਤਾਂਕੋ ਦਈ ਸਮ ਕ੍ਰਕਰ ਸੋਗ ਕੀਨ ॥ 6531 


ਸਾ 
॥॥ ਤੋ ਦ ਪੋਥੀ ਕੌ ਪਾਹਿ “ ਪੌਥੀ ਬਾਦਸਾਹਿ _$ਅ ਪੋਥੀ ਵਿਚੋਂ" “ਅ ਪੋਥੀ 'ਮੌਹੇ 


ਅਧਿਆਇ ਅੰਠਵਾੀ __ ਡ11 


ਚੌਪਾਈ 
ਇਮ ਕਹਿ ਜੁਗ ਤਬ ਸੀਸ ਨਿਵਾਯੋਂ । ਤਬ ਮਾਤਾ ਜੀ ਬਚਨ ਅਲਾਯੋਂ । 
ਗੁਰ ਗ੍ਰਿਹ ਸਾਥ ਵੈਰ ਜੌ ਪਾਵੈ । ਹਲਤ ਪਲਤ ਨਿਜ ਦੋਟਿ ਗਵਾਵੈ 1 654 ॥ 
ਗੁਰੁ ਚਰਨਨ ਸੋਗਿ ਨਿਤ ਕਰ ਪ੍ਰੀਤਿ । ਸੁਨੋ ਸ਼ਾਹ ਰਿਦ ਧਾਰੋ ਨੀਤ । 
ਸੀ ਗੁਰ ਜਨਮ ਮਰਨ ਮਹਿ ਨਾਂਹੀ” । ਸਮਝ ਦੇਖ ਅਪਨੇ ਮਨ ਮਾਂਹੀ' ॥ 655 ॥ 
ਰ ਦੋਹਰਾ 
ਚਾਰ ਦਿਵਸ ਕਾ ਜੀਵਨਾ ਨਰ ਦੇਹੀ ਕਉ ਪਾਇ । 
ਮੂਰਖ ਜਨ ਨਹੀ" ਸੇਵ ਕਰ ਗੁਰ ਸਿਉ ਵੈਰ ਕਰਾਇ ।। 656 ॥ 
ਚੌਪਈ ਰ 
ਸੁਨਹੁ ਸ਼ਾਹਿ ਗੁਰੁ ਤੌਰ ਸਹਾਈ । ਲੌਕ ਪ੍ਰਲੇਕ ਵਿਖੈ ਸੁਖਦਾਈ । 
ਯਾ ਸੁਨ ਮਾਤਾ ਕੇ ਤਬ ਬੌਨਾ । ਜਹਾਗੀਰਏ ਮਨ ਆਯੋ ਚੈਨਾ ॥ 657 ॥ 
। ਸ਼ਾਹੋਵਾਚ । 
ਇਹੁ ਇਛਾ ਮਮ ਮਾਤ ਪਰਾਵਹ । ਸੀ ਗੁਰ ਕਉ ਮਮਾਂ ਸੋਗਿ ਪਠਾਵਹੁ । 
ਲਾਹੌਰ ਰਹਹਿ ਹਮ ਸੈਗ ਸਿਧਾਇ । ਕਸ਼ਮੀਰ ਜਾਇ ਹਉ ਤਤ ਛਿਨ ਆਇ ॥ 6581। 
ਦੋਹਰਾ 
ਜੈਸ ਪਿਤਾ ਮੰਰਾ ਰਹੈ ਅਮਰਦਾਸ ਗੁਰ ਪਾਸ । 
ਗੋਇਦਵਾਲ ਨਿਸ ਦਿਨ ਰਹੈ ਸੋਵਾ ਕਰ ਅਰਦਾਸ ॥ 659 ॥ 
ਚੌਪਈ 
ਤੈਸੇ ਮੈ ਫਿਰ ਇਹ ਠਾਂ ਰਹਉ । ਸੁਧਾ ਸਰੋਵਰ ਮੈਂ ਸੁਖ ਲਹਉ । 
ਗੁਰ ਕੌ ਮਾਤ ਕਹਾ ਸਮਝਾਇ । ਲਾਹੌਰ ਸ਼ਾਹਿ ਕੇ ਸੋਗ ਸਿਧਾਇ ॥ 660 ॥ 
ਸੀ ਗੁਰ ਮਾਤ ਬਚਨ ਤਬ ਮਾਨਾ । ਕਰਿ ਬੈਦਨ ਤਬ ਕੀਨ ਪਯਾਨਾਂ । 
ਕਰ ਬਦਨ ਤਬ ਸ਼ਾਹ ਸਿਧਾਯੋਂ । ਗੁਰ ਕੌ ਸੌਗਿ ਤਖਤ ਢਿਗ ਆਯੋ 1 661 ॥ 
ਦੌਹਰਾ 
ਕਰ ਬਦਨ ਬੈਠੇ ਪ੍ਰਭੂ ਉਪਰ ਤਖਤ ਸੁਹਾਇ । ਰ 
ਸ਼ਾਹਿ ਤਖਤ ਢਿਗ ਬੋਠਿਓ ਢਾਢੀ ਸਨਮੁਖ ਆਇ ॥ 662 ॥ 
ਚੌਪਈ 
ਗਰ ਸਨਮੁਖ ਢਾਢੀ ਭਯਾ ਠਾਢਾਂ । ਵਾਰ ਉਚਾਰਤ ਅਤਿ ਰਸ ਬਾਢਾ । 
ਹੈ ਪੁਸ਼ਾਕ ਗੁਰੂ ਤਾਂਹਿ ਦਿਵਾਓ । ਅਰ ਦਰਬ ਧਰ ਹਰਖ ਮੁਹਾਇਓ ।। 663 ॥ 
ਬਾਦਸ਼ਾਹ ਦੀਓ ਦਰਬ ਅਪਾਰਾ । ਜੌਰ ਹਾਥ ਪੁਨ ਕੀਨ ਉਚਾਰਾ । 
ਸੁਨੋ ਪੀਰ ਮਮ ਆਗਯਾ ਹੋਇ । ਕਰਾਵਹੁਂ ਟਹਲ ਰਿਦੈ ਮਮ ਜੋਇ ॥ 664 ॥ 


“ਮ ਪ੍ਰੋਖੀ ਵਹਿ “ਮ ਤੋਂ ਦ ਪੰਥੀ ਬਾਦਸ਼ਾਹ #ਦ ਪਖੌਥੀ ਹਮ 


੨12 ਰ ਗੁਰ ਬਿਲਾਸ ਪਾਂਤਜ਼ਾਹੀ ੬ 


ਦੋਹਰਾ 
ਲਾਹੌਰ ਸ਼ਹਿਰ ਜੈਸੇ ਬਸੇ ਸੁੰਦਰ ਰਚੀ ਪਨਾਹਿ । 
_ ਤੈਸੇ ਸ਼ਹਿਰ ਵਸਾਇ ਇਹ ਕਰਹਿ ਵਾਸ ਚਿਤ ਚਾਹਿ ॥ 665 ॥ 
ਚੌਪਈ 
ਤਖਤ ਠੰਰ ਰ ਇਤ ਖ੍ਬ ਬਨਾਵਹੁੰ । ਸੁਨੋ ਪੀਰ ਜੋ ਆਗਯਾਂ ਪਾਵਰੁੰ । 
ਕਹਾ ਗੁਰ ਅਬ ਨਾਹਿ ਸੁਹਾਵੈ । ਸਮਾ ਪਾਇ ਇਹ ਅਧਿਕ ਬਨਾਵੈ । 666 ॥ 
ਅਰਧ ਜਾਮ ਦਿਨ ਜਬੈ ਰਹਾਯੋ । ਲੈ ਆਗਯਾ ਤਬ ਸ਼ਾਂਹ `ਸਿਧਾਯੋ । 
ਡੋਰੇ ਜਾਇ ਸ਼ਾਹਿ ਸੁਖ ਪਾਇ । ਸਭ ਬੋਗਮ ਕਉ ਐਸੇ ਅਲਾਇ ॥ 667 ॥ 
ਦੋਹਰਾ 
ਜਾਇ ਮਾਤ ਕਾ ਦਰਸ ਕਰ ਲੋ ਪੂਜਾ ਨਿਜ ਸੈਗਿ । 
ਸਭ ਬੇਗਮ ਜਾਵਤ ਭਈ ਮਨ ਮਹਿ ਧਾਰ ਉਮੰਗ ।। 668 ।। 
ਚੌਪਈ 
ਦਮੋਦਰੀ ਗੈਗ ਮਾਤ ਪਹਿ ਆਇ । ਬੇਗਮ ਪਰਜਾ ਧਰੀ ਮਹਾਇਂ । 
ਬਿਨੈ ਭਾਖ ਗੁਰੂ ਉਸਤਤਿ ਗਾਈ । ਕਹਾ ਮਾਤ ਗ੍ਰੁ ਐਸੇ ਮਾਈ 11 669. ॥ 
ਨਾਰ ਧਰਮ ਪਤਿ ਸੇਵਾ ਕਰੋ । ਔਰ ਕਿਸੀ ਪੈ ਨਦਰਿ ਨਾ ਧਰੋਂ । 
ਦਮੌਦਰੀ ਕੇ ਇਮ ਬਚਨ ਸੁਨਾਇ । ਬੇਗਮ ਗਈ ਹਰਖ ਮਨਿ ਪਾਇ ।। 670 । 
ਦੁਹਰਾ 
ਗਰ ਮਾਤ ਗੁਰੁ ਮਹਿਲ ਕੀ ਉਸਤਤਿ ਕੀਨ ਬਨਾਇ । 
ਸ਼ਾਹਿ ਸੁਨਤ ਸੁਖ ਪਾਇਆ ਇਸ ਬਿਧਿ.ਦਿਵਸ ਬਿਹਾਇ । 671. ।। 
ਸ਼ਹਿ ਤਬੈ ਪਯਾਨਾ ਕੀਓ ਸੀ ਗੁਰ ਕਉਂ ਹਿਤ ਧਾਰ । 
ਐਸੇ ਸੁਨ ਸੁਖ ਪਾਇ ਕੰ ਸ੍ਰੀ ਗੁਰ ਭਏ ਤਿਆਰ,॥ 672 ॥ 
ਸਹਸਾ! ਸੂਰ ਜੇ ਥੇ ਰਹੇ ਤਿਨ ਕਉਂ ਸੰਗਿ ਲਵਾਇ । 
ਤੀਨ ਸਹਿਸ ਜੋ ਸੈਗ ਥੇ ਇਹ ਠਾਂ ਸੋ ਸੰ ਪਾਇ 1 673। 
ਪ੍ਰਥਮ ਦਰਸ ਦਰਬਾਰ ਕਰਿ ਪੁਨਾ ਤਖਤ ਅਰਦਾਸ । 
ਕਰ ਬੈਦਨ ਪੁਨ ਮਾਤ ਕਉ ਚਲੇ [ਸੀ]! ਗੁਰ ਸੁਖਰਾਸ । 674॥ 
ਚੌ ਪਈ 
ਪਾਂਚ ਸਿਖ ਕਉ ਸੈਗ ਲਵਾਯੋ । ਸ਼ਾਹ ਸੰਗਿ ਗੁਰ ਪਯਾਨ ਕਰਾਂਯੋ । 
ਬਲਵੰਡ ਸਤਾ ਗੁਰ ਨਿਜ ਸੌਗਿਂ ਲੀਨੋ । ਖੋਦ ਚੌਦੂ ਕੌ ਬਿਧੀਏ' ਦੀਨੋ ॥ 675 ॥ 
ਪਹੁੰਚ ਲਾਰੌਰ ਦੂਤੀ ਦਿਨ ਜਾਏ । ਜਹਾਂਗੀਰ ਨਿਜ ਧਾਮ ਸਿਠਾਏ । 
ਮਜੈਗੀ ਡੇਰਾ ਸੀ ਗੁਰ ਪਾਯੋ । ਆਛੌ ਸੁੰਦਰ ਠੌਰ ਤਕਾਯੋ ॥ 676 ॥ 


7 ਪਥੀ ਅਧਿਕਾਇ ਤਅ ਤੋਂ ਏ ਪੌਥੀ ਹਜਾਰ $ਅ ਤੋਂ ਪੰਥੀ ਵਿਚੋ” 'ਅ ਪੌਥ) ਬਰੁਬਿਧਿ 


ਅਧਿਆਇ ਅੱਠਵਾਂ 313 


ਆ 
ਪਾਂਚ ਸਿਖ ਕਉ ਇਮ ਕਹਾ ਸ੍ਰੀ ਗੁਰੁ ਕਿਰਪਾ ਨਿਧਾਨ । 
ਲੈ ਪੁਸਾਦਿ ਤਿਹ ਠਾਂ ਚਲੋ ਜਹਿ ਠਾਂ ਗੁਰੂ ਅਸਥਾਨ ॥ 677 ॥ 
ਚੌਪਈ 
ਪਾਂਚੋ ਸਿਖ ਹਰਖ ਤਬ ਪਾਂਯੋ । ਅਨਗਨ ਤਬ ਪ੍ਰਸਾਦਿ ਮੰਗਾਯੋ । 
ਧਾਰ ਪ੍੍ਮ ਗੁਰ ਆਂਏਂ ਤਹਾਂ । ਰਾਮਦਾਸ ਗੁਰੁ ਜਨਮੇ ਜਹਾਂ ।। 678 ।। 
ਕਰ ਬੈਦਨ ਪ੍ਰਸਾਦਿ ਚੜਾਇ । ਧਰਮਸ਼ਾਲ ਪਨ ਗੁਰ ਕੀ ਆਇ । 
ਰਾਮਦਾਸ ਗੁਰੁ ਕੀ ਸੌ ਜਾਨੋ । ਧਰ ਪ੍ਰਸਾਦਿ ਤਿਹ ਬਦਨ ਠਾਨੋ ॥ 679॥ 
ਦਹਰਾ 
ਪੁਨਾ ਬਾਵਲੀ ਗੁਰ ਅਏ ਰਾਮਦਾਂਸ ਰਚਿ ਜੋਇ । 
ਮਜਨ ਕਰ ਬਿਨੌਤੀ ਕਰੀ ਧਰ ਪ੍ਰਸਾਦਿ ਸੁਖ ਸੋਇ ।। 680 ॥ 
ਚੌਪਈ 
ਪਾਂਚ ਸਿਖ ਕਉ ਗੁਰੂ ਅਲਾਏ । ਗੁਰ ਅਰਜਨ ਜੀ ਜਹਾਂ ਸਮਾਏ । 
(ਤਿਹ ਸਥਾਨ ਕਾ ਦਰਸ ਕਰਾਵਹੁੰ । ਜਿੰਹ ਠਾਂ ਸ੍ਰੀ ਗੁਰ ਚਰਿਤ ਦਿਖਾਵਹੁੰ । 
ਮਾਨ ਬਾਤ ਗੁਰੁ ਕੀ ਤਹਿੰ ਗਏ । ਸ੍ਰੀ ਗੂਰ ਜਾਇ ਦਰਸ ਤਹਿ ਕਏ । 
ਧਰਿ ਪ੍ਰਸਾਦਿ ਪਰਕਰਮਾ ਕੀਨੀ । ਹਰਿ ਗੌਥਿਦ ਗੁਰੁ ਹੋਇ ਅਧੀਨੀ ॥.681।। 
ਦੋਹਰਾ ਰ ਰ 
ਪੁਨ ਸ੍ਰੀ ਗੁਰ ਨਿਜ ਹਾਥ ਸਿਉ ਤਿਹ ਨਾਂ ਰਚਿ ਅਸਥਾਨ । 
ਪਨ ਲੰਗਾਹ ਕੌ ਇਮ ਕਹਾ ਸ੍ਰੀ ਗੁਰੁ ਕਿਰਪਾ ਨਿਧਾਨ ॥ 682 ॥ 
ਚੌਪਈ 
ਤਮ ਇਹ ਥਾਂ ਰਹੁ ਸੇਵ ਕਰਾਈ । ਸੂਹਨੀ” ਦੇ ਪੁਨ ਦੀਪ ਜਗਾਈ । 
ਜਮਾਂ ਪਾਇ ਇਹ ਸੁੰਦਰ ਹੋਵੇ । ਕਰੈ ਸੇਵ ਜੌ ਸਭ ਦੁਖ ਖੋਵੈ ॥ 683 ॥ 
ਸੁਦੀ ਜੇਠ ਚੌਥ ਜੋ ਆਵੇ । ਇਹੁ ਸਥਾਨ ਕਾ ਦਰਸ਼ਨ ਪਾਵੈ । 
ਕਰ ਪ੍ਰਸਾਦਿ ਪੁਨ ਜੌੜ ਕਰਾਇ । ਚਾਰ ਪਦਾਰਥ ਸੋ ਨਰ ਪਾਇ ।। 684 1 
ਦੌਹਰਾ 
ਭਗਤ ਸਿੰਘ ਗੁਰ ਕੇ ਬਚਨ ਐਸੇ ਸੁਨਤ ਲੰਗਾਹ । 
ਧਾਰਿ ਪ੍ਰੋਮ ਤਿੰਹ ਠਾਂ ਰਹਿਓ ਸੋਵਾ ਹਿਤ ਚਿਤਿ ਚਾਹਿ 1 685 ॥ 
ਚੌਪਈ 
ਐਸੋ ਕਹਿ ਗੁਰ ਤਬੈ ਸਿਧਾਏ । ਚਾਰ ਸਿਖ ਕੌ ਸਾਥ ਲਵਾਏ । 
ਸ੍ਰੀ ਸਤਿਗੁਰ ਨਿਜ ਡੇਰੇ ਆਇ । ਤਬ ਲੰ ਸੈਗਤਿ ਆਈ ਧਾਇ | 686 ।। 


੪ਅ ਪੌਥੀ ਪ੍ਰੀਤਿ £ ਪੋਥੀ ਝਾੜ੍ਹ _“ਅ ਪੌਥੀ ਸਿਖ 


314 ਗੁਰ ਬਿਲਾਸ ਪਾਤਜ਼ਾਹੀ ੬ 


ਸਿਖ ਸੰਗਤ ਲਾਹੌਰ ਕੀ ਜੋਈ । ਪ੍ਰਸਾਦਿ ਭੇਟ ਲੈ ਆਈ ਸੋਈ । 

ਆਇ ਚਰਨ ਤਉ ਗੁਰ ਕੇ ਪਰੇ । ਭਾਂਤ [ਭਾਂਤ] ਕੀ ਬਿਨਤੀ ਕਰੇ ॥ 687 ॥ 
ਦੌਹਰਾਂ ਰ 

ਸਭ ਸੈਗਤ ਬਿਨਤੀ ਕਰੀ ਹੈ ਗੁਰ ਏਹ ਭਲਿ ਕੀਨ । 

ਚੌਦੂ ਦੁਸ਼ਟ ਗੁਰ ਖੇਦ ਦੇ ਤਾਂਕੋ ਤੁਮ ਗਹਿ ਲੀਨ॥ 688 ॥ 
_ ਚੌਪਈ ਜਾ 

ਜੀਵਤ ਯਾਹਿ ਛਾਡਿ ਭਲ ਨਾਹੀ । ਐਸ ਦੁਸ਼ਟ ਮਾਰੇ! ਹੀ ਚਾਹੀ । 

ਸ੍ਰੀ ਮੂਖ ਕਹਾ ਭੌਗ ਇਹ ਕੀਤਾ । ਸਮਾਂ ਪਇ ਹੁਇ ਪ੍ਰਾਨ ਬਤੀਤਾ ॥ 689 ॥ 

ਸੰਗਤਿ ਗੁਰ ਕੀ ਆਗਯਾ ਪਾਇ । ਗ੍ਰਿਹ ਕਉ ਗਈ ਗੁਰੂ ਗੁਨ ਗਾਇ । 

ਪਾਂਚ ਪਾਂਚ ਪਨਹੀ ਸਿਖ ਮਾਰਹਿੰ । ਪਨਹੀ ਮਾਰ ਨਿਜ ਭੌਨ? ਸਿਧਾਰਹਿੰ ॥ 690 ॥ 

ਦੋਹਰਾ, ਰ 
ਚੋਦੂ ਅਤਿ ਦੂਖ ਪਾਇਯੋ .ਤੜਫਤ ਪਰੇ ਨ ਚੈਨ । 
ਕਿਰਮ ਦੇਹ ਮਹਿ ਬਹੁ ਪੜੇ ਦਿ੍‌ਸ਼ਟਿ ਨ ਆਵੈ ਨੈਨ । 691॥ 


ਚੌਪਈ 

ਨਿੱਤ ਪ੍ਰਤਿ ਸ਼ਾਹ ਗੁਰ ਪੈ ਆਵੇ । ਕਰੇ ਦਰਸ ਬਹੁ ਭੇਟ ਚੜਾਵੈ । 

ਸੰਗਤਿ ਆਇ ਦਰਸ ਗੁਰ ਕਰੈ । ਪਾਵਤ ਸੌ ਜਉ ਇਛਾ ਧਰੈ । 692 ॥ 

ਇਹ ਬਿਧਿ ਪੰਦਰਹਿ ਦਿਵਸ ਬਿਤਾਏ । ਚੋਦੂ ਖੋਦ” ਨਰਕ ਸਮ ਪਾਏ । 

ਤਬ ਜੇਠੇ ਅਸ ਬਾਤ ਬਿਚਾਰੀ । ਨਗਰ ਫਿਰਾਹਿ ਫਰ ਦੁਖ ਭਾਰੀ 1 69311 
_ਦਹਰਾ 

ਬਿਧੀਆ ਜੇਠਾ ਤਾਂ ਸਮੈ ਮਨ ਮਹਿ ਐੱਸ ਵਿਚਾਰ । 

ਕਹਿ ਚੰਡਾਲ ਕਉ ਸਾਥ ਲੈ ਕ੍ਰਕਰ ਸੈਗਰੀ ਡਾਰ ॥ 694। 
ਚੌਪਈ 

ਚੌਦੂ ਸੁਆਨ$ ਡਾਰ ਗਰਿ ਫਾਹੀ । ਪਨਹੀ ਮਾਰਤ ਚਲੰ ਤਦਾਹੀ । 

ਖਾਵਤ ਕੀੜੇ ਤੁਰਿਓ ਨ ਜਾਇ । ਮੁਖ ਕਾਲਾ ਕਰਿ ਪਨਹੀ ਲਾਇ ।। 695 । 
ਦਹਰਾ 

ਭਗਤ ਸਿੰਘ ਯੌ" ਫੋਰ ਕੋ ਸਾਰੋ ਸ਼ਹਿਰ ਤਦਾਇ । 

ਰੇਤ ਤਪਾਵਸ ਜਸ ਤੇ ਤਿਸੀ ਹਾਟ ਢਿਗ ਆਇ ।। 696 । 
ਸੋਰਠਾ 

ਸੋ ਉਠਿਓ ਰਿਸਧਾਰ ਸਨਮੁਖ ਦੇਖੀ ਦੇਖ ਗੁਰ । 

ਤਪਤ ਕੜਛ ਉਰ ਮਾਰ ਚੋਦੂ ਕਉ ਅਤਿ ਕੌਪ ਸਿਉ ॥ 697॥ 


'ਅ ਪੋਥੀ ਵਿਚੋਂ ਅ ਪੌਥੀ ਮਾਰਯੋ _%ਅ ਤੋਂ ਏ ਪੌਥੀ ਸਦਨ _“% ਪੌਥੀ ਕਸਟ _%ਅ ਤੋਂ ਏ ਪੋਥੀ ਕੜੋ 


ਅਧਿਅ'ਇ ਅੰਠਵਾਂ 315 


ਰ ਚੌਪਈ 
ਲਾਗਤ ਕੜਛੋ ਭਰਮਿ ਗਰਾਯੋ । ਆਂਦਾ ਨਿਕਸ ਤਬੈਂ ਤੜਫਾਂਯੋ । 
ਤੜਫਤ ਚੰਦ ਐਸ ਉਚਾਰਾ 1 ਹਰਿ ਗੋਥਿੰਦ ਮਮ ਅਵਗਤਿ ਮਾਰਾਂ । 698 ॥ 
ਐਸੇ ਕਹਿ ਦੁਖ ਧਰਿਓ ਨਾਨਾ । ਭਗਤ ਸਿੰਘ ਤਹਿ ਨਿਕਸੇ ਪ੍ਰਾਨਾ । 
ਭਯਾਨਕ ਜਮ ਨਭ ਤੇ ਸੁਰ ਆਏ ।' ਪਾਰਖਦ ਸਦ ਬਿਬਾਨ ਲਿਆਏ 1 699 ॥ 
ਹ ਦੋਹਰਾ (ਬੀ 1 
ਜਮ ਗਠ ਕਹ ਇਹੁ ਡਾਰੀਏ ਮਹਾਂ ਨਰਕ ਜਹਿੰ ਭਾਰ । 
ਗੁਰ ਭਗਵੋਤ ਕਉ ਖੋਦ ਦੈ ਕੀਨ ਪਾਪ ਰਿਸ ਧਾਰ ॥ 700 ॥ 
ਚੌਪਈ 
ਤਬ ਪਾਰਖਦ ਯਹ ਬਚਨ ਉਚਾਰੇ । ਬਧਿਕ ਕੌਨ ਕਰਮ ਕਰ ਤਾਰੇ । 
ਰਾਂਵਨ ਰਿਸ ਕਰਿ ਰਾਮ ਉਚਾਰਾ । ਪਰਮ ਧਾਮ ਤਬ ਸੋਇ ਪਧਾਰਾ ।। 701 । 
ਇਨ ਦੇਖੋ ਗੁਰ ਅਰਜੁਨ ਦੇਵ । ਬੈਰ ਭਾਵ ਰਿਦਿ ਧਾਰ ਅਭੇਵ । 
ਛਟਮ ਗੁਰੂ ਕਉ ਸਦਾ ਧਯਾਵੈ । ਬੌਰ ਭਾਵ ਧਰ ਨੀ'ਦ ਨਾਂ ਪਾਵੈ ॥ 702॥ 
ਅਤ ਸਮੇ ਗੁਰ ਨਾਮ ਉਚਾਰਾ । ਪਰਮ ਧਾਮ ਤਬ ਸੋਇ ਪਧਾਰਾ ।। 
ਪਚਮ ਗੁਰੁ ਕਉ ਦਰਸ਼ਨ ਕਰਿਯੋਂ । ਹਰਿ ਗੌਬਿੰਦ ਮੁਖ ਉਚਰਤ ਮਰਿਯੋ 1 703 ॥ 
ਦੋਹਰਾ 
ਐਸੇ ਸੁਨਿ ਜਮ ਗਨ ਗਏ ਚੰਦੂ ਯਾਨ ਬੌਠਾਇ । 
ਗੁਰ ਜਸ ਗਾਵਤ ਤਬ ਗਯੋ ਬੰਕ੍ਰੰਠ ਓਰ ਸੁਖ ਪਾਇ 11 704 ॥ 
ਚੌਪਈ ਰ 
ਭਗਤ ਸਿੰਘ ਤਹਿੰ ਦੇਹ ਗਹਾਂਇ । ਰਾਵੀ ਮਹਿ ਤਹਿ ਦਈ ਬਹਾਇ । 
ਸਭੀ ਸਿਖ ਸੀ ਗੁਰ ਪੈ ਆਏ । ਚੌਦੂ ਮ੍ਰਿਤ ਕੌ ਬੈਨ ਸੁਨਾਏ ॥ 705 ॥ 
ਸੀ ਮੁਖ ਸਿਉ ਤਬ ਗਰ ਉਚਾਰਾ । ਜੈਂਸਾ ਕਿਯੋਂ ਤੈਸਾ ਦੁਖ ਧਾਰਾ । 
ਭਲਾ ਭਯਾ ਤਿਹਿ ਪ੍ਰਾਨ ਬਿਲਾਏ । ਖੱਦਾਂ ਮਿਟਾਏ ਨਰਕ ਅਬ ਜਾਏ । 
ਜੇਠਾ ਕਹਿ ਅਸ ਪਾਪੀ ਭਾਰਾ । ਕੈਸੇ ਜਾਵੈ ਸਰਗ” ਮਝਾਰਾ । 
ਕਹਿ ਗੁਰ ਜੋ ਰਿਸ ਧਾਰ ਧਿਆਵੈ । ਅਣਖ ਆਲਸ ਗੁਰ ਨਾਮ ਅਲਾਵੈ । 706 ॥ 
ਦੌਹਰਾ 
ਪਤਿਤ ਪਾਵਨ ਗੁਰ ਬਿਰਦ ਹੈ ਤਾਂਕੀ ਮੁਕਤਿ ਕਰਾਇ । 
ਇਨ ਪੁਨ ਅਰਜਨ ਦੇਵ ਕਾ ਕੀਓ ਧਿਆਨ ਤਹਿ ਆਇ ॥ 707॥ 
_ ਚੌਪਈ 
ਇਹ ਕਾਰਨ ਇਹ ਸੁਰਗ ਸਿਧਾਯਓ । ਸੁਨਿ ਸਿਖਨ ਤਬ ਸੀਸਿ ਨਿਵਾਇਓ । 
ਜਹਾਂਗੀਰ ਤਬ ਗੁਰ ਪਹਿ ਆਇ । ਚੋਦ ਮੂਓ ਸੁਨਤ ਹਰਖਾਇ” ।। 708 1 


“ਅ ਪੁੱਥੀ ਕੀ ਖਬਰ ਭਅ ਪੌਥੀ ਕਸਟ ਈੰ ਪੌਥੀ ਬੈਕ੍ਰੰਠ 5ਅ ਪੌਥੀ ਥਿਗਸ'ਇ 


316 ਰ ਗੁਰ ਬਿਲਾਸ ਪ'ਤਸ਼'ਹੀ ੬ 


ਮੁਖ ਸਿਉ” ਕਹਾ ਦੁਸ਼ਟ ਇੰਹ ਮਾਰਿਓ । ਗੁਰ ਸਿਉ ਕੋਇ ਨ ਫਿਰ ਰਿਸ ਧਾਂਰਿਓ । 
ਗਾਵਤ ਸਤਾ ਔਰ ਬਲਵੈਡ । ਸਨਤ ਸ਼ਾਹ ਮਨ ਮਹਿ ਸੁਖ ਮੰਡ 1 709॥ 
ਕ . ` 'ਦੌਹਰਾ 
ਬਲਵੰਡ ਸਤੇ ਕਉ ਦਰਬ ਦੇ ਗਯੋ ਸ਼ਾਹਿ ਨਿਜ ਧਾਮ । 
ਭਗਤ ਸਿੰਘ ਇਹ ਮੈ” ਸੁਨਉਂ ਕਥਾ ਔਰ ਅਭਿਰਾਮ ।॥ 710 ॥ 


ਚੌਪਈ 

ਮਿਹਰਵਾਨ ਪ੍ਰਿਥੀਏ ਕਾ ਤਾਤ । ਸ਼ਾਹਿ ਨਿਕਟ ਆਯੋ ਧਰ ਪਾਂਤ । 

ਕਰ ਰਹਯੋ ਜਤਨ ਸ਼ਾਹਿ ਨਹਿੰ ਮਾਨੀ । ਚੈਂਦੂ ਸਤ ਕਉ ਕੀਨ ਮਿਲਾਨੀ ॥ 711 ॥ 
ਸ਼ਾਹਿਜਹਾਂ ਸਿਉ ਜਾਇ ਮਿਲਾਯਓ । ਚੌਦ੍ਰ ਸ਼ੁਤ ਸਭ ਖੇਦ ਸੁਨਾਯਉ । 
`ਸਾਹਿਜਹਾਂ ਕਹਿ ਕਰਉ” ਸਹਾਇ । ਪਿਤਿ ਕਉ ਤੇਰੀ ਅਰਜ ਸ੍ਨਾਇ ।। 712 ॥ 

ਰ ... ਦੋਹਰਾ 

ਇਹ ਬਾਤ ਐਸੀ ਭਈ ਜਹਾਂਗੀਰ ਸੁਤ ਧਾਰ । 

ਆਇ ਪੂਜ ਗੁਰ ਅਗਰ ਧਰ ਮੁਖ ਸਿਉ ਕੀਨ ਉਚਾਰ ।। 713 ॥ 

ਚੌਪਈ _ 

ਸੁਨੋ ਪੀਰ ਮਮ ਸੈਗਿ ਸਿਧਾਵਹੁ । ਕਸ਼ਮੀਰ ਦੇਸ ਫਿਰ ਇਹ ਠਾਂ ਆਵਹੁ । 

ਕਹ ਗੁਰ ਅਵਲ ਬਚਨ ਸੁਨਾਇ । ਅਏ ਲਾਹੌਰ ਸੈਗ ਸੁਖ ਪਾਇ ॥ ?14॥ 

ਸੁਖ ਸਿਉ ਤਮ ਜਾਵੋ ਕਸ਼ਮੀਰ । ਇਹਾਂ ਰਹਹਿ ਹਮ ਧਰ ਮਨ ਧੀਰ ॥ 

ਜਹਾਂਗੀਰ ਪੁਨ ਬਿਨਤਿ ਅਲਾਇ । ਮਮ ਸੁਤ ਕੀ ਇਹ ਬਾਂਹ' ਗਹਾਇ ॥ 715 । 


ਦਹਰਾ 
ਮੇਰੇ ਸਮ ਇਸ ਪਰ [ਪ੍ਰਭੂ]! ਕ੍ਰਿਪਾ ਅਪਨੀ ਕਰੇਹੁ । 
ਅਰ ਲਾਹੌਰ ਕਾ ਹੁਕਮ ਸਬ ਪੀਰ ਆਪ ਤੁਮ ਲਹ । 716 ॥ 
ਚੰਪਈ .. 
ਕਹਿ ਗੁਰ |ਸ਼ਾਹਿ! ਜੈਸੇ ਰਹੁ ਮੌਸੇ । ਸੁਨੋ ਸ਼ਾਹ ਹਮ ਤੈਸੇ ਤੌਸੇ । 
ਜੌ ਸੈ ਇਹ ਮਮ ਸਾਥ ਰਹਾਵੈ । ਤੈਸੇ ਰਹੁ ਕਿਆ ਭ੍ਰਜਾ ਗਹਾਵੈ ॥ 717 ॥ 
ਔਰ ਫਕਰ ਹਮ ਹੁਕਮ ਨਾ ਕਰਹਿ । ਨਗਰ ਹੁਕਮ ਤੇਰਾ ਸੁਤ ਧਰਹਿ । 
ਕਰ ਬੈਦਨ ਤਬ ਸ਼ਾਹ ਸਿਧਾਯਓ । ਸੁਤ ਸੈਗਿ ਲੈ ਅਪਨੇ ਗ੍ਰਿਹ ਆਯਓ ॥ 718। 
__ਦੌਹਰਾ 
ਜਹਾਂਗੀਰ ਸਤ ਸਿਉਂ ਕਹਾ ਆਗਿਆ ਪੀਰ ਮਨਾਂਇ । 
ਕਸ਼ਮੀਰ ਓਰ ਪਿਆਨਾ ਕੀਓ_ਵਿਸਾਖ ਅਰਧ ਸੁਖ ਪਾਇ ।! 719॥ 


“ਅ ਪੋਥੀ ਭੂਜਾ “ਫ ਪੋਥੀ ਵਿਚੋ" $% ਪੋਥੀ ਵਿਚੋਂ” 


ਅਧਿਆਇ ਅੰਠਵਾਂ 317 


ਰ ਚੌਪਈ 
ਜਹਾਂਗੀਰ ਕਸ਼ਮੀਰ ਸਿਧਾਯਓ । ਸੀ ਗੁਰ ਮਿਹਰਵਾਨ ਸੁਨ ਆਂਯਓ । 
ਪੈਰਾਣਾ ਅਰੁ ਪੈੜਾ ਦੋ ਭਾਈ । ਸ੍ਰੀ ਗੁਰ ਤਾਂਕੇ ਨਿਕਟ ਪਠਾਈ ।। 720 ॥ 
ਮਿਹਰਵਾਨ ਕੇ ਨਿਕਟ ਪਧਾਰੋਂ । ਮੁਖ ਸਿਉ” ਭਾਖੇ ਬਚਨ ਉਚਾਰੋ ! 
ਸੀ ਗੁਰ ਐਸੇ ਬਚਨ ਉਚਾਰੇ । ਹਮਰੋਂ ਤ੍ਮਰੌ ਪਿਤਾ ਸਿਧਾਰੇ ॥ 721 ॥ 

ਦੋਹਰਾ 
ਬੌਰ ਭਾਵ ਕੌ ਤਯਾਗਾਂ ਕੌ ਸੁਨੋ ਭ੍ਰਾਤ ਹਿਤ ਧਾਰ । 
ਹਮ ਤਮ ਰਲ ਸੁਖ ਭੋਗੀਐ ਅਪਨੇ ਸਦਨ ਮੰਝਾਰ ॥ 722 ॥ 
ਸੋਰਠਾ 
ਤਾਂਕੇ ਬਚਨ ਸਨਾਇ ਮਿਹਰਵਾਨ ਰਿਸ ਪਾਇਕੌ । 
ਸਤਨ ਸੁਲਾ ਕਰਾਂਇ ਬਾਤਨ ਮੋਲ ਨ ਹੋਇਗੇ ॥ 723 ॥ 
_ਚੰਪਈ 
ਪੈੜੇ ਕਹਾਂ ਕੌਧ! ਨਹਿ ਧਾਰ । ਸ੍ਰੀ ਗੁਰ ਕਉ ਹਰਿ ਰੂਪ ਬਿਚਾਰੋਂ । 
ਸੇਸ ਨਿਸੇਸ ਦਿਨੇਸ ਧਿਆਵੈ । ਬੁਧੇਸ ਜਾਸ ਗੁਨ ਸੁਰੋ ਸੁਨਾਵੋ । 
ਪ੍ਰਭੂ ਰੂਪ ਗੁਰ ਰਿਦੈ ਬਿਚਾਰਉ । ਕਰੋਂ ਸ਼ਾਤ ਗੁਰ ਨਿਕਟ ਪਧਾਰਉ । 
ਪੈੜੇ ਕੇ ਇਮ ਬੈਨ ਸਨਾਏ । ਮਿਹਰਵਾਨ! ਮਨ ਕੌਧ ਧਰਾਏ ॥ 728 ॥ 
ਦਹਰਾ ਰ 
ਅਰਜੁਨ ਕਉ ਹੈ ਮਾਰਿਓ ਚੰਦੂ ਅਤਿ ਦੁਖ ਦੇਇ । 
ਇਨ ਕਉ ਬਾਂਧ ਗ੍ਰਲੇਰ ਮਹਿ ਤਬ ਪ੍ਰਭਤਾ ਕਹਿ ਗੋਇ ।। 725 ॥ 
ਚੌਪਈ 
ਨੈਨ ਅਗ ਮਮ ਅਬ ਉਠ ਜਾਇ । ਜੇ ਨਿਜ ਪ੍ਰਾਨ ਪਿਆਰੇ ਪਾਇ ॥ 
ਐਸੇ ਸਨ ਪੈੜਾ ਉਠ ਆਯੋ । ਗੁਰ ਕਉ ਸਭ ਬਿਰਤੋਤ ਸੁਨਾਯੋਂ ॥ 726। 
ਸੀ ਗੁਰ ਕਹਾਂ ਚਲਓ ਹਮ ਜਾਵਹਿੰ । ਬੜੇ ਭਾਈ ਕਉ ਆਪ ਮਨਾਵਹਿੰ । 
ਅਸ ਕਹਿ ਚਾਰ ਸਿਖ ਕਉ ਲਏ । ਕਿੰਕਰ ਔਰ ਸਾਥ ਗੁਰ” ਭਏ ॥ 727॥ 
_ਦੌਹਰਾ ___ 
ਹਰਿਗੋਬਿੰਦ ਗਰ ਨਿਜ ਗਏ ਮਿਹਰਵਾਨ ਕੇ ਪਾਸ । 
ਆਗੇ ਦੇਖਿਓ ਪਲੰਘ ਪਰ ਬੈਠ ਮਾਨ ਕੀ ਰਾਸ।। 728 ॥ 
ਚੌਪਈ 
ਸਿਖ ਸੈਗਤਿ ਤਿੰਹ ਬੈਠ ਚੌਫੇਰੇ । ਸੀ ਗੁਰ ਗਏ ਲਾਇ ਨਹਿ ਦੇਰੇ । 
ਮਿਹਰਵਾਨ ਸੈਗਤਿ ਕਉ ਰਰੋ । ਉਸ ਬਦਨ ਤੁਮ ਕੋਇ ਨ ਕਰੋ ॥ 729 ॥ 


&# ਤੋ ਏ ਪੁਥੀ ਮਾਰਕੌ £ਅ ਪੋਥੀ ਰਿਸ “£ ਪੌਥੀ ਮਨੌਹਰਦਸ “ ਪੋਥੀ ਬਹੁ 


7318 ਰ੍ ਗਰ ਬਿਲ'ਸ ਪਾਤਸ਼ਾਹੀ ੬ 


ਜਾਇ ਗੁਰ ਤਿਨ ਚਰਨ ਗਹਾਏ । ਧਰ ਪ੍ਰਸਾਦਿ ਕਰਿ ਬਿਨਤ ਮਹਾਏ । 
ਮਿਹਰਵਾਨ ਪ੍ਰਸਾਦਿ ਹਟਾਯੋ । ਸਤਿ ਅਸਤਿ ਨ ਕੁਛ ਮੁਖ ਗਾਯੋ ' 730 ॥ 
ਦੌਹਰਾ 
ਮਿਹਰਵਾਨ ਡਰ ਮਾਨ ਕੈ ਬਿਨੌ ਨ ਕੀਨੀ ਕਾਹਿ । 
ਭਰਮਾਸਨ ਬੋਠ ਗੁਰੂ ਮਨ ਮਹਿ ਅਧਿਕ ਉਮਾਹਿ ॥ 731 ।। 
ਚੰਪਈ ਰ 
ਬਿਧੀਏ ਗੁਰ ਕਉ ਕਹਾ ਸੁਣਾਇ । ਬੈਠੇ ਪਲੰਘ ਪ੍ਰਭੂ ਤੁਮ ਆਏ । 
ਸ੍ਰ ਗੁਰ ਕਹਾ ਬਡੋ ਏਹ ਭ੍ਰਾਤਾ । ਏਹ ਪਲੰਘ ਹਮ ਭੁ ਮਿ ਸੁਹਾਤਾ ॥ 732 ॥ 
ਇਹ ਕਹਿ ਗੁਰ ਪੁਨ ਜੌਰੇ ਹਾਥ । ਕਹੇ ਬਚਨ ਪ੍ਰਭ ਦੀਨਾ ਨਾਥ । 
ਸੁਨੋ ਭਰਾਤ ਤੁਮ ਕੋਪ ਗਵਾਵਉ । ਚਲੋਂ ਨਿਕੇਤੇ! ਆਪ ਸੁਖ ਪਾਵਉ ॥ 733 ॥ 


ਲਾਖ 


-_ ਦਿਹਰਾ 
ਤੁਰਕ ਨਿਕਟ ਤੁਮ ਜਾਇ ਕੇ ਦਾਦ ਕਰੋਂ ਏਹ ਹੋਤ । 
ਜਉ ਭਾਖਉ ਸੋਈ ਕਰਉ” ਤਵ ਬਡ ਬੁਧਿ ਨਿਕੇਤ ॥ 734। 


ਕੁਡਲੀਅ” 
ਤੇਰੇ ਪਿਤ ਮਮ ਪਿਤਾ ਸਿਉ" ਕਰਿਓ ਵੈਰ ਅਪਾਰ । 
ਵੌਹ ਦੋਨੋ" ਇਛਾ ਗਏ ਤੁਮ ਕਤ ਕਰਹੋ ਰਾਰ । 
ਤੁਮ ਕਤ ਕਰਹੋਂ ਰਾਰ ਵੈਰ ਤਜ ਖਿਮਾ ਕਰਾਵਉ । 
ਚਲ ਭਵਨ” ਮਝਾਰ ਸਦਾ ਹੋ ਸੋਵ ਕਰਾਵਉ” । 
ਮਿਹਰਵਾਨ ਸੁਨ ਬੈਨ ਗੁਰੁ ਕੌ ਬਿਲਖ ਉਚਾਰਾ । 
ਬਾਤ ਨਾ ਕਰੋ ਪ੍ਰਬੋਧ ਪਿਤਾ ਮਮ ਭਵਨਿ ਨਿਕਾਰਾ ।। 735 ॥ 


ਅੜਿਲ ਰ 
ਮਮ ਪਿਤਿ ਅਤਿ ਉਚਾਰ ਲੋਹ ਤੁਮ ਬਦਲਾ ਭਾਰੀ । 
ਪਿਤਾ ਪੁਤਰ ਤਬ ਜਾਨ ਜਬੈ ਤਹਿ ਕਰਉ ਸੌਘਾਰੀ । 
ਸ਼ਾਹਜਹਾਂ" ਮਮ ਓਰ ਤੌਹਿ ਤੇ ਕੈਸ ਡਰਾਉ” । 
ਹੋ ਤੌਸੇ ਭਵਨ ਨਿਕਾਰ ਤੋਹ ਹਤ ਰਿਦਾ ਸਿਰਾਉ” ॥ 736 ।॥ 
ਕਟਕ ਬਚਨ ਕਹਿ ਔਰ ਗੁਰ ਨਹਿ ਮਨ ਮਹਿ ਧਾਰੇ । 
ਧਰ ਧੀਰਜ ਗਹਿ ਚਰਨ ਸੀ ਮੁਖ ਬਚਨ ਉਚਾਰੈ । 
ਕੰਧ ਪਾਪ ਕਰ ਮੂਲ ਭ੍ਾਤ ਬਡ ਐਸ ਨ ਕੀਜੈ। _ 
ਹੋ ਹਮ ਕਉ ਦਾਸ ੫ਛਾਨ ਭਵਨ ਬਿਤ!$ ਸਭ ਹੀ ਲੀਜੈ । 737 ॥ 


'ਅ ਪੌਥੀ ਪਗੋਤ _£ਏ ਪੋਥੀ ਸਦਨ_ $ਅ ਪੋਥੀ ਸਦਨ _%ਅ ਤੋਂ ਏ ਪੋਥੀ ਬਸੰਦਸਾਹ _%% ਪੋਥੀ ਧਨ 


ਅਧਿਆਇ ਅੰਠਵਾਂ _ 319 


ਦੋਹਰਾ ` 
ਮਿਹਰਵਾਨ ਕਹਿ ਕਟਕ' ਬਚ ਕਬਜ ਤੇਗ ਗਹਿ ਹਾਥ । 
ਦੁਸ਼ਨਾਮ ਦੇਤ ਤਬ ਗੁਰੂ ਕਉ ਸ੍ਰੀ ਗੁਰ ਟੇਕਹਿ ਮਾਥ।॥ 738॥ 
ਚੌਪਈ 
ਦਿਖ ਜੇਠੇ ਮਨ ਕੋਪ ਧਰਾਯੋ । ਸੀ ਗੁਰ ਨੈਨਨ ਸੈਨ ਹਟਾਯੋਂ । 
ਭਗਤਿ ਸਿੰਘ ਜਬ ਅਤਿ ਰਿਸ ਧਾਰੀ । ਮਿਹਰਵਾਨ! ਗਹਿ ਤੇਗ ਨਿਕਾਰੀ । 739 ॥ 
ਬਦਨ ਕਰ ਤਬ ਗੁਰੂ ਸਿਧਾਏ । ਸੰਗ ਸਿਖ ਲੈ ਡੇਰੇ ਆਏ । 
ਸਦਾ ਸ਼ਾਂਤ ਚਿਤ ਗੁਰੂ ਰਹਾਵਹਿ । ਸੁਪਨੇ ਕ੍ਰੋਧ ਨਾ ਮਨ ਮਹਿ ਲਿਆਵਹਿੰ ॥ 740।, 
ਦੋਹਰਾ ਰ 
ਭਗਤ ਸਿੰਘ ਏਹੁ ਰੀਤਿ ਹੈ ਬਡਿਓ” ਕੀ ਨਿਰਧਾਰ । 
ਧੀਰਜ ਧਰਹਿੰ ਨ ਕ੍ਰੋਧ ਧਰ ਜਾਨ ਸਮਾ ਬਲਿਕਾਰ ॥ 7411 
ਥੋਰੇ ਮਹਿ ਗਰਬਾਤ ਹ੍ਰੋ ਤੁਛ ਜੀਵ ਮਤਹੀਨ । ਰ 
ਬਡੇ ਪੁਰਖ ਬਦਨ ਕਰੈ ਤਬ ਨਿਜ ਕਉ ਬਡ ਚੀਨ ।। 742॥ 
ਚੌਪਈ _ 
ਮਿਹਰਵਾਨ ਤਸ ਗੁਰ ਕਉ ਜਾਨੋ । ਕਰ ਬਦਨ ਗੁਰ ਤਿੰਹ ਰਸ ਠਾਨੌ। 
ਇਹੁ ਮੌਹਿ ਕਥਾ ਔਰ ਸੁਨ ਪਾਈ । ਦਯਾ ਸਿੰਘ ਜਿਮ ਮੋਹਿ ਸੁਨਾਈ ।। 7431 
ਜਬ ਗੁਰੁ ਆਏ ਡੋਰ ਮਝਾਰਾ । ਤਬ ਪੈੜੇ ਇਮ ਪ੍ਰਸ਼ਨ ਉਚਾਰਾ । 
ਹੈ ਗੁਰ ਤੋ ਸਨਿ ਅਤਿ ਰਿਸ ਧਾਰਾ । ਤੁਮ ਭਾਖਤ ਬਡ ਭਾਤ ਹਮਾਰਾ ।। 7441 
ਬਡੋ ਭ੍ਰਾਤ ਕਹਿ ਤੁਮ ਗਹਿ ਚਰਨਾ । ਉਸ ਭਾਖੋ ਤੁਮ ਸਿਉ ਕਟ ਬਚਨਾ । 
ਬੋਰ ਭਾਵ ਕਾ ਕਾਰਨ ਕਹੋ । ਜਾਇ ਵੈਰ ਤਾਂਕਾ ਰਿਦ ਦਹੋ ॥ 745। 
ਦੋਹਰਾ 
_ਪਿਰਾਣੇ ਭੀ ਬਿਨਤੀ ਕਰੀ ਹੋ ਪ੍ਰਭ ਇਹੁ ਬਡ ਸੋਸ । 
ਤੁਮ ਗ੍ਰਿਹ ਮਹਿ ਐਸੀ ਭਈ ਤੁਮ ਸਭ ਕੇ ਅਵਤੈਸ । 746 ॥ 
ਪਿਰਾਣੇ ਪੌੜੇ ਕੀ ਗੁਰੁ ਬਿਨਤੀ ਐਸ ਸੁਨਾਇ । 
ਸ੍ਰੀ ਮੁਖ ਸਿਉ” ਭਾਖੇ ਬਚਨ ਕਾਰਨ ਯਾਹਿ ਮਹਾਇ ॥ 7471 
ਚੌਪਈ 
ਪੋੜਾ ਕਾਰਨ ਯਾਹਿ ਅਪਾਰਾ । ਕਹਉ” ਸੰਕੋਚ ਸਮਝ ਬਿਸਤਾਰਾ । 
ਭਗਤ ਸਿੰਘ ਗੁਰ ਐਸ ਅਲਾਯੋ । ਪਾਛਲ ਗੁਰ ਕਉ ਚਰਿਤ ਮਹਾਯੋ ।। 748 । 
1! ਸਤਿ ਗੁਰੋਵਾਚ ।। 
ਰਾਮਦਾਸ ਗੁਰੁ ਕੇ ਤੌ ਤਾਤ । ਪ੍ਰਿਥੀਆ ਮਹਾਂਦੇਵ ਬਖਯਾਤ । 
ਛੋਟੇ ਅਰਜੁਨ ਦਾਦਕ ਗਏ । ਲਾਹੌਰ ਬੀਂਚ ਨਿਜ ਪਿਤਾ ਪਠਏ । 749 ॥ 


ਸਾ ੧ 
_''ਅ ਪੁਥੀ ਕਟ ਐ ਤੋਂ ਏ ਪੌਥੀ ਮਨੋਹਰਦਾਸੰ _'ਏ ਪੌਥੀ ਤਿੰਨ 


320 ਗਰ ਬਿਲਾਸ ਪਾਤਸਾਹੀ ੬ 


' 


ਦਹਰਾਂ 
ਭਗਤ ਸਿੰਘ ਬਿਨਤੀ ਕਰੀ ਕਿਹ ਕਾਰਨ ਤਿੰਹ ਜਾਇ । 
ਮਨੀ ਸਿੰਘ ਕਹਿ ਸੁਨੋ ਸਿਖ ਅਗਮ ਕਥਾ ਰਸਦਾਇ' ।। 750 । 
ਸਤਿਗੁਰੂ ਗੁਰੂ ਰਾਮਦਾਸ ਕੇ ਤਾਏ ਕਾ ਸੁਤ ਭ੍ਰਾਤ । 
ਸ਼ਾਹ ਸਹਾਰੀ ਨਾਮ ਥਾ ਉਤਮ ਮਨ ਰਿਦ ਸ਼ਾਂਤ । 751 ॥ 
ਚੌਪਈ 
ਤਾਂਕੇ ਸੁਤ ਕਾ ਭਯੋ ਵਿਆਹ । ਬਸੈ ਲਾਹੌਰ ਸੁ ਧਾਰਿ ਉਮਾਹ । 
ਲੰ ਭਾਜੀ ਅੰਮ੍ਰਿਤਸਰ ਆਇਓ । ਰਾਮਦਾਸ ਕੇ ਨਿਕਟ ਸੁਹਾਇਓ ॥ 752 ॥ 
ਸ੍ਰੀ ਗੁਰ ਜਾਨਤ ਤਾਂਹਿ ਬਡਾਈ । ਹੁਇ ਅਗ੍ਰਜ ਬਹੁ ਮਾਨ ਧਰਾਈ । 
ਸੀ ਗੁਰ ਤਾਂਕੇ ਚਰਨ ਗਹਾਏ । ਸਹਾਰੀ ਕਹਿ ਨਹਿ ਐਸ ਸੁਹਾਏ ।। 753 ॥ 
ਦੋਹਰਾ 
ਤੁਮ ਹੋ ਸਭ ਜਗ ਕੇ ਗੁਰੂ ਹਮ ਸੋਸਾਰੀ£ ਲੋਕ । 
ਹਮ ਕਉ ਬਨਤ ਨ ਬੌਦਨਾ ਤੁਮ ਹਰਤਾ ਭਵ ਸ਼ੋਕ ॥ 7540 
ਚੌਪਈ 
ਸੀ ਗੁਰੁ ਕਹਿ ਤੁਮਹੋ ਵਡ ਭਾਈ । ਤਾਂਤੇ ਗੁਰ ਕਹਿ ਸੁਨੋ ਸਹਾਈ । 
ਗੁਰ ਕੇ ਅਗ੍ਰਜ ਭਾਜੀ ਰਾਖੀ । ਹਾਥ ਜੌਰ ਅਜ ਬਿਨਤੀ ਭਾਖੀ । 755 ॥ 
ਭਤੀਜੇ ਕਾ ਤੁਮ ਰਚਿਓ ਵਿਆਹ । ਚਾਲੋਂ ਮਮ ਸੋਗਿ ਧਾਂਰ ਉਮਾਹ । 
ਇਸ ਕਾਰਜ ਮਹਿ ਦੇਰ ਨ ਲਾਵੇ । ਆਪਨ ਕਾਜ ਆਪ ਸੁਧਰਾਵੇ । 752 ॥ 
ਦਹਰਾਂ 
ਸੀ ਗੁਰ ਤਬ ਭਾਜੀ ਲਈ ਮੁਖ ਸਿਉ” ਕੀਨ ਉਚਾਰ । 
ਹਮਰੋ ਜਾਵਨ ਨਹਿ ਬਨੈ ਸ਼ੁਨੀਏ ਸਤਿ ਵਿਚਾਰ 1 757 ॥ 
ਚੌਪਈ ਰ 
ਅਮਰਦਾਸ ਗੁਰ ਗੈ ਨਿਜ ਧਾਮ । ਤਾਹਿ ਵਿਛੌਹ ਰਿਦ ਅਭਿਰਾਮ॥ _ 
ਸਹਾਰੀ ਕਹਿ ਨਿਜ ਪੁਤ ਪਠਯੇ ! ਇਛਾ ਪੁਰ ਹਮਾਰੀ ਕਯੇ ।। ?58 । 
ਮਾਨ ਬਚਨ ਗੁਰ ਪੁਤ ਬੁਲਾਏ । ਤੀਨੋ ਚਲ ਗ੍ਰੂ ਕੇ ਨਿਕਟਾਏ! । 
ਕਰ ਬੋਦਨ ਬੈਠੇ ਢਿਗ ਆਇ । ਸਹਾਰੀ ਕਉ ਤਬ ਭਯਾ ਲਖਾਇ ।। 759 ॥ 
ਦਹਰਾ 
ਤਾਂਕੇ ਪਗ ਤੀਨੋ ਪਰੈ ਤਿਹਿ ਕਰ ਧਾਰਿਯੋ ਸੀਸ । 
ਚਿਰ ਜੀਵੇ ਸਤ ਹਰਖ ਸਿਉ ਮੁਖ ਸਿਉ ਦਈ ਅਸੀਸ ॥ 760 ॥ 


'ਅ ਪੌਥੀ ਮਨ ਲਾਇ %ਅ ਪੌਥੀ ਦੁਨਿਆਵੀ $ਅ ਪੌਥੀ ਮਹਿ ਆਏ 


ਮ ਧਿਆਇ ਅੱਠਵਾਂ 321 


ਚੌਪਈ 
ਪ੍ਰਿਥਿਮੰ' ਪ੍ਰਿਥਏ ਕਉ ਗੁਰ ਕਹਾ । ਤਾਏ ਸੌਗਿ ਜਾਹੁ ਸੁਖ ਲਹਾ । 
ਦੇਖ ਵਿਵਾਹ ਭ੍ਰਾਤ ਕਾ ਜਾਇ । ਆਗੇ ਪ੍ਰਿਕੀਆ ਐਸ ਅਲਾਇ ।। 761 ॥ 
ਹਮਰੋਂ ਜਾਵਨ ਕੈਸੇ ਹੋਈ । ਵਿਲਮ ਨ ਵਿਹਲ ਭੇਜ ਤਹਿੰ ਕੌਈ । 
ਤੀਨ ਬੇਰ ਗੁਰੁ ਕਹਾ ਪਧਾਰੋਂ । ਪ੍ਰਿਥੀਆ ਕਟ ਬਚ ਅਗ ਉਚਾਰੋ । 762 ॥ 
`ਦੌਹਰਾ ਰ 

ਮਹਾਂਦੇਵ ਕਉ ਪੁਨ ਕਹਾ ਸੀ ਗੁਰੁ ਤੁਮ ਤਹਿ ਜਾਇ । 
ਵਹਿ” ਅੰਧੂਤ ਅਲਮਸਤ ਥਾ ਰਹਿਯੋ ਮੌਨ ਸੁਖ ਪਾਇ ॥ 7631 

ਰ ਚੌਪਈ 
ਅਰਜੁਨ ਕਉ ਗੁਰ ਪੁਨਾ ਅਲਾਇ । ਤੁਮ ਤਾਏ ਕੇ ਸੈਗਿ ਸਿਧਾਇ । 
ਅਰਜੁਨ ਮਾਨ ਤਿਸ ਬਚ ਲਏ । ਕਰ ਬੈਦਨ ਤਬ ਪਯਾਨਾ ਕਏ ।। 764॥ 
ਚਲਤ ਸਮੋ ਗੁਰੁ ਐਸ ਅਲਾਯੋ । ਬੁਲਾਏ ਬਿਨ ਨਾਂਹਿ ਇਹ ਠਾਂ ਆਯੋਂ । 
ਅਰਜੁਨ ਸੁਨ ਬਚ ਰਿਦੋ ਧਰਾਇ । ਸਹਾਰੀ ਮਲ ਤਾਏ ਸੋਗਿ ਸਿਧਾਇ । 765॥ 

ਰ ਦੌਹਰਾ ਥ 

ਇਹ ਕਾਰਨ ਅਰਜਨ ਗਏ ਲਾਹੌਰ ਬੀਚ ਸੁਖ ਧਾਰ । 
ਭਗਤ ਜਿੰਘ ਕਰ ਚਰਿਤ ਬਹੁ ਤਿਹ ਠਾਂ ਰਹੋ ਮੁਰਾਰ 1 766॥ 
ਦੋਇ ਬਰਸ ਬੀਤਤ ਭਏ ਸ੍ਰੀ ਗੁਰ ਯਾਦ ਨ ਕੀਨ । 
ਗੁਰ ਅਰਜਨ ਅਰਦਾਸ ਲਿਖ ਸ੍ਰੀ ਗੁਰੁ ਪੈ ਪਠ ਦੀਨ । 767 ॥ 
ਮਾਝ ਰਾਗ ਸਤ ਸ਼ਬਦ ਸੌ ਪਠਿਓ ਧਾਰ ਵਿਚਾਰ । 
ਭਗਤ ਸਿੰਘ ਸੋਕੋਚ ਸੁ ਸੁਨੋ ਅਰਥ ਅਨੁਰਾਂਗ ।। 768 । 

ਮਾਝ ਮਹਲਾ ੫ ਚਉਪਦੇ ਘਰ੧“ 
ਮੋਰਾ ਮਨੁ ਲੌਚੈ ਗੁਰ ਦਰਸਨ ਤਾਂਈ । ਬਿਲਪ ਕਰੇ ਚਾਤ੍ਰਿਕ ਕੀ ਨਿਆਈ । 
ਤਿਖਾ ਨਾ ਉਤਰੈ ਸਾਂਤਿ ਨਾ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ।। 1 ॥ 
ਹਉ ਘੋਲੀ ਜੀਓ ਘਲਿ ਘੁਮਾਈ ਗੁਰ ਦਰਸਨ ਸੈਤ ਪਿਆਰੇ ਜੀਉ ।। ਰਹਾਉ 11 


'ਕ, 


ਦਹਰਾ 
ਪ੍ਰਿਥਮੇ ਪਉੜੀ ਇਹੁ ਲਿਖੀ ਤੋ£ ਬਿਨ ਰਹਿਆ ਨ ਜਾਇ । 
ਜਿਉ” ਪੰਕਜ ਰਵਿ ਕੇ ਬਿਨਾ ਜਲ ਬਿਨ ਮੀਨ ਮਰਾਇ ॥ 769 ॥ 
ਸਵੇਯਾ ਰ ਰ 
ਗੁਰ ਦਰਸ਼ਨ ਕਉ ਮਨ ਲੌਚਤ ਹੈ ਸਮ ਚਾਤ੍ਰਿਕ ਕਉ ਧਰ ਦੂਖ ਅਪਾਰਾ । 
ਦਰਸ਼ਨ ਬੂੰਦ ਕੀ ਇਛ ਧਰੂੰ ਤ੍ਰਿਖ ਨਾਹੀ" ਮਿਟੈ ਰਿਦ ਸ਼ਾਂਤਿ ਨ ਧਾਰਾ । 


ਆ ਪੌਥੀ ਪਹਲੈ _£ਏ ਪੋਥੀ ਓਹ _ਤਅ ਪੌਥੀ ਵਾਪਸ _$) ਗੁਰੂ ਗ੍ਰੰਥ ਸਾਹਿਬ ਪੰਨਾਂ 96 %ਅ ਪੌਥੀ ਤੁਮ 


£ 66 


ਗੁਰ ਬਿਲਾਸ ਪਾਤਸ਼ਾਹੀ ੬ 


ਸੰਤ ਪਿਆਰ ਮਹਾ ਸੁਖ ਧਾਰ ਨੈ ਖੋਦ” ਮਿਟੈ ਪੁਨ ਤੋਹਿ ਦਿਦਾਰਾ । 
ਘੋਲੀ ਹੂੰ ਘੋਲ ਘੁਮਾਇ ਤਰਮਹਿ ਪਰ ਦਰਸ਼ਨ ਸੋਤ ਗੁਰੁ ਨਿਸਤਾਰਾ । 7700 
ਦੌਹਰਾ ਰ੍ 
ਗੁਰ ਅਰਜਨ ਪੌੜੀ ਲਿਖੀ ਪਠੀ [ਏਕ|” ਸਿਖ ਕੇ ਹਾਥ । 
ਸੁਧਾ ਸਰੋਵਰ ਸਿਖ, ਅਯੋ ਜਹ ਗੁਰ ਦੀਨਾ ਨਾਥ । 771 ॥ 
ਗੁਰ ਰਾਮਦਾਸ ਨਿਜ ਮਹਿਲ ਤੇ ਪ੍ਰਿਥੀਆ ਦਰਿ ਬੈਠਾਇ । 
ਪ੍ਰਿਕੀਏ ਤਬ ਦਿਖ ਸਿਖ ਕਉ ਪ੍ਰਛਿਓ ਕਹ ਤੇ ਆਇ ।! 7721 
ਚੌਪਾਈ 
ਸਬ ਬਿਤੈਤ ਦੀਓ ਸਿਖ ਸੁਨਾਇ । ਪੁਨ ਅਰਦਾਸ ਪ੍ਰਿਥੀਏ ਪੈ ਆਇ । 
ਪੜ ਪਾਤੀ ਪ੍ਰਿਥੀਏ ਮਨ ਆਇਓ । ਦਿਖ ਅਰਦਾਸ ਸਤਿਗੁਰ ਲੁਭਾਇਓ ॥ 773 ॥ 
ਤਿਰਕ ਹਰਖ ਮਸਤਕ ਤਹਿੰ ਧਰੇ । ਤਾਂਤੇ ਗੁਰ ਸਨਮੁਖ ਨਹਿ ਕਰੇ । 
ਅਸ ਵਿਚਾਰ ਨਿਜ ਖੀਸੇ ਪਾਈ । ਸਿਖ ਕਉ ਐਸੇ ਕਹਿ ਸਮਝਾਈ ।। 774 ।। 
ਦੋਹਰਾ 
ਭੀਤਰ ਜਾਇ ਪੁਨ ਆਇ ਕੇ ਪ੍ਰਿਥੀਏ ਕਹਾ ਸੁਨਾਇ । 
ਸਰੀ ਗੁਰ ਸੁਨ ਆਨੈਦ ਕੀਓ ਕਹ ਕੁਸਲ ਤ੍ਰਮ ਜਾਇ ।। 775॥ 
ਚੌਂਪਾਈ 
ਪ੍ਰਿਥੀਏ [ਬਚਿ]! ਸੁਨਿ ਸਿਖ ਸਿਧਾਯੋਂ । ਗੁਰ ਅਰਜਨ ਕੇ ਨਿਕਟ ਸੁ ਆਯੋ । 
ਆਇ ਬਾਤ ਸਭਿ ਦਈ ਸੁਨਾਇ । ਅੰਤਰਜਾਮੀ ਸਭੀ ਲਖਾਇ ।। 776 ॥ 
ਸੀ ਗੁਰ ਉਤਰ ਨਾਂਹਿ ਪਠਾਯੋ । ਅਤਿ ਵੈਰਾਗ ਗੁਰੁ ਅਰਜਨ ਪਾਯੋ । 
ਪਉੜੀ ਦੂਜੀ ਕੀਨ ਉਚਾਰ । ਭਗਤ ਸਿੰਘ ਸੁਨੀਏ ਨਿਰਧਾਰ ।। 777 ।। 
ਤੇਰਾ ਮੁਖੁ ਸੁਹਾਵਾ ਜੀਉ ਸਹਿਜ ਧੁਨਿ ਬਾਣੀ । ਚਿਰੁ ਹੋਆ ਦੇਖੇ ਸਾਰਿਗ ਪਾਣੀ । 
ਧੰਨੁ ਸੁ ਦੇਸੁ ਜਹਾਂ ਤ੍ਰੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥ 2 ॥ 
ਹਉ ਘੋਦ। ਜੀਉ ਘੋਲਿ ਘਮਾਈ ਗੁਰੁ ਸਜਣ ਮੀਤ ਮੁਰਾਰੇ ਜੀਉ ॥ ! ।। ਰਹਾਓ । 


ਕੰਡਲੀਆ 
ਤੇਰਾ ਮੁਖ ਸੁਹਾਵਾ ਪ੍ਰਭ੍ਰ ਬਾਣੀ ਸਹਜ ਸੁਭਾਇ । 
ਦਰਸ਼ਨ ਦੇਖੇ ਚਿਰ ਭਯੋ ਸਾਰੰਗ ਪਾਨ ਮਹਾਇ । 
ਸਾਰੰਗ ਪਾਣ ਮਹਾਇ ਧੈਨ ਜਹ ਦੇਸ ਬਸਾਵਓ । 
ਸਜਨ ਮੀਤ ਮੁਰਾਰ ਦਾਸਿ ਕਉ ਨਿਕਟ ਬੁਲਾਵਊ । 
ਹਉ ਜੀ ਘੋਲ ਘੁਮਾਇ ਗੁਰੁ ਜੀ ਤੁਮਰੇ ਰੂਪ ਪਰ । 
ਗੁਰੁ ਸਜਨ ਮੀਤ ਪਿਆਰੇ ਦਰਸ਼ਨ ਦੇਹ ਵਰ 1 778 ॥ 


$ 


ਗਿ ਰ 
9ਅ ਤੇ ਦ ਪੋਥੀ ਕਸਟ _£ਅ ਪੌਥੀ ਵਿਚੋਂ 9੭ ਪ੍ੌਥੀ ਵਿਚੋਂ _“ਸ)3 ਗੁਨ ਗ੍ਰੰਥ ਸ.ਹਿਬ ਪੰਨਾ 96 


ਅਧਿਆਇ ਅੰੱਠਵ' 423 
ਅੜਿਲ . 
ਲਿਖ ਪਾਤੀ ਤਬ ਐਸ ਸਿਖ ਪਠਾਇਓ । 
ਤੌਸੇ ਪ੍ਰਿਥੀਆ ਅਗ੍ਰਜ ਤਾਂਹਿ ਮਿਲਾਇਓ । 
ਮੈ ਭੀ ਲੰ ਅਰਦਾਸ ਡਾਰ ਨਿਜ ਖੀਸੇ ਮਾਹੀ । 
ਹੋ ਉਤ ਨ ਦੀਨੋ ਕੋਈ ਦਯੋ ਸਿਖ ਪਾਛ ਹਟਾਈ ।। 779। 
ਦੋਹਰਾ 
ਤਬੈ ਸਿਖ ਜਾਵਤ ਭਯੋ ਗੁਰ ਅਰਜਨ ਕੇ ਪਾਸ । 
ਸਭ ਬਿਰਿਤੌਤ ਗੁਰੁ ਕੌ ਕਹਿਯੌ ਲੈ ਪ੍ਰਿਥੀਏ ਅਰਦਾਸ ॥ 780 ॥ 
ਚੌਪਈ 
ਗੁਰ ਅਰਜਨ ਮਨ ਐਸ ਵਿਚਾਰਾਂ । ਜਾਂਨ ਦੀਨ ਗੁਰ ਮੋਹਿ ਵਿਸਾਰਾ । 
ਅਤਿਹ ਪ੍ਰੰਮ ਧਰ ਪਉੜੀ ਗਾਈ । ਸੁਨ ਪੌੜਾ ਤ੍ਰਿਤਿਆ ਸੁਖ ਪਾਈ । 
ਇਕ ਘੜੀ ਨ ਮਿਲਤੇ ਤਾਂ ਕਲਿਜੁਗੁ ਹੌਤਾ । ੍ 
ਹਣਿ ਕਦਿ ਮਿਲੀਐ` ਪਿਅ ਤੁਧੁ ਭਗਵੌਤਾ । 
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨ ਦੇਖੋਂ ਗੁਰ ਦਰਬਾਰੈ ਜੀਉ ॥ 
ਹਉ ਘੋਲੀ ਜੀਉ ਘੌਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥” 
ਚੌਪਈ 
ਏਕ ਘੜੀ ਨਹਿ ਮਿਲਹਿ ਪਿਆਰਾ । ਤਬ ਕਲਜੁਗ ਹੋਵੇ ਦੁਖ ਭਾਰਾ । 
ਹੁਣ ਕਦ ਮਿਲੀਐ ਪ੍ਰਿਆ ਭਗਵੇਤਾ । ਕਰੋਂ ਦਯਾ ਸੀ ਗੁਰੁ ਦੁਖ ਹੋਤਾ ।। 781 ।। 
ਦੌਹਰਾ 
ਮੌਕਉ ਰੈਨ ਵਿਹਾਇ ਨਹਿ ਨੈਨ ਨੀਦ ਨਹਿ ਹੋਤ । 
ਦੇਖੋ ਬਿਨ ਦਰਬਾਰ ਗੁਰ ਜਿਹੇ” ਸੋਭਾ ਸੁੰਦਰ ਜੌਤ । 782 । 
ਹਉ ਘੋਲੀ ਹਉ ਘੱਲ ਪਰ ਤਿਤ ਸਾਚਾ ਦਰਬਾਰ । 
ਦਾਸ ਜਾਨ ਕ੍੍‌ਪਾ ਕਰੋ ਮੌਕਉ ਦੇਹੋ ਦਿਦਾਰ । 783 । 
੍ ਚੌਪਈ 
ਐਸੇ ਲਿਖ ਸਿਖ ਕਉਂ ਸਮਝਾਯੋਂ । ਜਾਵਹੁ ਸ੍ਰੀ ਗੁਰ ਦੇਸ ਸੁਹਾਯੋਂ । 
ਰਾਮਦਾਸ ਗੁਰ ਕਉ ਅਰਦਾਸ । ਦੀਜੋ ਕਰ ਬਿਨਤੀ ਸੁਖ ਰਾਸ । 784॥ 
ਤਬੈ ਸਿਖ ਦਧਸੁਤ ਸਰ ਆਲੋ । ਪ੍ਰਿਥੀਆ ਆਗੇ ਨਾਹਿ ਬੈਠਾਯੋ । 
ਤਤ ਛਿਨ ਸਿਖ ਗੁਰੂ ਪੈ ਜਾਇ । ਕਰ ਬੰਦਨ ਗੁਰ ਕਉ ਮਨ ਲਾਇ । 785 ॥ 
ਦੋਹਰਾ 
ਅਰਦਾਸ ਦਈ ਸਰੀ ਗੁਰ ਕਉ ਸ੍ਰੀ ਮੁਖ ਵਾਚੀ ਆਪ । 
ਗੁਰ ਅਰਜਨ ਕਾ ਪ੍ਰੰਮ ਦਿਖਾ ਨਖ ਸਿਖ ਪ੍ਰੀਤਿ ਬਿਆਪ ॥ 786 ॥ 


੫੧) ਗੁਰੂ ਗ੍ਰੰਥ ਸਾਹਿਯ ਪਨ 96497  %% ਪੌਥੀ ਸਤਿਗੁਰੂ _ਅ ਤੋਂ ਦ ਪੌਥੀ ਖਿਖ 


324 ਗੁਰ ਬਿਲ'ਸ ਪਾਤਸ਼ਾਹੀ ੬ 


ਚੌਪਈ] 

ਰਾਮਦਾਸ ਗੁਰ ਸਨਮੁਖ ਪਾਯੋ । ਸਾਹਿਬ ਬੁਢਾ ਨਿਕਟਾਂ ਬੁਲਾਯੋਂ । 

ਸੀਮੁਖ ਕਹਾ ਲਾਹੌਰ ਤੁਮ ਜਾਇ । ਗੁਰ ਅਰਜਨ ਕਉ ਸ਼ੈਗਿ ਲਿਆਇ ॥ 787॥ 

ਬੁਢਾ ਜੀ ਤਹਿੰ ਤੁਰਤ ਸਿਧਾਯੋ । ਗੁਰ ਅਰਜਨ ਕਉ ਜਾਇ ਲਿਆਯੋ । 

ਅੰਚਰ ਡਾਰ ਗੁਰ ਅਰਜਨ ਦੇਵ । ਪਰਾ ਚਰਨ ਗੁਰ ਜਾਨ ਅਭੇਵ।। 7880 
ਦੋਹਰਾ ਰ 

ਦਯਾ ਸਿੰਧ ਆਦਰ ਦੀਓ ਅਰਜਨ ਕਉਂ ਅਹਿਕਾਇ । 

ਮਨ ਮਹਿ ਧਾਰਿਓ ਪ੍ਰੰਮ ਕਉ ਸੀ ਮੁਖ ਐਜ ਅਲਾਇ ।। 789 ॥ 
ਚੌਪਈ 

ਹੋ ਸਤ ਬਹੁ ਚਿਰ ਤਹਾਂ ਰਹਾਏ । ਅਰਦਾਸ ਪਠੀ ਤੁਮ ਏਹ ਲਖਾਏ । 

ਤਿਤੀ ਔਕ ਨਹਿ ਪਾਛ ਮਿਲਾਇ । ਪੁਨ ਅਗ੍ਰਜ ਕਉ ਨਾਹਿ ਦਿਖਾਇ ॥ 790 ॥ 

ਕਹੇ ਅਰਜੁਨ ਤਮ ਜਾਨੋ ਸੁਆਮੀ । ਸਭ ਘਟਿ ਘਟਿ ਕੇ ਅੰਤਰਜਾਮੀ । 

ਰ । ਸੀ ਗੁਰ ਵਾਚ ॥ 
ਹੇ ਸੁਤ ਪਰਮਾਰਥ ਏਹ ਬਾਤ । ਵਿਵਹਾਰਕ ਯਹਿ ਆਦਿ ਕਹਿ ਤਾਤ ॥ 791 ॥ 
| ਗੁਰ ਅਰਜਨ ਵਾਚ ।। 

ਦਾਸ ਪਠੀ ਦਇ ਪਾਤੀ ਆਦਿ । ਤਮ ਘਟ ਸੁਆਮੀ ਪ੍ਰਭੂ ਅਨਾਦਿ । 

ਅੰਤਰ ਧਿਆਨ ਗੁਰੂ ਲਖ ਲੀਨੇ । ਪ੍ਰਿਥੀਏ ਨਿਕਟਿ ਸਿਖ ਪਠ ਦੀਨੋ ।। 792 ॥ 
ਦੋਹਰਾ 

ਸ੍ਰੀ ਮੁਖ ਸੇ ਐਸੇ ਕਹਾ ਜੈਸੇ ਤਾਸ ਲਿਆਇ । 

ਤਬੈ ਸਿਖ ਜਾਵਤ ਭਯੋ ਪ੍ਰਿਥੀਏ ਕੇ ਨਿਕਟਾਇ ॥ 793 ।॥ 

ਭਾਦੋ ਮਾਸ ਸੁ ਘਾਮ ਅਤਿ ਰਹਿਓ ਜਾਮ ਦਿਨ ਜਾਮ । 

ਉਪਰ [ਭ੍ਪ! ਸੌ ਪ੍ਰਿਥੀਆ ਸੀਤਲ ਜਲਹਿ ਇਸਨਾਨ ।। 794 ॥ 

ਰ ਚੌਪਈ 

ਤਬੈ ਸਿਖ ਖ੍ਰਿਥੀਏ ਪਹਿ ਗਯੋ । ਕਰ ਬਦਨ ਅਸ ਭਾਖਤ ਭਯੋ । 

ਚਲੋ ਸੀ ਗੁਰੂ ਤੌਹਿ ਬੁਲਾਯੋ । ਮੌਕੇ ਸੀਘਰ ਗੁਰਹਿ ਪਠਾਯੋਂ ॥ 795 4! 

ਕਹਿ ਪ੍ਰਿਥੀਆ ਅਪਨੇ ਗ੍ਰਿਹਿ ਜਾਇ । ਪਹਿਰ ਪੁਸ਼ਾਕ ਚਲਉ ਸੁਖ ਪਾਇ । 

ਕਹਾ ਸਿਖ ਬਹੁਰੋ ਘਰ ਜੌਯੇ । ਪ੍ਰਿਥਮੈ ਸ੍ਰੀ ਗੁਰ ਦਰਸ਼ਨ ਕਯੋਂ 1 796 । 
ਦੋਹਰਾ 

ਸਿਖ ਸੈਗਿ ਪਿਰਿਥੀਆ ਭਯੋ ਆਯੋ ਸ੍ਰੀ ਗੁਰ ਪਾਸ । 

ਦੁਰਹੁੰ ਸੀਸ ਨਿਵ ਇਕੇ ਬੈਠੇ ਧਾਰ ਹੁਲਾਸ ॥ 7971 


----------ਾ" ਜਾ "7. <, 
1੩ ਪੋਥੀ ਪੁਾਲਿ _ ਪੰਥੀ ਵਿਚੋ 


ਚੰਪਈ 


ਪ੍ਰਿਧੀਏ ਕਉ ਗੁਰ ਐਸ ਅਲਾਈ । ਪ੍ਰਿਥੀ ਚੋਦ ਸੁਨੀਏ ਮਨ ਲਾਈ । 

ਬਿਬਾਂ ਅਰਦਾਸ ਜੌ ਆਗੇ ਆਇ ।'ਕਹਿ ਠਾਂ ਲਿਆਵੋ ਦੇਰ ਨ ਲਾਇ । 798॥ 

ਪ੍ਰਿਥੀਏ ਕਹਾ ਖਬਰ ਮੁਹਿ ਨਾਹੀ ।-ਕਿਆ ਮਮ ਕਾਜ ਤਾਸ ਕੇ ਮਾਹੀ? । 

ਤੀਨ ਬੋਰ ਗ੍ਰਰ ਕਹਾ ਸੁਨਾਇ । ਲੇਹੁ ਵਿਚਾਰ ਨਾ ਕਰ ਬੁਲਾਇ”! ॥ 799 ॥ 

ਰ _ ਦੋਹਰਾ 

ਧਾਰ ਕੰਧ ਪ੍ਰਿਥੀਏ ਕਹਾ ਮਮ ਕਾਰਜ ਕਿਹ ਕਾਜ । 

ਖ਼ੌਹ ਮੌਹਿ ਤੁਹਿ ਚਰਨ ਕੀ ਇਨ ਸਿਉ” ਮੌਰਾ ਸਾਜ ॥ 800 ॥ 
ਅੜਿਲ 

ਸਨੇ ਤਾਂਹਿ ਕੇ ਬੈਨ ਗੁਰੂ ਖੁਨਸਾਇਓ ।# 

ਸਵਨ ਲਾਗ ਇਕ ਸਿਖ ਕਉ ਐਸ ਅਲਾਇਓ । 

ਤਮ ਪ੍ਰਿਥੀਏ ਗ੍ਰਿਹਿ ਜਾਇ 'ਕਹੋ ਇਸਨਾਨ ਕਰ। 

ਹੋ ਪ੍ਰਿਥੀਆ ਗੁਰ ਢਿਗ ਜਾਇ ਸੁ ਜਾਮਾ ਦੇਹੁ ਵਰ ॥ 801 ॥ 

ਸੁਨਤ ਗੁਰੂ ਕੇ ਬੈਨ ਸਿਖ ਚਲ ਆਇਓ । `.` 

ਪ੍ਰਿਥੀਏ ਕੀ ਜਹਿ ਦਾਰਾ ਐਸ 'ਅਲਾਇਓ । 

ਪ੍ਰਿਥਮ ਬੈਦਨਾ ਕੀਨ ਬਹੁਰ ਕਹਿ ਜਾਮਾ ਦੀਜੈ । 

ਹੋ ਪ੍ਰਿਥੀਆ ਚਲ ਗੁਰੁ ਪਾਸ ਕਛੂ ਨਹੀ ਵਿਲਮ ਕਰੀਜੈ ॥ 802 । 
ਦਹਰਾ 

ਸਹਿਜ ਸੁਭਾਇ ਕਰਮੌ ਉਠੀ ਗਹਿ ਜਾਮਾ ਤਿੰਹ ਦੀਨ । 

ਹਾਨ ਲਾਭ ਨਹਿ ਕਛੇ ਲਖੀ ਭਾਵੀ ਜੋ ਚਹਿ ਕੀਨ ।੧ 803 ।। 

____ਕੁੰਡਲੀਆ 

ਲੈ ਜਾਮਾ ਆਵਤ ਭਯੋ ਸਿਖ ਸ੍ਰੀ ਗੁਰ ਪਾਸ । 

ਸੈਨ ਸਮਝ ਗੁਰ ਲੋਪ ਕਰ ਬੰਗਲਧਰ ਬੁਧ ਰਾਸ । 

ਬਗਲੰ ਧਰ ਬੁੱਧ ਰਾਸ ਸੀ ਗੁਰ ਲਾਇ ਦਿਵਾਨਾਂ । . 

ਮਹਾਂਦੇਵ ਥੀ ਆਦਿ ਅਏ ਗੁਰ ਕ੍ਰਿਪਾ ਨਿਧਾਨਾਂ । 

ਸਾਹਿਬ ਬੁਢਾ ਬੈਠ ਭਾਈ ਸਭ ਸਿਖ ਸੁਹਾਏ 1 

ਪ੍ਰਿਥੀਏ ਕੌ ਫਿਰ ਐਸ ਸ੍ਰੀ ਗੁਰ ਬੰਨ!” ਅਲਾਏ ।। 804 ॥ 
ਚੌਪਈ 

ਅਜੇ ਸਮਝ ਮਨ ਦੇਖ ਵਿਚਾਰਾ । ਦਿਖਾਂਇ.ਪਤ੍ਰਿਕਾ ਧਰ ਸੁਖ ਭਾਰਾ । . 

ਲੈ ਜਾਮਾ ਤਿਹ ਅਗ੍ਰ ਧਰਾਯਓ । ਕਾਢੋਂ ਤੁਮ ਕਰਿ ਗੁਰਿ ਅਲਾਯਓ । 

ਬਾਰ ਬਾਰ ਕਾ ਹਿਤ ਤੁਮ ਕਹੋ । ਜਹਾਂ ਹੋਇ ਤਾਂਤੇ ਤੁਮ ਗਹ ॥ 805 ॥ 


ਹੋ 


£% ਤੇ ਏ ਪੌਥੀ ਦੌਂਇ “ ਪੰਥੀ ਤਾਈ _“ਅ ਪੋਬੀ ਅਲਾਇ _੯ਅ ਪੋਥੀ ਰਿਸ ਖਾਇਓ ਦੁ ਪੋਥੀ ਬੋਚਨ 
6: ਪੌਥੀ ਲਹੋਂ ` ,.! 


੨26 


ਗੁਰ ਬਿਲਾਸ ਧ'ਤਸ਼ਹ] ੬ 


_ਦੌਹੌਰਾ 

ਪੁਨ ਪ੍ਰਿਥੀਆ ਕਹਿ ਕਾਢ ਤਉ ਜੇਬ ਮਧ ਜਿੰਹ ਡਾਰ । 
ਸ੍ਰੀ ਗੁਰ ਤਬ ਕਾਢੋ ਤੁਰਤ ਪ੍ਰਿਥੀਏ ਤਬੈ ਦਿਖਾਰ ॥. 806 11 

`. `ਚੌਂਪਈ 
ਲੈ ਪਾਤੀ ਗੁਰ ਐਸ ਅਲਾਯੋ । ਕਿਆ ਗੁਰਮੁਖ ਭਲਿ ਨਜਰੀ ਆਯੋ । 
ਤੋਂ ਸਮ ਮੀਣਾ ਕੋਇ ਨ ਭਯੋ । ਐਸੋ ਅਪਜਸ ਕਾਹਿ ਨ ਲਯੋ । 807 ॥ 
ਸਭ ਕਉ ਸ੍ਰੀ ਗੁਰੁ ਕਹਾ ਸੁਨਾਈ । ਯਾ ਸਮ ਮੀਣਾ ਨਾਹਿ ਦਿਖਾਈ । 
ਭਗਤ ਸਿੰਘ ਮੀਣੇ ਭਏ ਸੌਢੀ । ਪ੍ਰਿਥੀਏ ਐਸ ਬਚਨ ਗੁਰ ਛੌਡੀ ॥ 


ਸਾਹਿਬ ਬੁਢੇ ਕਉ ਦਈ ਸੀ ਗੁਰੁ ਪਾਂਤੀ! ਹਾਥ ॥ 
ਤਾਂਹਿ ਵਾਚ ਸੁਖ ਪਾਇਓ ਲਖੀ ਪ੍ਰੀਤਿ ਗੁਰ ਸਾਥ ॥ 
ਚੌਪਈ 
ਤੋ ਪਉੜੀ ਨਿੰਮ੍ਰਿਤ ਸੂਖਦਾਇ । ਰਾਮਦਾਸ ਗੁਰ ਬਹੁੜ ਪੜਾਇ । 
ਨਿਜ ਮਨ ਮਹਿ ਗੁਰ ਐਸ ਬਿਚਾਰੀ । ਗੁਰਿਆਈ ਧਨ ਗੁਰੁ ਨਾਨਕ ਭਾਰੀ ॥ 
ਇਹ ਲਾਇਕ ਅਰਜੁਨ ਅਬ ਭਯੋ । ਨਿੰਮ੍ਰਿਤ ਸੋਵਾਂ ਮਹਿ ਮਨ ਦਜੋ 
ਪ੍ਰਿਥੀਏ ਕੇ ਕਟ” ਬੈਨ ਬਿਚਾਰ । ਬੁਢੇ ਕਉ ਗੁਰ ਕੀਨ ਉਚਾਰ ।। 
ਦੋਹਰ 
ਤੁਮ ਗੁਰੁ ਨਾਨਕ ਰੂਪ ਹੋ ਦੇਖੋ ਮਨ ਧਰਿ ਧਿਆਨ । 
ਗੁਰਿਆਇ ਅਜਰ ਰੂਪ ਹੈ ਲਾਇਕ ਅਰਜੁਨ ਮਾਨ ।। 808 ॥ 


। ਕਂਡਲੀਆ 11 
ਜੋ ਲਾਇਕ ਅਰਜਨ ਭਯੋ ਤਉ ਤੁਮ ਤਿਲਕ ਕਰਾਂਇ । 
ਸੀ ਗੁਰੁ ਕੇ ਇਮ ਬਚਨ ਸੁਨ ਬੁਢੇ ਕਹਾ ਸੁਨਾਇ । 
ਬੁਢੇ ਕਹਾ ਸੁਨਾਇ ਸੀ ਗੁਰ ਨਾਨਕ ਤੇਰਾਂ । 
ਚਾਂਰ ਰੂਪ ਤੁਮ ਭਏ ਪੇਖ” ਮਨ ਹਰਖਤ ਮੇਰਾ । 
ਏਹੁ ਸੇਵਕ ਕੀ ਚੀਜ ਹੈ ਕੋਈ ਨ ਦੀਰਖ ਪਾਇ । 
ਕਰ ਸੋਵਾ ਸੋਈ ਲਹੈ ਸੀ ਗੁਰੂ ਹਰਖ ਧਰਾਇ ॥ 8091 

ਚੌਪਈ 

ਬਢੇ ਬਚਨ ਸੁਨ ਗੁਰ ਸੁਖ ਪਾਯੋ । ਪੈਸੇ ਪਾਂਚ ਨਰੇਲ ਮੰਗਾਂਯੌ । 
ਗੁਰ ਅਰਜਨ ਕੇ ਅਗ੍ਰ੍‌ ਧਰਾਇ । ਟੇਕਿਓ ਮਾਥ ਸੂ ਆਨੰਦ ਪਾਇ ॥ 810॥ 


“ਅ ਪੋਥੀ ਪੜ੍ਹਕਿ _'ਐ ਪੌਥੀ ਕਟੂ _£ਅ ਪੋਥੀ ਨਿਰਥ 


` ਅਧਿਆਇ ਅੰਠਵਾਂ ਰ ਆ 


ਗਰ ਅਰਜਨ ਕੇ ਭਾਲ ਮੰਝਾਰਾ । ਸਾਹਿਬ ਬੁਢੇ ਤਿਲਕ,ਸਵਾਰਾ । ਸਿ 
ਜੈ' ਜੈਕਾਰ ਸਭਨ' ਤਬ ਕਰਿਯੋਂ । ਦਿਖ ਪ੍ਰਿਥੀਆ ਮਨ ਜਰ ਬਰ ਗਰਿਯੋ ।811॥ 


ਦੋਹਰਾ - 

ਮਾਤਾ ਭਾਨੀ ਹਰਖ ਸੁਨ ਦੇਖ ਹਰਖ ਗੁਰਦਾਸ। _ 
ਮਹਾਂਦੇਵ ਤ੍ਰਸ਼ਨ ਭਯੋ ਬੁਢੇਂ ਬਚਨ ਰਲ 18121. 

'_`` ਸਵੇਯਾ ਰ 
ਬ੍ਢੇ ਉਚਾਰ ਕੀਓ ਗ੍ਰ ਕਉ ਮ ਤਿੰਨ ਚਰਨ ਭਏ ਤਿਹ ਕੇ ਜਖਦਾੀ | 
ਚਤਰਥ ਚਰਨ ਗਏ ਇਹ ਕੇ ਸੰਗ ਪੂਰਨ ਸਬਦ ਸੁ ਹੌਤ ਸੁਹਾਈ ॥ 
ਸੀ ਗੁਰ ਆਨੌਦ ਪਾਇ ਕਹਾ ਗੁਰ ਅਰਜੁਨ ਕਉ ਪਗ ਚੌਥ ਮਿਲਾਈ । 
ਗੁਰ ਕੇ ਬਚ ਮਾਨ ਲਏ ਗੁਰ ਅਰਜਨ ਆਨੰਦ ਪਾਇ ਹੀਏ ਹੁਲਸਾਈ ।। 813॥ 


|| ਗੁਰ ਅਰਜਨ ਵਾਂਚ॥ 
ਬਾਗੁ ਹੋਆ ਗੁਰਿ ਸੈਤ ਮਿਲਾਇਆ । ਪ੍ਰਭੁ ਅਬਿਨਾਸੀ ਘਰ ਮਹਿ ਪਾਇਆ । 
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ।। 
ਹਉ ਘੌਲੀ ਜੀਉ ਘੱਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ.ਜੀਉ ।( ਰਹਾਓ ॥” 
੍ -1 ਛਪੇ ।। 
ਭਏ ਭਾਗ ਅਬ ਪੁਰ ਗੁਰ ਸੁਭ ਸੋਤ ਮਿਲਾਇਆ । ਰ 
ਢੰਢਨ ਕਤਿਹ ਨ ਜਾਇ ਗੁਰ ਨਿਜ ਘਰ ਮੰਹਿ ਪਾਇਆ । 
ਕਰੋ ਸੇਵ ਦਿਨ ਰੈਨ ਚਸਾ ਪਲ ਵਿਸਰਉ” ਨਾਹੀ” । 
ਜਾਨ ਸੌਗਿ ਸੇਵ ਕਮਾਉ” ਇਛ ਮੌਰੇ ਮਨ ਮਾਹੀ । 
ਬਲ ਬਲ ਹਉਂ ਬਲਿ-ਬਲ ਭਯੋ ਜੀਉ ਪਿੰਡ ਸਭ ਵਾਰਿਓ । 
_ਨਾਨਕ ਦਾਸਨ ਦਾਸ ਪਿਖ ਆਪ ਕਿ੍‌ਪਾ ਕਰ ਤਾਂਰਿਓ । 814॥ 
-_ __ਦੌਹਰਾ 
ਸੁਨ ਪਉੜੀ ਸੁਖ ਪਾਇਓ ਰਾਮਦਾਸ ਗੁਰ ਧਾਰ। 
ਅਤਿ ਅਨੰਦ ਧਰਿ ਮਨ ਵਿਖੋਂ ਸ੍ਰੀ ਗੁਰ ਕੀਨ” ਉਚਾਰ ।। 815 ॥ 
ਗੁਰ ਨਾਨਕ ਕੇ ਸ਼ਬਦ ਸਿਉ" ਮਿਲਯੋ ਸ਼ਬਦ ਯਹਿ ਤੌਰ । 
ਨਿੰਮ੍ਰਿਤ ਬਹੁ ਬਾਨੀ ਰਚੋ ਮਾਨ ਆਗਿਆ ਮੌਰ ॥ 816 ॥ 


__ ਚੌਪਈ 
ਸ੍ਰੀ ਗੁਰ ਅਰਜਨ ਸੁਨਿਓ ਬੰਨ । ਰਿਦ ਮਹਿ ਪਾਯੋ ਆਨੰਦ ਐਨ । 
ਭੁਗਤ ਸਿੰਘ ਸੁਨ ਸੋਸ ਕਰਾਇ । ਹੇ ਪ੍ਰਭ ਐਸੇ ਮੋਹ ਸੁਨਾਇ ॥ 8170 


ਅ ਤੋ ਏ ਪੌਥੀ ਸੰਗਤਿ ੧) ਗ੍ਰਰ੍ਹ ਗ੍ਰੰਥ ਸਾਹਿਬ ਪੰਨਾਂ 97. “ਅ ਪੋਥੀ ਕਹਿਓਂ 


328 ਗੁਰ ਬਿਲਾਸ ਪਾਤਸ਼ਾਹੀ ੬ 


ਚਤਰਥ ਪਉੜੀ ਆਗੇ ਕਹੀ । ਗੁਰਿਆਈ ਪਾਛੇ ਸੁਖ ਲਹੀ ।. 
` : ਤੁਮ ਭਾਖਤ'ਹੋ ਪਾਛ ਉਚਾਰੀ । ਹੈ ਗੁਰ-ਹਰੋ ਸੈਸਾਂ ਏਹ ਭਾਰੀ ।। 8418. ॥॥ 
ਦੋਹਰਾ 
ਮਨੀ ਸਿੰਘ ਕਹ ਯਾ ਮਹਿ ਸੋਸ ਨ ਕੋਈ ਪਾਇ । 
ਗੁਰਿਆਈ ਧਾਰੇ ਬਿਨਾਂ ਨਾਨਕ ' ਨਾਹਿ ਕਹਾਇ 11 819 । 
ਨਾਨਕ ਨਾਹਿ ਤੈ ਚਰਨ ਮਹਿ ਚੌਥੇ ਨਾਨਕ ਹੋਇ । 
ਤਾਂਤੇ ਪ੍ਰਥਮ ਧਰ ਤਿਲਕ ਕਉ ਪਉੜੀ ਪਾਛੋ ਸੋਇ ।। 820 ।। 
`_` ਚੌਪਈ 
ਤਿਲਕ ਸਮੋ ਪਉੜੀ ਕਹਿ ਭਾਈ । ਘਰ ਕੀ ਬਸਤ ਸੁ ਘਰੋ ਰਹਾਈ । 
ਭਗਤ ਸਿੰਘ ਗੁਰ ਅਰਜਨ ਭਾਲ । ਸੌਭਤ ਤਿਲਕ ਸ਼ੂਰ ਜਨ ਬਾਲ ॥ 821 ॥ 
ਕਵਲ ਸੈਤ ਸਭ ਦਿਖ ਹਰਖਾਏ ! ਕੁਮਦਨ ਸਮ ਪ੍ਰਿਥੀਆ ਦੁਖ ਪਾਏ । 
ਬਢੇ ਕਉ ਪ੍ਰਿਥੀਆ ਕਹਿ ਐਸੇ.। ਭਲੀ ਬਾਤ ਨਹਿ ਤੁਮ.ਚਹਿ ਜੈਸੇ । 822॥ 


ਦੋਹਰਾ 
ਜਗਤ ਰੀਤਿ ਦੇਖੀ ਨਹੀ" ਕਿਆ ਤੁਮਰੀ ਮਤ ਹੋਇ 
ਤਮ ਗੁਰ ਨਾਨਕ ਕਹਿਤ ਦਿਖ ਰੀਤਿ ਨਾ ਮਨ ਮਹਿ ਕੋਇ । 823 ॥ 
ਦੀਰਘ! ਸੁਤ ਕੇ ਬੈਠਿਆਂ ਕਹਿ ਲਘੁ ਧਰੇ ਸਮਾਜ । 
ਤਮ ਪਿਤ ਸਿਉ” ਰਲ ਅਬ ਕੀਓ ਬੈਠੇ ਮੌਹਿ ਕੁਕਾਜ ॥ 824 । 


_ ਚੌਪਈ 
ਕਿਆ ਹੁਆ ਇਹ ਤਿਲਕ ਕਰਾਯੋ । ਕੀਓ ਤੁਮਾਰ ਮੋਹਿ ਨਹਿ ਭਾਯੋ । 
ਅਪਨੇ ਬਲ ਗੁਰਿਆਈ ਲੇਵਹੁੰ । ਇਹ ਬਾਲਕ ਪੈ ਰਹਨ” ਨਾਂ ਦੇਵਹੁ ॥ 825 ॥ 
ਮੋ ਤੋਉ ਧਨ ਦੈ ਕਾਜ ਸਵਾਰਉ” । ਚਾਹੰ' ਯਹ ਬਾਰਕ ਕਉ ਮਾਰਉ”। 
ਅਰ ਕਟਕ ਬਚ ਅਨਕ ਅਲਾਏ । ਸੌ ਮੈ ਪੈ ਨਹਿ ਜਾਤ ਸੁਨਾਏ | 826।। 


ਦਹਰਾਂ 
ਭਾਦ ਸੁਧ ਏਕਮ ਦਿਵਸ ਤਿਲਕ ਕੀਨ ਕਰਤਾਰ । 
ਸਨ ਪੈੜਾ ਦਿਖ ਪ੍ਰਿਥੀਏ ਕਰੀ ਐਸ ਤਬੈ ਰਾਰ॥ 8270 
ਚੌਪਈ 


ਪ੍ਰਿਥੀਆ ਮਨ ਮਹਿ ਅਤਿ ਰਿਸ ਪਾਏ । ਸੀ ਗੁਰ-ਕਉ ਕਟ" ਬਚਨ ਸੁਨਾਏ । 
ਸੀ ਗੁਰ ਤਾਕੋ ਬਚਨ ਸੁਨਾਏ । ਸਬਦ ਉਚਾਰਿਓ ਮਨ ਰਿਸ ਪਾਏ ॥ 828 ॥ 


£॥ ਤੇ ਫ ਪੁਥੀ ਸੰਕ! “ਅ ਪੋਥੀ ਜੇਂਠੇ $ਅ.ਪੌਥੀ) ਟਿਕ੍ਨ “ਦ ਪੋਥੀ ਮਦ 


` ਅਧਿਆਇ.ਅੰਠਵਾੰਂ ` ਰ 329 


ਸਾਰੈਗ ਸਪਤਮ ਸ਼ਬਦ ਬਖਾਨਾ । ਰਾਮਦਾਸ ਗੁਰ ਮਯਾ ਨਿਧਾਨਾ । 
ਭਗਤ ਸਿੰਘ ਸੁਨੀਏ ਸੈਕੌਚ । ਜਾਕੇ ਪੜੇ ਮਿਟੈ ਭਵ ਸੋਚ 1! 8291 
ਛਪੈ' 
ਕਾਹੇ ਝੰਗਰਤ ਪ੍ਰਤ ਬਾਪ ਸੈਗ ਪਾਪ ਅਪਾਰਾ । 
ਜਿਨ ਜਾਣ ਕੀਨੋ ਬਡੇ ਤਾਸ ਸਿਉ” [ਝਗਰਤ” ਦੁਖ ਭਾਰਾ । 
__ਜਿਸ ਧਨ ਕਾ ਕਰ ਮਾਨ ਸੌਗਿ ਨਹਿ ਕਾਯੁੰ ਚਾਲੈ। 
ਤਿਆਗ ਬਹੁਰ ਪਛੁਤਾਇ ਕੜ੍ਹ ਨਹਿ ਬਾਂਪੈ ਪਾਲੋ । 
ਜੌ ਤੁਮਰੇ ਹੋਵੈ ਪ੍ਰਭੂ ਤਾਹਿ ਜਾਪ ਮਨ ਮਹਿ ਕਰੋ । 
ਗੁਰ ਨਾਨਕ ਬਚ ਜੇ ਸੁਨੋ ਸਭ ਕਲੋਸ ਮਨ ਕਾ ਹਰੋਂ । 830 ॥ 
ਦੌਹਰਾ _ 
ਸਨ ਪੈੜਾ ਪ੍ਰਿਥੀਏ ਕਹਾ ਭਾਖੰ ਕਿਆ ਉਪਦੇਸ਼ । 
ਗੁਰਿਆਈ ਇਸ ਕਉ ਦਈ ਮੋਂ ਕਉ ਧਰੋ ਕਲੌਸ਼ । 831 ॥ 
ਸਨ ਪ੍ਰਿਥੀਏ ਕੇ ਬੈਨ ਕਉ ਸ੍ਰੀ ਮੁਖ ਕੀਨ ਉਚਾਰ । 
ਸਹੀ ਗ੍ਰਿਹ ਸੌ ਜਾਨੀਏ ਸੁਨੋ ਅਰਥ ਨਿਰਧਾਰ ।। 822. ।। 
॥ ਸੀ ਗੁਰੋ ਵਾਚ ਸਵੇਯਾ ॥ 
ਤਿਨ ਅੰਤਰ ਹਰਿ ਅਰਾਧ ਕੀਆ ਗੁਰ ਅਰਜ਼ੁਨ ਕੇ ਧੁਰ ਲਿਖਤ ਲਿਲਾਰਾ । 
ਐਸ ਕਹਾ ਪ੍ਰਿਥੀਏ ਰਿਸ ਕੈ ਦਿਖ ਯਾਹ ਕਾ ਭਾਲ ਕਟਹੁ ਅਸ ਧਾਰਾ । 


ਦੀਰਖਾ ਤਾਂਹਿ ਕੀ ਕੈਸ ਕਰੇ ਜਿਸ ਅੰਕ ਕਰੇ ਭਗਵੰਤ ਮੁਰਾਰਾ । 
ਅਪਨੇ ਮਨ ਕਉ ਗੁਰ ਐਸਿ ਕਹਾ ਮਨ ਧਿਆਇ ਹਰੀ ਸਭ ਦੂਖ ਨਿਵਾਰਾ । 833 ॥ 


ਦੋਹਰਾ 
ਜਨਮ ਜਨਮ ਦੁਖ ਜਾਤ ਹੈ ਰੇ ਮਨ ਹਰਿ ਹਰਿ ਧਿਆਇ । 
ਕਹਿ ਪਿਥੀਆ ਮਨ ਕਉ ਕਹੋ ਮੰਕਊ ਕਹੁ ਸਮਝਾਇ ।। 834 ।। 





£ਅ ਮੋਰੀ ਵਿਚ ਛੰਦ ਨੰ! 829 ਮਗਰੋ“ ਇਹ ਸ਼ਬਦ ਦਰਜ ਹੈ : 
ਕਾਹੇ ਪੂਤ ਝਗਰਤ ਹਉ ਸੰ ਗਿ ਬਾਂਪ ।। 
ਜਿਨ ਕੋ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥ 
ਜਿਸ ਧਨ ਕਾ ਤੁਮ ਗਰਬ ਕਰਤ ਕਉ ਸੌ ਧਨ੍‌ ਕਿਸਹਿਨ ਆਪ ।। 
ਖਿਨ ਮਹਿ ਛੋਡਿ ਜਾਇ ਬਿਖਿਆ ਰਜ ਤਉ. ਲਾਗੇ ਪਛੁਤਾਪ ।1 
ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇਂ ਜਾਪਹ੍‌_ ਜਾਪ ।' 
ਉਪਦੇਸ ਕਰਤ ਨਾਨਕ ਜਨ ਤੁਮ ਕਉ ਜਉ ਸ੍੍‌ਨਹੁ ਤਉ ਜਾਇ ਸੰਤਾਪ॥2॥ 
(ਜ ਗੁਰੂ ਗ੍ਰੰਥ ਸਾਹਿਯ ਧੁੰਨ' 1200) 


&ਅ ਪੰਥੀ ਵਿਚੋਂ” 


330 ਗੁਰ ਬਿਲਾਸ ਪਾਤਸ'ਹੀ ੬ 


_ ਹਉ ਇਹ ਸੁਤ ਤੁਮਰੇ ਭਏ ਹਮ ਕਉ ਤਜਾ ਇਹ ਦੀਨ । 
ਪ੍ਰਭੁ ਸੇਵ ਇਨ ਬਹੁ ਕਰੀ ਤਿਲਕ ਧਰੋਂ ਤਿੰਹ ਕੀਨ ।। 835 ॥ 
ਚੌਪਈ 
ਧੁਰ ਭਗਤਾਂ ਕਉ ਬਖਸ਼ੀਸ ਭੰਡਾਰ । ਅੰਮ੍ਰਿਤ ਨਾਮ ਭਗਤ ਨਿਸਤਾਰ । 
ਮੂਰਖ ਹੋਇ ਜੋ ਰੀਸ ਕਰਾਵੈ । ਹਲਤ ਪਲਤ ਨਿਜ' ਦੋਇ ਗਵਾਵੈ । 836 ॥ 
ਕਿਆ ਸੇਵਾ ਕਰ ਤਹਿ ਰਿਝਾਯੌ । ਦੋਇ ਬਰਸ ਬੀਤੇ ਪਰ ਆਯੋਂ । ਰ 
ਹਉ ਤੁਹਿਂ ਕਾਰਜ ਸਭੀ ਸਵਾਰਉ । ਬਾਹਰ. ਭੀਂਤਰ ਹਿਤ ਚਿਤ ਧਾਂਰਉ” । 837।। 
ਦੋਹਰਾ 
ਸੇ ਭਗਤ ਸੌ ਸੋਵਕ ਜਿਨ ਹਰਿ ਨਾਮ ਪਿਆਰ । 
ਮੌਕਉ ਪ੍ਰਾਪਤ ਨਾਂਹਿ ਕਿਛੁ ਤ੍ਰੰ ਇਨ ਸੇਵਾ ਧਾਰ ॥ 838 ॥ 
ਜੇ ਸੇਵਾ ਇਨ ਕੀ ਕਰਹਿ ਤਉ ਹਰਿ ਪ੍ਰਾਪਤ ਹੋਇ । 
ਹਉ ਦੀਰਘ ਲਘੂ ਸੇਵ ਹਉ” ਅਰ ਉਪਾਵ ਨ ਕੋਇ ॥ 8391 
ਚੌਪਈ ਹੋ 
ਜੌ ਅਰਜਨ ਸੋਗ ਈਰਖ ਧਾਰ । ਇਹ ਨਿੰਦਕ ਕੇ ਸਿਰ ਪਰ ਛਾਰ । 
ਜਿਸ ਘਰ ਵਰਤੀ ਜਾਣ ਸੋਈ । ਰੀਤਿ ਗੁਰੂ ਨਾਨਕ ਅਸ ਹੋਈ ।। 840 ।॥ 
ਪੁਤ ਰਹੇ ਸੇਵਕ ਗੁਰਿਆਈ । ਤਿਹ ਸੁਤ ਛਾਡਿ ਅਮਰ ਗੁਰ ਪਾਈ । 
ਤਾਂਕੇ ਸੁਤ ਭੀ ਪਾਸ ਰਹਾਏ । ਹਮਾਂ ਪਰ ਕਿਰਪਾ ਕੀਨ ਮਹਾਏ ।। 8411 
ਰ੍ ਦੋਹਰਾ 
ਬਖੀਲੀ ਕਰ ਪਾਈ ਨਹੀ” ਚੌਹੁ ਪੀੜੀ ਮਧ ਆਦਿ । 
ਗੁਰ ਕੀ ਇਨ ਸੇਵਾ ਕਰੀ ਲਈ ਧਾਰ ਮਿਰਜਾਦ । 842।। 
ਚੌਪਈ 
ਬਹੁਤ ਕਧ ਪ੍ਰਿਥੀ ਮਨ ਪਾਯੋ । ਕਟਕ ਬੈਨ ਗੁਰ ਪਾਸ ਅਲਾਯੋ । 
ਸਨ ਗੁਰ ਕਟਕ ਬੈਨ ਤਹਿ ਕਰੇ । ਭਾਖਿਯੋ ਮੁਖ ਨਹਿ ਲਾਗੌ ਮੇਰੇ ॥ 843 ॥ 
ਕਹ ਪ੍ਰਿਥੀਆ ਤੁਮ ਭੀ ਨਹਿੰ ਲਾਗਯੋ । ਤਿਆਗ ਮੌਹਿ ਹਉ” ਤੁਮਹਿ ਤਿਆਗਯੋ । 
ਐਸੋ ਕਹ ਨਿਜ ਭਵਨ ਪਧਾਰਾ । ਮਨ ਮਹਿ ਈਰਖ ਧਾਰ ਅਪਾਰਾ । 844 1. 
ਦੌਹਰਾ ` 
ਤਬ ਲੌ ਨਿਸ ਆਵਤ ਭਈ ਸੂਰਜ ਨਦਰ ਨ ਆਇ । ` 
ਸੀ ਗੁਰ ਐਸ ਬਿਚਾਰ ਮਨ ਯਹ ਅਸਥਲ ਤਜ ਜਾਇ ।(845॥ 
ਚੌਪਈ ਰ 
ਜਾਮ ਨਿਸਾਂ ਰਹਿ ਕੀਨ ਇਸਨਾਨਾਂ । ਰਾਮ ਦਾਸ ਗੁਰ, ਕਾ ਨਿਧਾਨ! 1 
ਗੁਰ ਨਾਨਕ ਚਰਨਨ ਮਨ ਲਾਯੋ । ਸਾਹਿਬ ਬੁਢਾ ਗੁਰ ਨਿਕਟਾਯੋ ॥ 846 ॥। 


੪ਅ ਪੌਥੀ : ਪ੍ਰ ਭਰ _$% ਤੇ ਏ ਮਹਿ ਪਰਿ “ਅਪੌਥੀ ਕੜਵੇ “ਦ ਪੰਥੀ ਸਥਾਨ 


- ਅਧਿਆਇ ਅੱਠਵਾਂ .. ਰ੍ 431 


ਗੁਰਦਾਸ ਸੁਨਾ ਗ੍ਰਰ ਅਰਜਨ ਆਏ । ਬੰਦੇਨ ਕਰਿ ਗੁਰ ਨਿਕਟ' ਬਠਾਏ । 
ਪੁਨ ਮਾਤਾ ਭਾਨੀ ਜੀ ਆਈ । ਆਇ ਗੁਰੁ ਕੇ ਪਗ ਲਪਟਾਈ ।। 847 ।। 


ਸੀ ਗੁਰੋਵਾਚ ।। ਦੋਹਰਾ ।। 
ਇਹੁ ਠਾਂ ਈਰਖ ਕਰਤ ਹੈ ਪ੍ਰਿਥੀਆ ਅਤਿ ਮਤਿ ਹੀਨ 1 
ਗੋਇੰਦਵਾਲ ਤਾਂਤੇ ਚਲਉ ਚਲਉ” ਸੈਗ ਪ੍ਰਬੀਨ ॥ 848 ॥ 

ਚੌਪਈ 

ਤਬ ਲੌ ਜੁਗਲ ਘਰੀ ਨਿਸ ਰਹੀ । ਮਾਨ ਗੁਰੁ ਬਚ ਬਹੁ ਸੁਖ ਲਹੀ । 
ਗੁਰ ਅਰਜਨ ਮਾਤਾ ਲੈ ਸਾਥ । ਕੀਨ ਪਿਆਨਾਂ ਦੀਨਾ ਨਾਥ ।। 849 ॥ 
ਗੁਰਦਾਸ ਬੁਢਾ ਗੁਰਿ ਕੌ ਸੋਗ ਭਏ। ਸਨ ਪੜਾ ਪਾਂਚਉ ਸੁਖ ਲਏ । 
ਥਿਤ ਦ੍ਜ ਤੁਰਤਹਿਂ ਪਰੁੰਚਾਏ । ਗੋਇੰਦਵਾਲ ਧਰ ਹਰਖ ਮਹਾਏ ॥ 850 ॥` 


ਦੋਹਰਾ ਰ 
.ਝੰਇ ਘਰੀ.ਦਿਨ ਕੇ ਰਹੇ ਪਹੁੰਚੇ ਅਤਿ? ਸੁਖ ਪਾਇ । 
ਕੀਨ ਜ਼ੌਬਾਰੇ ਬੈਦਨਾਂ ਪੁਨਹ ਬਾਵਲੀ ਆਇ ॥ 851 ॥ 
ਚੌਪਈ 
ਮੋਹਨ ਮੌਹਰੀ ਤਬ ਲੌ ਆਏ । ਪਰਸਪਰ ਮਿਲੋ ਸੁ ਹਰਖ ਧਰਾਏ । 
ਮੋਹਰੀ ਤਬ ਨਿਜ ਗ੍ਰਿਹ ਲੰ ਗਯੋ । ਬਡ ਅਨੰਦ ਸਭਹਨ ਮਨ ਭਯੋ ॥ 852 ॥ 
ਭਾਨੀ ਮਾਤ ਮਾਤ-ਮਿਲ ਰੋਈ । ਕੁਸ਼ਲ ਪ੍ਰਸੌਨ ਕਰ ਆਨੰਦ ਹੋਈ । 
ਪੁਨ-ਪਿਰਥੀਏ ਜੌ ਰਾਰ ਕਰਾਈ । ਭਾਨੀ ਮਾਤਾ ਮਾਤ ਸੁਨਾਈ ॥ 853 ॥ 
ਦਹਰਾ 
ਸਨ-ਪ੍ਰਿਥੀਏ ਕੀ ਰਾਂਰ ਕਉਂ ਮੌਹਰੀ ਮਨ ਦੁਖ ਪਾਇ । 
ਮੋਹਨ ਸਿਉ ਐਸੇ ਕਹਾ ਅਉਗਨ ਕੀਨ ਮਹਾਇ ।। 854 ॥ 
ਚੌਪਈ ਰ੍‌ 
ਰਾਰ ਮਾਂਹਿ ਕਛ ਪਯੈ ਨਾਹੀ" । ਜੋ ਕੁਛ ਹੈ ਸੇਵਾ ਕੇ ਮਾਹੀ। 
ਰਾਮਦਾਸ ਸੋਵਾ ਕਰ ਲਈ । ਹਮ ਕਰ ਰਾਰ ਨਿਆਰੇ ਭਈ ॥ 855,॥ 
ਸਨ ਪੌੜਾ ਚਰਚਾ ਬਹੁ ਹੋਈ । ਬਾਢੇ ਗ੍ਰਿੰਥ ਜੇ ਭਾਖਉ” ਸੋਈ । 
ਕਰ ਭੋਜਨ ਕੀਨਾ ਬਿਸਰਾਮ । ਗੁਰ ਅਰਜਨ ਮੂਰਤ ਅਭਿਰਾਮ ।॥ 856 ਹੈ 
ਦੌਹਰਾ ਰਹ 
ਤਾਂਕਉ ਦਿਖ ਮਾਮੇ ਦੋਉ ਪੁਨ ਨਾਨੀ ਹਰਖਾਇ । 
ਬੁਢੇ ਅਰੁ ਗੁਰਦਾਸ ਕੇ ਨਿੰਦਾ ਨੈਨ ਨ ਪਾਇ ॥ 7 


'ਅ ਪੋਥੀ ਪਾਸ “ਅ ਪੌਥੀ ਝਭਹਿ __ ..;,` .. - 


332 ਗੁਰ`ਇਿਲਾਸ` ਪਾਤਸ਼ਾਹੀ ੬ 


ਚੌਪਈ 

ਰਾਮਦਾਸ ਗੁਰ ਕੇ ਢਿਗ ਰਹੇ । -ਚਰਚਾ ਕਰਤ ਅਨਿਕ ਸੁਖ ਲਹੇਂ । 

ਤਬ ਲੋ ਰਹੀ ਜਾਮ ਨਿਸ ਆਇ । ਸ੍ਰੀ ਗੁਰ ਉਠੇ ਹਰਖ ਮਨ ਪਾਇ । 8528 ॥ 

ਮੌਹਨ ਮੌਹਰੀ ਔ ਗੁਰਦਾਸ । ਗੁਰ ਅਰਜੁਨ ਬੁਢਾ ਪਰਗਾਸ । 

ਭਾਨੀ ਮਾਤਾ ਸਭ ਸੋਗ ਧਾਰ । ਬਾਵਲੀ ਆਏ ਗੁਰੂ ਮੁਰਾਰ । 857॥ 
ਦੋਹਰਾ 

ਰਾਮਦਾਸ ਗੁਰ ਨਾਯ ਕੈ ਬੈਠੇ ਧਿਆਨ ਲਗਾਇ । __. 

ਗੁਰ ਕਾ ਮੋਤ ਜਪੁਜੀ ਪੜਿਓ ਜਾਂਕੀ ਸੋਭ ਮੁਹਾਇ 11 860 ॥ 

ਰ ਚੌਪਈ ਰ 

ਪੁਨ ਗੁਰ ਸ਼ੰਦਰ ਲਾਇ ਦੀਵਾਨ । ਆਸਾ ਵਾਰ ਸੁਨੀ ਸੁਖ ਮਾਨ । 

ਸੂਰਜ ਰਿਸਮਾਂ! ਜਬੈ ਦਿਖਾਈ । ਆਸਾ ਵਾਰ ਭੌਗ ਤਬ ਪਾਈ ॥ 861 ॥ 

ਰਾਮਦਾਸ ਗੁਰ ਮੌਲ ਝੁਕਾਯੋ । ਸੀ ਮੁਖ ਸਿਉ" ਤਬ ਐਸ ਅਲਾਯੋ । 

ਸਿਖ ਸੈਗਤ ਸਭ ਹੀ ਮਮ ਪਿਆਰੇ । ਸਤਿ ਬਚਨ ਇਹੁ ਜਾਨ ਹਮਾਰੇ ।॥ 8621 
ਦੌਹਰਾ ਰ 

ਅੰਤ ਸਮਾ ਮੇਰਾ ਭਯੋ ਗੁਰ ਨਾਨਕ ਪਹਿ ਜਾਇ। 

ਤੁਮ ਸਿਖਯਾ ਮੋਰੀ ਸੁਨਹੁ ਕਰੋ ਸਭੀ ਸੁਖ ਪਾਇ ।1 863 ॥ 

ਰ ਚੌਪਈ 

ਗੁਰ ਨਾਨਕ ਔਗਦ ਸੁਖ ਖਾਨ । ਅਮਰਦਾਸ ਗੁਰ ਰੂਪ ਮਹਾਨ । 

ਤਹਾਂ ਤਖਤ ਗੁਰਿਆਈ ਭਾਰਾ । ਅਪਨ ਰੂਪ ਗੁਰ ਅਰਜਨ ਧਾਰਾ॥ 864॥ 

ਚਤਰ ਗੁਰ ਜੌ ਦਰਸ਼ਨ ਚਾਹੇ । ਸੋ [ਗੁਰ] ਅਰਜੁਨ ਦੇਖੇ ਸੁਖ ਪਾਂਹੇ । 

ਗੁਰ ਅਰਜੁਨ ਕੀ ਪੂਜਾ ਕਰੋ । ਗੁਰ ਨਾਨਕ ਸਮ! ਭੇਦ ਨਾ ਧਰੋ ॥ 865 ॥ 
ਦੋਹਰਾ 

ਸੀ ਮੁਖ ਐਸ ਉਚਾਰ ਕੌ ਪੁਨ ਗੁਰ ਅਰਜਨ.ਬਾਂਹ । 

ਮੋਹਨ ਮੋਹਰੀ ਹਾਥਿ ਧਰਿ ਸੌਂਪੀ ਧਾਰ ਉਮਾਹ ।। 866 ॥ 

॥ ਕੁਡਲ]ੀਅਆ ॥ 

ਬੁਢੇ ਪੁਨ ਗੁਰਦਾਸ ਕਉ ਸ੍ਰੀ ਗੁਰਿ ਬਾਂਹ ਗਹਾਇ । 

ਦੇਖ ਬਿਸਮ ਸਭ ਹੀ ਭਏ ਕਾਹੁੰ ਬੈਨ ਨਾ ਆਇ । 

ਕਾਹੂੰ ਬੈਨ ਨਾ ਆਇ ਗੂਰ ਤਬ ਸਿਖਯਾ ਦੀਨੀ । 

ਅਰਜੁਨ ਕਉ ਇਹ ਭਾਂਤ ਨਾਮ ਨਿਸ ਦਿਨ ਦ੍ਰਿੜ ਚੀਨੀ । 

ਸਤਿਨਾਮ ਉਪਦੇਸ਼ ਕਰ ਮਨ ਨੀਵਾਂ ਰਿਸ ਜਾਇ । 

ਉਠ ਪ੍ਰਭਾਤ ਮਜਨ ਕਰੋ ਸਤਿਨਾਂਮ ਮਨ ਲਾਇ ॥ 867 ॥ 


4ਅ ਪੋਥੀ ਰਵਿ ਕਿਰਣ %ਅ ਪੌਥੀ ਵਿਚੋਂ “ਅ ਤੇ ਦ ਪੌਂਥੀ ਤਿਨ ਗੁਰੂ ਨਾਨਕ 


_ ਅਧਿਆਇ ਅੱਠਵਾਂ 333 


| ਛਪੈ [ 
ਪੁਨ ਮਮ ਰੂਪ ਪਛਾਨ ਟਹਲ ਕਰਿ ਸੁਧਾ ਸਰੋਵਰ । 
ਮੁਕਤ ਭਗਤ ਫਲਦਾਇ ਜਾਨ ਸੁਰ ਦੇਵ ਤਰੌਵਰ ॥ 
ਗੁਰ ਅਰਜਨ ਸਿਖ ਧਾਰ ਬਹੁਰ ਮਾਤਾ ਪਗ ਲਾਗੀ । 
ਕਿਆ ਆਇਸ ਪ੍ਰਭ ਮੌਹਿ ਕਹਾ ਭਾਨੀ ਰਸ ਪਾਗੀ । 
ਕਛੂ ਦਿਵਸਾਂ ਤਨ ਸਵਾਸ ਹਠ ਰਹੋ ਇਹਾ ਮਨ ਸੁਖ ਲਹੀ । 
ਬਹੁਰ ਮਿਲਉ ਮਮ ਆਇ ਕੇ ਕਛੂ ਭੇਦ ਜਾਨਹੁੰ ਨਹੀ” ॥ 868 ।। 
ਦੋਹਰਾ 
ਐਸੇ ਗੁਰ ਕਹਿ ਸਭਨ ਕਉ ਧਾਰਿਓ ਮਨ ਸੁਖ ਰਾਸ । 
ਤਬ ਭਗਵਤ ਗੁਰ ਤੀਨ ਗੁਰ ਆਏ ਮਧ ਅਕਾਸ ।। 869 ॥ 
ਚੋਪਈ 
ਸਨ ਪੈੜਾ ਚਾਰੋ” ਇਕ ਜੌਤੀ । ਕਹਾ ਬਚਨ ਗੁਰ ਕਉ ਸੁਖ ਹੋਤੀ । 
ਧੰਨ ਧੈਨ ਤੋਕਉ ਜਗਿ ਮਾਹੀ । ਕੀਨ ਚਰਿਤ ਜਹਿੰ ਲਗ ਸੁਖ ਪਾਹੀ ॥ 870 ॥ 
ਪਤਿਤ ਉਧਾਰ ਅਨਿਕ ਤੁਮ ਕੀਨੇ । ਜਗਤ ਬੀਚ ਭਾਗੀ ਜਸ ਲੀਨੇ । 
ਅਬ ਚਲੋਂ ਨਿਜ ਧਾਮਾਂ ਮੰਭਾਰੇ । ਰਾਮਦਾਸ ਸੁਨ ਹਰਖ ਅਪਾਰੇ ॥ 871 । 
ਦੋਹਰਾ 
ਨਮੋ ਨਮੌਂ ਭਗਵੈਤ ਕੋ ਰਾਮਦਾਸ ਗੁਰ ਕੀਨ ! 
ਦਸਮ ਦੁਆਰ ਨਿਜ ਰੂਪ ਧਰ ਸੈਨ ਸੁਖ ਸਿਉ” ਲੀਨ ॥ 872 ॥ 
ਸਨ ਪੈੜਾ ਇਹ ਭਾਂਤ ਗੁਰ ਅਪਨੇ ਰੂਪ ਸਮਾਇ । 
ਤੀਨ ਗੁਰ ਵਲ ਮਿਲ ਤਬੈ ਅਪਨੇ ਧਾਮ ਸਿਧਾਇ । 873 ।। 
|। ਤਲ੦ਾ ਛੋਦ ।। 
ਤੀਨ ਗੁਰ ਸਾਥ ਰਾਮਦਾਸ ਹਰਿ ਧਾਂਮ ਗਏ ਦੇਵ ਹਰਖੇ ਤਬੈ ਪਸ਼ਪ ਡਾਰੀ । 
ਰਹਸ ਸੁਰ ਦੇਵ ਮਨ ਮਾਂਹਿ ਕੀਨੋ ਘਨੌ ਜੌਤ ਮੁਖ ਜੈਤ ਕਹਿ ਸੌਕ ਟਾਰੀ । 
ਛਤ ਗੁਰ ਤਖਤ ਨਿਜ ਦੋਇ ਗੁਰ ਅਰਜੁਨ ਧਾਮ ਆਏ ਜਸ ਜਗਤ ਧਾਰੀ । 
ਕਹੈ ਕਵਿ ਹਰਖ ਇਹ ਭਾਂਤ ਦੇਵਨ ਕਰਯੋ ਬ੍ਰਹਮ ਸ਼ਿਵ” ਉਸਤਤੀ ਕੀਨ”! ਭਾਰੀ । 
ਦੌਹਰਾ 
ਸਨ ਪੈੜਾ ਇਹ ਭਾਂਤ” ਗਏ ਰਾਮਦਾਸ ਗੁਰ ਧਾਮ । 
ਪਾਛੋ ਕੀ ਗਾਥਾ ਸੁਨਹੁ ਜੋ ਕੀਨੀ ਅਭਿਰਾਮ ।। 875 ॥ 
ਰ ਅੜਿਲ 
ਨਿਸਾ£ ਠਾਸ ਰਵਿ ਆਯੋਂ ਹਰਖ ਬਢਾਇ ਕੇ । 
ਕੀਰਤਨ ਭਯੌ ਅਪਾਰ ਦੇਵ ਕਰ ਆਇ ਕੌ । 


/ਅ ਪੁੰਥੀ ਰੌਜ ਐ ਪੁੱਥੀ ਸਦਨ _“ਅ ਪੌਥੀ ਜਸ ਗਯਓ “£ ਪੋਥੀ ਬਿਧਿ “ਅਤੇ ਏ ਪੋਥੀ ਰਾਂਤ 


334 ਗੁਰ ਬਿਲ'ਮ ੫ਤਸ਼'ਹੀ ੬ 


ਗੁਰ ਅਰਜਨ ਇਸਨਾਨ ਬਾਵਲੀ ਧਾਰਿਓ । 
ਹੋ ਸਭ ਕੀ ਆਇਸ ਪਾਇ ਬਿਓਤ ਸਵਾਰਿਓ ।। 876 ॥ 
ਚੌਪਈ 
ਰਾਮਦਾਸ ਗੁਰ ਤਨ ਇਸਨਾਨ” । ਸਭ ਕੀ ਆਇਸ ਲੋ ਗੁਰ ਨਾਨਾ । 
ਸੁੰਦਰ ਤਬੈਂ ਬਿਬਾਨ ਬਨਾਯੋ । ਕਰ ਅਰਦਾਸ ਤਨ ਤਾਂ ਮਹਿ ਪਾਯੋ ॥ 
_ਗੁਰ ਅਰਜੁਨ ਮੰਹਰੀ ਔਰ ਮੌਹਿਨ । ਸਾਹਿਬ ਬੁਢਾ ਧਰ ਕਾਂਧੇ ਤਨ । 
ਗੁਰਦਾਸ ਤਬੈ ਕਰ ਚਵਰ ਫਿਰਾਵੈ । ਭਾਈ ਸੌਖ ਧੁਨ ਯਾਨ ਸੁਹਾਫੈ । 878॥ 
ਦਹਰਾ 
ਵਡਹੋਸ ਵਾਰ ਪ੍ਰਿਥਮ" ਪੜੋ ਪੁਨ ਮਾਰੂ ਪੜ ਵਾਰ । 
ਰਾਗ ਰਬਾਬੀ ਅਧਿਕ ਤਹਿ ਕਰੋ ਸੁਰ ਬਿਸਤਾਰ । 879। 
ਚੌਪਈ 
ਬਿਆਸਾ ਤਟ ਅਬ ਐਸੇ ਆਏ । ਰਚੀ ਚਿਖਾ ਬਡ ਉਚ ਸਹਾਏ । 
ਚੌਦਨ ਚਿਖਾ ਰਚੀ ਇਹ ਭਾਇ । ਤਾਂ ਪਰ ਸ੍ਰੀ ਗੁਰ ਦੇਹ ਧਰਾਇ! ॥ 880 । 
ਗੁਰ ਅਰਜਨ ਤਬਾਂ ਲਾਂਬੂ ਲਾਯੋ । ਨਰ ਅਨਹਰ ਦ੍ਰਿਗ ਨੀਰ ਬਹਾਯੋਂ । 
ਭਾਈ ਬੁਢਾ ਲਾਇ ਦੀਵਾਨ । ਸੁਨਤ ਸ਼ਬਦ ਮਾਰੂ ਧਰ ਧਿਆਨ । 8811 
ਦੋਹਰਾ 
ਸਾਹਿਬ ਬੁਢੇ ਇਮ ਕਹਾ ਅਲਾਣੀ? ਪੜੋ ਸੁਹਾਇ । 
ਰਬਾਬੀ ਰਾਗ ਮਿਲਾਇ ਕੌ ਪੜੀ ਅਧਿਕ ਚਿਤ ਲਾਇ ।। 882 ॥। 
ਚੰਪਾਈ 
ਕਪਾਲ ਕ੍ਰਿਯਾ ਕਰੀ ਸ੍ਰੀ ਗੁਰ ਆਏ । ਕਰ ਇਸ਼ਨਾਨ ਦਿ੍‌ਗਿ ਨੀਰ ਬਹਾਏ । 
ਦਿਵਾਨ ਮਧ ਬੈਠੇ ਗੁਰ ਆਏ । [ਸੋਕਾਤਰ ਸੈਗਤਿ ਦਰਸ ਦਿਖਾਏ]“। 
ਦਿਵਾਨ ਮਧ ਬੈਠੇ ਗੁਰ ਆਇ । ਰਬਾਬੀ ਭੌਗ ਸ਼ਬਦ ਕਾ ਪਾਇ ।। 883 ॥ 
ਰਬਾਬੀ ਕੌ ਧਨ ਦੀਨ ਅਪਾਰਾ । ਕੀਰਤਨ ਸੋਹਲਾ ਬਹੁਰ ਉਚਾਰਾ । 
ਕੜਾਹਿ! ਵਰਤਾਇ ਸਭ ਹੀ ਗ੍ਰਿਹਿ ਆਏ । ਪ੍ਰਚਾਵਨੀ ਕਰ ਨਿਜ ਧਾਮ ਸਿਧਾਏ ।8841) 
ਰ ਦਹਰਾ 
ਸੋਲਾਂ ਸੈ ਅਠਤੀਸ ਮਹਿ ਭਾਦੋ" ਸੁਦਿ ਥਿਤ ਤੀਜ । 
ਤਨ ਤਜ ਅਪਨੇ ਧਾਮ ਗੇ ਸੀ ਗੁਰ ਪਰਮ ਅਜੀਜ | 885 ॥ 
ਚੌਪਈ 
ਸੁਨ ਪੈੜਾ ਕੀਰਤਨ ਬਹੁ ਹੋਵੈ । ਭਾਂਤ ਭਾਂਤ ਚੌਕੀ ਦੁਖ ਖੋਵੈ । 
ਤੀਨ ਦਿਵਸ ਇਹੁ ਭਾਂਤ ਬਿਤਾਏ । ਦਿਵਸ ਚਾਉਥੋਂ ਪਿਿਥੀਆ ਆਏ ॥ 886 ॥ 


ਅ ਪੋਥੀ ਰਖਾਇ “ਅ ਤੋਂ ਏ ਪੌਥੀ ਅਗਨਿ ਦਿਖਾਯੋਂ “ਅ ਪੌਥੀ ਅਲਾਹਣੀਆਂ  ਪੌਥੀ ਵਿਚੋ “ਅ ਪੋਥੀ 
ਪ੍ਰਸਾਦਿ 


ਅਧਿਅ'ਇ ਅੱਠਵਾਂ ` 335 


ਮਹਾਂਦੇਵ ਤਾਕੇ ਸੰਗਿ ਆਇ । ਆਗੇ ਸੀ ਗੁਰ ਪੁੱਸ਼ਪ ਚੁਨਾਇ । 
ਦਿਖ ਪ੍ਰਿਥੀਆ ਮਨ ਮਹਿ ਖੁਨਸਾਯੋ । ਕ੍ਰੋਧ ਪੂਰ ਇਹੁ ਭਾਂਤ ਅਲਾਯ । 887 ।। 
ਦੋਹਰਾ 
ਮੌਹਨ ਮੌਹਰੀ ਕਉ ਕਹਾ ਬਡੋ ਪਾਪ ਇਹ ਕੀਨ । 
ਵਿਖ ਖਵਾਇ ਪਿਤ ਮਾਰਿਓ ਤਿਲਕ ਦੋਇ ਦਿਨ ਲੀਨ ।। 888 । 
ਚੌਪਈ 
ਇਹੁ ਬਿਧਿ ਹੋਤ ਗੁਰੂ ਜਗ ਨਾਹੀ” । ਪਿਤਾ ਮਾਰ ਬਡ ਪਾਪ ਧਰਾਹੀ । 
ਮੋਹਰੀ ਪ੍ਰਿਥੀਲੇ ਕਉ ਸਮਝਾਇ । ਕਰੋ ਖਿਮਾ ਮਨ ਕ੍ਰੌਧ ਮਿਟਾਇ । 889 ॥ 
ਕਹਿ ਪ੍ਰਿਥੀਆ ਕੈਸੇ ਰਿਸ ਜਾਇ । ਪਿਤ ਘਾਤੀ ਨਿਜ ਅਰਿ ਸਮੁਹਾਇ । 
ਗੁਰ ਅਰਜੁਨ ਤਬ ਚਰਨੀ ਲਾਗੋ । ਦਾਸ ਜਾਨ ਕਰ ਬੌਰ ਤਿਆਗੋ । 890 ॥ 
ਰ੍ ਦਹਰਾ 8 
ਤਉ ਭੀ ਪ੍ਰਿਥੀਏ ਕੋਪ ਮਨ ਪੜਾ ਭੂਮ ਅਗਯਾਨ । 
ਗੁਰ ਅਰਜੁਨ ਮਨ ਰਿਸ ਨਹੀ” ਸਦਾ ਸੀਲ ਸੁਖ ਖਾਂਨ ।। 891 ॥ 
ਚੌਪਈ 
ਇਹ ਬਿਧ ਬਾਰਹ ਦਿਵਸ ਬਿਤਾਏ । ਤਿਿਓਦਸ ਦਿਵਸ ਸਮਾਂ ਜਥ ਆਏ । 
ਕਹਿ ਗੁਰ ਪ੍ਰਿਥੀਏ ਕਉ ਪਗ ਦੀਜੈ । ਮਹਾਂਦੇਵ ਦਿਖ ਮੌਨ ਰਹੀਜੈ ॥ 892 
ਜੋ ਸੈਗਤ ਦਰਸ਼ਨ ਕਉ ਆਵੈ । ਪ੍ਰਿਥੀਏ' ਨਿਕਟ ਨ ਕੋਈ ਜਾਵੇ । 
ਗੁਰੂ ਅਰਜੁਨ ਕੀ ਪੂਜ ਕਰਾਇ । ਮਹਿ ਇਛਤ ਵਰ ਲੌ ਗ੍ਰਿਹਿ ਜਾਇ ॥ 893 ॥ 
ਦੌਹਰਾ 
ਸੁਧਾ ਸਰੋਵਰ ਆਇਓ ਪ੍ਰਿਥੀਆ ਧਰਿ ਮਨਿ ਮਾਨ । 
ਰਾਮਦਾਸ ਪਗ ਮੌਹਿ ਲਈ ਅਬ ਗੁਰ ਭਯੋ ਜਹਾਨ।। 894॥ 
ਚੌਪਈ 
ਸੀ ਗੁਰ ਅਰਜੁਨ ਤਹਾਂ ਰਹਾਏ । ਇਹ ਬਿਧ ਸਿਉ ਕਛ ਦਿਵਸ ਬਿਤਾਏ । 
ਮਾਤਾ ਭਾਨੀ ਜੀ ਤਨ ਤਿਆਗ । ਥਿਤ ਪੰਚਮੀ ਗੁਰ ਰਸ ਪਾਗ ।। 895॥ 
ਦਾਹ ਆਦਿ ਕਿਰਿਆ ਸਭ ਕਰੀ । ਤੇਰਵੇ' ਆਦਿ ਪਾਛ ਜੋ ਰਰਹੀ । 
ਸਧਾ ਸਰੋਵਰ ਗੁਰ ਪੁਨ ਆਇ । ਸੁਨ ਪੰੜਾ ਐਸੇ ਰਿਸ ਖਾਇ ।। 896॥। 
ਦੋਹਰਾ 
ਔਰ ਬੈਰ ਅਨਗਨ ਕੀਏ ਪ੍ਰਿਥੀਏ ਸ੍ਰੀ ਗੁਰ ਸਾਥ । 
ਮਿਹਰਵਾਨ” ਸੁਤ ਤਾਂਹਿ ਕਉ ਧਾਰ ਬੌਰ ਕੀ ਗਾਥ ।। 897॥ 


੬੨ ਮੁੰਥੀ ਮੀਣੇ “ਅ ਤੇ ਦ ਪੌਂਥੀ ਮਨੰਹਰਦ'ਸ 


836 ਗੁਰ ਬਿਲਾਸ ਪਾਤਸ਼ਾਹੀ ੬ 


ਤਬ ਪੰੜੇ ਬੰਦਨ ਕਰੀ ਭਗਤ ਸਿੰਘ ਸੁਨ ਐਸ । 
ਦਯਾ ਸਿੰਧ ਮੈਂ ਸੋ ਕਹਾ ਹਮ ਭਾਖਾ ਤੁਹਿ ਜੈਸ ।। 898 ॥ 
ਭਗਤ ਸਿੰਘ ਇਹ ਮੈ ਕਥਾ ਸਰੰਦਰ ਔਰ ਸੁਨਾਇ । 
ਬਲਵੰਡ ਸਤਾ ਤਬ ਦੇਹ ਤਜਿ ਗੁਰ ਨਾਨਕ ਪਹਿ ਜਾਇ ॥ 899॥ 
ਚੌਪਈ 
ਬਲਵੇਡ ਸਤਾ ਮਨ” ਮਹਿ ਸੁਖ ਧਰਹਿੰ । ਹਰਿਗੋਬਿੰਦ ਢਿਗ ਕੀਰਤਨ ਕਰਹਿ । 
ਏਕ ਦਿਵਸ ਬਹੁ ਕੀਰਤਨ ਕੀਨੋ । ਗੁਰ ਬਪੁ ਦੇਖ ਹਰਖ ਮਨ ਲੀਨੋ ॥ 900 ।। 
ਅੰਤ ਸਮਾ ਅਪਨਾ ਦ੍ਿਸ਼ਟਾਯੋ । ਸ੍ਰੀ ਗੁਰ ਨਾਨਕ ਬੋਲ ਪਠਾਂਯੋ । 
ਸਰੀ ਚੋਦ ਪੁਨ ਲਖਮੀਦਾਸ । ਮਹਾਂਦੇਵ ਦਾਸਹ ਸੁਖਰਾਸ । 901 । 
ਦੌਹਰਾ 
ਗੁਰੁ ਨਾਨਕ ਲੇਵਨ ਪਠੇ ਏਹੁ ਚਾਰੋ` ਤਬ ਆਇ । 
ਬਲਵੌਡ ਸਤੇ ਕਉ ਦਰਸ ਦੋ ਐਸੇ ਕਹਾ ਸੁਨਾਇ । 
ਚੌਪਈ 
ਗੁਰ ਨਾਨਕ ਜੀ ਤੁਮਹਿ ਬੁਲਾਯੋ । ਸ੍ਰਾਪ ਪੂਰ ਜਸ ਤਰ ਮਹਾਯੋ । 
ਬਲਵੋਡ ਸਤੇ ਤਿੰਹ ਬੋਦਨ ਧਾਰ । ਹਰਿ ਗੋਬਿੰਦ ਕਉ ਕੀਓ ਦੀਦਾਰ” । 903 ॥ 
ਗੁਰ ਮ੍ਰਰਤਿ ਮਨ ਮਹਿ ਦ੍ਰਿੜ ਕੀਨੀ । ਸਤਿਨਾਮ ਕਹਿ ਬਪੁ ਤਜ ਦੀਨੀ ॥ 
ਬਲਵੰਡ ਮਰਦਾਨੇ ਕਾ ਤਨ ਪਾਯੋ । ਸੂਰ ਸ਼ੌਦਰ ਅਤਿ ਰੂਪ ਸੁਹਾਯੋ ।। 904 ।॥ 
ਦੋਹਰਾ 
ਦਾਲੇ ਬਪੁ ਸਤੇ ਲੀਓ ਸ਼ੌਦਰ ਦੇਵ ਅਪਾਰ । 
ਲਲਤ ਯਾਨ ਦੋਉ ਚੜੈ ਗੁਰ ਸੁਤ ਸੰਗਿ ਸਿਧਾਰ ॥ 905 ।1 
ਚੌਪਈ 
ਗੁਰੁ ਨਾਨਕ ਕੇ ਧਾਮ ਸਿਧਾਏ । ਦਾਲਾ ਮਰਦਾਨਾ ਹਰਖਾਏ । 
ਆਗੇ ਦੇਖੀ ਸਭਾ ਅਪਾਰਾ । ਪੰਚ ਗੁਰ ਬੌਠੇ ਨਿਰਧਾਰਾ ।। 906 ॥ 
ਗੁਰ ਸੁਤ ਗੁਰ ਕੌ ਨਿਕਟ ਸੁ ਜਾਏ । ਅਯੋ ਮਰਦਾਨਾ ਕਹਿਆ ਸੁਨਾਏ । 
ਇਨ ਦੋਹਨ ਬਹੁ ਬਦਨ ਕੀਨੀ । ਪੰਚ ਗੁਰ ਪੱ ਹੋਇ ਅਧੀਨੀ । 907 ॥ 
ਦੋਹਰਾ 
ਗੁਰ ਨਾਨਕ ਆਦਰ ਕੀਓ ਮਰਦਾਨੇ ਕਉ ਜਾਨ । 
ਮਮ ਪ੍ਰੀਤਮ ਆਯੋ ਅਬੈ ਭਾਖਿਓ ਕ੍ਰਿਪਾ ਨਿਧਾਨ ॥ 908 ॥ 
ਚੌਪਈ 
ਸਾਪ ਮੋਟ ਮਰਦਾਨਾ ਆਯੋ । ਦਾਲਾ [ਜਾ] ਸੋਗ ਸੁਹਾਯੋ । 
ਦੌਹਨ ਕਉ ਆਸਨ ਗੁਰ ਦੀਨੋ । ਬੈਠੇ ਧਾਰ ਹਰਖ ਸੁਖ ਲੀਨੌ ॥ 909 ॥ 


4% ਪੋਬੀ ਰਿਦ £ ਪੌਥੀ ਅਲ'ਇ “ਅ ਪੋਬੀ ਜਰ ਹਾਰ “ਅ ਪੌਥੀ ਪਾਹਿ “ਅ ਪੋਥੀ ਵਿਚੋਂ” 


ਅਧਿਆਇ ਅੱਠਵਾਂ 337 


ਪਾਛੇ ਹਰਿ ਗੋਬਿੰਦ ਕਰ ਐਸੇ । ਮ੍ਰਿਤਕ ਤਨ ਕ੍ਰਿਯਾ ਥੀ ਜੈਸੇ । 

ਰਬਾਬੀ ਬਾਬਕ ਨਿਕਟ ਬੁਲਾਯੋ । ਤਿਨ ਕਉ ਸਭ ਕਹਿ ਸਮਝਾਯੋ । 910 ॥ 

ਰ੍ ਦੋਹਰਾ 

ਮ੍ਰਿਤ ਰੀਤਿ ਜੋ ਤੋਹਿ ਮਾਹਿ ਕਰੋਂ ਸੋਇ ਮਨ ਲਾਇ । 

ਬਾਬਕ ਸੀ ਗੁਰ ਬੈਨ ਸੁਨ ਕੀਨ ਰੀਤਿ ਸੋ ਭਾਇ ॥ 911 ॥ 
ਚੌਪਈ 

ਬਲਵੈਡ ਸਤੇ ਕੀ ਦੇਹ ਉਠਾਇ । ਰਾਵੀ ਤਟ ਦਾਬੀ” ਹਿਤ ਲਾਇ” । 

ਕਬਰ ਬਨਾਇ ਆਇ ਪੁਨ ਤਹਾਂ । ਹਰਿ ਗੋਬਿੰਦ ਗੁਰ ਇਸਥਿਤ ਜਹਾਂ । 912 ॥ 

ਕੀਰਤਨ ਤਾਂਹਿ ਗੁਰੂ ਮਨ ਲਾਯੋਂ । ਨੌਨਨ ਨੀਰ ਰੁਮਾਲ ਹਟਾਯੋਂ । 

ਬਾਬਕ ਕਉ ਪੁਨ ਇਮ ਫੁਰਮਾਇ । ਕੀਰਤਨ ਕਰਹੁੰ ਰਬਾਬ ਬਜਾਇ ॥ 913 ।। 
ਦੋਹਰਾ 

ਬਾਬਕ ਤਬ ਕੀਰਤਨ ਕਰੇ ਸੁੰਦਰ ਲਗਯੋ ਦਿਵਾਨ । 

ਕਵਿ ਬਿਨਤੀ ਗਾਥਾ ਅਧਿਕ ਕਹਿ ਤਕ ਲਿਖਹੁੰ” ਅਜਾਨ£ । 914 ॥ 
ਚੌਪਈ 

ਇਹ ਇਕ ਕਥਾ ਔਰ ਸਣ ਭਾਈ । ਤਬੈ ਕਲਾ ਗੁਰ ਕੇ ਨਿਕਟਾਈ । 

ਚੰਦੂ ਪੁਤੀ ਕਾ ਤਨ ਤਿਆਗਿ । ਚੋਦ ਹਤਿ ਆਈ ਵਡਭਾਗਿ । 915॥ 

ਹਰ ਗੋਬਿੰਦ ਤਬ ਦਿਖ ਮੁਸਕਾਇ । ਸੀ ਮੁਖ ਐਸੇ ਬਚਨ ਅਲਾਇ ।। 

ਹੇ ਕਲ ਸਭ ਕਾਰਜ ਕਰ ਆਇ । ਕਹਿ ਕਲ ਪ੍ਰਭ ਤੇਰੋ ਬਲਿ ਪਾਇ । 916 ॥ 
ਦੋਹਰਾ 

ਜੋ ਆਗਿਆ ਮਮ ਅਬ ਕਰਹੁ ਸੋਇ ਕਰਉ” ਹਿਤ ਲਾਇ । 

ਸੀ ਮੁਖ ਕਹਿ ਬਾਸਾ ਕਰੋਂ ਸ਼ਾਹਜਹਾਂ ਰਿਦ ਜਾਇ ॥ 9171 
ਸਵੇਯਾ 

ਜਾਹਿ ਬਿਰੋਧ ਬਸੈ ਮਨ ਮਹਿ ਸਇ ਕਾਜ ਕਰੋਂ ਤੁਹਿ ਜੁਧ ਅਘਾਉ' । 

ਖਪਰ ਤੌਹਿ ਭਰਹੁੰ ਤਹਿੰ ਸ੍ਰੋਨ ਕੌ ਪ੍ਰਿਤਮਾ ਤਿਨ ਕੀ ਸਭ ਜੁਧ ਖਪਾਉ” । 

ਐਸ ਕਰਉ' ਪ੍ਰਭ ਜੈਸ ਕਹੋ ਤਮ ਵਿਲਮ ਤਿਆਗ ਅਜੈ ਹਮ ਜਾਉ” । 

ਬਦਨ ਕੌ ਤਬ ਜਾਤ ਭਈ ਕਲ ਸ਼ਾਹਜਹਾਂ ਮਨ ਵਾਸ ਠਹਿਰਾਊ” ॥ 918 ॥ 
ਦੌਹਰਾ 

ਸ਼ਾਹਜਹਾਂ£ ਕੇ ਮਨ ਵਿਖੋਂ ਕਲ ਵਾਸਾਂ ਠਹਿਰਾਇ । 

ਕਛੂ ਦਿਨ ਬੀਤੇ ਯਾਹ ਮੈ ਤਬ ਸੋਗਤ ਬਹੁ ਆਇ ॥ 919 ॥ 


॥॥ ਤੋ ਏ ਪੌਥੀ ਤਿਨ ਕਬਰ ੩ਨਇ “ਦ ਪੋਥੀ ਕਰਹੁ ਬਖਾਨ $ਅ ਪੋਥੀ ਚਿਤ _“ਏ ਪੌਥੀ ਪ'ਤਿਸਾਹਿ 


5 38 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਕਾਬਲ ਕੀ ਸੋਗਤ ਬਹੁ ਆਈ । ਅਨਗਨ ਪੁਜਾ ਆਇ ਚੜਾਈ । 
ਭਗਤ ਸਿੰਘ ਗੁਰ ਦਰਸ ਨਿਹਾਰ । ਬਲਿ ਬਲਿ ਸੋਗਤ ਭਈ ਅਪਾਰ ॥ 9200 
ਤਬ ਲੰ ਏਕ ਸਿਖ ਚਲ ਆਯੋ । ਅਗਰ ਅੱਚਰ ਠਾਢਾ ਸਮੁਹਾਯੋ । 
ਤਾਕਾ ਮਨ ਦਲਗੀਰ ਦਿਖਾਇ । ਹਰਿ ਗੌਥਿੰਦ ਬੌਲੇ ਮਸਕਾਇ ।। 921 ॥ 
ਰ ਦੋਹਰਾ 
ਕਿਆ ਚਿੰਤਾ ਤੋਂ ਕਉਂ ਭਈ ਕਹੁ ਸਿਖ ਪ੍ਰਗਟਾਇ । 
ਤਹਾਂ ਸਿਖ ਬਿਨਤੀ ਕਰੀ ਹੈ ਗ੍ਰਰ ਚਿੰਤ ਮਹਾਇ ।। 922 ॥ 
ਚੌਪਈ 
ਹੇ ਗੁਰ ਕਾਬੁਲ ਮਾਂਹਿ ਬਸਾਵਉ” । ਸਭ ਦੇਸਨ ਮਹਿ ਖੇਪ ਚਲਾਵਉ” । 
ਤਿਹ ਠਾਂ ਮਮਾਂ ਐਸੇ ਸੁਨ ਪਾਇ । ਸ਼ਸਤੁ ਹੈ” ਜੋ ਗੁਰ ਢਿਗ ਲਿਆਇ ।! 923 ॥ 
ਤਾਂ ਪਰ ਸ੍ਰੀ ਗੁਰ ਹੌਤ ਦਿਆਲ । ਹਰਿ ਗੋਬਿੰਦ ਗੁਰ ਕਰਤ ਨਿਹਾਲ । 
ਯੋ ਸੁਨਕੇ ਹਮ ਖੋਜਤ ਭਯੋ । ਅਸੂ ਵਲਾਇਤ ਤੇ ਅਸ੍ਰ ਲਯੋ ॥ 924 ॥ 
ਦੋਹਰਾ 
ਲਾਖ ਮੌਲ ਤਾਂਕਾ ਦੀਓ ਮਲੰਨਬਰ ਪਰ ਪਾਇ । 
ਇਹ ਬਿਧ ਅਸ੍ਹ ਲੁਕਾਇ ਕੌ ਤੁਮਰੇ ਹਿਤ ਗੁਰ ਲਿਆਇ ।। 9251 
ਚੌਪਈ 
ਸ਼ਾਹਿਜਹਾਂ ਦਿਖ ਛੀਨ ਲਯੋਂ ਹੈ । ਹਮ ਤਮ ਨਾਮ ਲੀਓ ਕਹਿ ਕੌ ਹੈ। 
ਐਸੇ ਸਿਖ ਕੇ ਬਚਨ ਸੁਨਾਇ । ਭਗਤ ਸਿੰਘ ਗੁਰ ਐਸ ਅਲਾਇ । 926।। 
ਤੁਮਰੀ ਇਛ ਪੁਰਨ ਸਭ ਹੋਈ । ਕਰੋ ਖੋਦ ਨਹ ਮਨ ਮਾਹਿ ਕੌਈ । 
ਗੁਰ ਕਾ ਹੈ ਗਰ ਕੇ ਢਿਗ ਆਵੈ । ਔਰ ਕਿਸੀ ਪੈ ਰਹਨਾਂ ਨਾਂ ਪਾਵੈ । 927॥ 
ਦੋਹਰਾ 
ਤਾਂਹਿ ਸਿਖ ਧੀਰਜ ਦੀਓ ਦੁਇ ਦਿਨ ਗਏ ਵਿਲਾਇ। 
ਤੀਨ ਚਰਣ ਠਾਢਾ ਭਯੋ ਦਾਣਾ ਘਾਸ ਨ ਖਾਇ ॥ 928 । 
ਚੌਪਈ 
ਸ਼ਾਹਿਜਹਾਂ ਦਿਖ ਮਨ ਬਿਸਮਾਯੋ । ਅਸਵ ਚਰਨ ਇਕ ਬਹੁਤ ਲੰਝਾਯੋਂ । 
ਮਹਿ ਰਾਜ ਐਸੋ ਹੈ ਨਾਹੀ' । ਅਬ ਇਹ ਦਾਣਾ ਘਾਸ ਨਾ ਖਾਹੀ ।। 929 ॥ 
ਭਯੋ ਰੌਗ ਅਬ ਉਠਿਓ ਨ ਜਾਇ । ਮੁੰਕਉ ਘੋੜਾ” ਮ੍ਰਿਤ ਦਿਖਾਇ । 
ਰੁਸਤਮ ਖਾਂ ਕਾਜ਼ੀ ਤਬ ਆਯੋਂ । ਸ਼ਾਹਿਜਹਾਂ ਤਬ ਤਾਂਹਿ ਸੁਨਾਯੋ ।। 930 11 


॥% ਪੋਥੀ ਹਮ “ਅ ਤ ਏ ਪੌਥੀ ਅਸ “#ਅਪੌਂਥੀ ਟਿਕਨ “ਅਤੋ ਦ ਪੰਥੀ ਅਸ 


ਅਧਿਆਇ ਅੱਠਵਾਂ 339 


ਦੋਹਰਾ 
ਤਬ ਕਾਜ਼ੀ ਹਯ ਦੇਖਿਓ ਜਾ ਕੀ ਕੀਮ ਅਪਾਰ । 
ਮਨਿ ਧਰਿ ਮੁਖ ਐਸੇ ਕਹਾ ਸਾਹ ਅਸ੍ਹ ਦੁਖ ਭਾਰ ॥ 931 ॥ 
ਚੌਪਈ 
ਸ਼ਾਹਜਹਾਂ ਕਾਜੀ ਕਉ ਦੀਨੋ । ਕਰ ਇਲਾਜ ਤ੍ਰਮ ਰਾਖ ਪ੍ਰਬੀਨੌਂ । 
ਤਬ ਕਾਜੀ ਮਨ ਮਾਹਿ ਸੁਖ ਪਾਯੋਂ । ਅਸਵ ਲਏ ਨਿਜ ਧਾਮ ਸਿਧਾਂਯੋਂ ।॥ 932 ॥ 
ਜਿਹ ਠਾਂ ਬੈਠੇ ਲਾਇ ਦੀਵਾਨ । ਦਯਾ ਸਿੰਧ ਗੁਰ ਕਿ੍‌ਪਾ ਨਿਧਾਨ । 
ਲੇ ਕਾਜ਼ੀ ਹੈ ਅਗੁ ਸਿਧਾਯੋਂ । ਦੇਖ ਅਸਵ ਗੁਰ ਕਉ ਹਿਨਨਾਯੋ । 933 ॥ 
ਰ ਦੋਹਰਾ 
ਪੁਕਾਰਤ ਮਮ ਰਛਿਆ ਕਰਹੁ ਜਾਵਤ ਸਿਖ ਦਿਖਾਇ । 
ਸੀ ਗੁਰ ਕਉ ਤਬ ਹੀ ਕਹਾ ਇਹ ਘੌਰਾ ਪ੍ਰਭੁ ਜਾਇ ॥ 934 ॥ 
ਚੌਪਈ 
ਸ੍ਰੀ ਸਤਿਗੁਰ ਐਸੇ ਸੁਨ ਪਾਯੋ । ਤਬ ਕਾਜ਼ੀ ਕਉ ਨਿਕਟ ਬੁਲਾਜਯੋ । 
ਪੁਛਾ ਕਹਿਤੇ ਘੋਰਾ ਆਨਾ । ਤਬ ਕਾਜ਼ੀ ਅਸ ਬਚਨ ਬਖਾਨਾ ॥ 935 ।। 
ਸ਼ਾਹਿਜਹਾਂ ਕਹਿਤੇ ਹੈ ਲੀਨੋ । ਦੁਖੀਂ ਜਾਨ ਤਿਨ ਮੰੌਕਉ ਦੀਨੋ । 
ਸੀ ਗੁਰ ਕਹਾ ਕਾਮ ਕਿਹ ਤੌਰਾਂ । ਲੋਵਉ ਮੌਲ ਮਾਨ ਬਚ ਮੌਰਾ ॥ 93611 
ਦੋਹਰਾ 
ਕਹ ਕਾਜ਼ੀ ਇਹ ਮੌਲ ਬਹੁ ਲਾਖ ਕੀਮ ਕਉ ਆਯ । 
ਅਬੋ ਮੌਲ ਤਿਹ ਚਰਨ ਕਾ ਆਗੇ ਜੌ ਤੁਮ ਦਾਇ ॥ 937॥ 
ਚੰਪਈ 
ਬੀਸ ਸੈਹਸ੍ ਕਹਾ ਗੁਤ ਲੀਜੈ । ਇਹ ਘੌਰਾ ਕਾਜ਼ੀ ਮੌਹਿ ਦੀਜੈ । 
ਰੋਗੀ ਜਾਨ ਦੀਨ ਹੈ ਕਾਜ਼ੀ । ਨਿਜ ਮਨ ਮੈ ਤਬ ਹੋਇਓ ਰਾਜ਼ੀ । 938 ।। 
ਕਾਜ਼ੀ ਅਪਨੇ ਧਾਮ ਸਿਧਾਨਾ । ਹਯਸ਼ਾਲਾ ਹੈ! ਗੁਰੂ ਬਧਾਨਾ । 
ਕਰ ਕ੍ਰਿਪਾ ਗੁਰ ਹਾਥ ਫਿਰਾਂਯੋ । ਪੂਰਬ ਵਤ ਘੌਰਾ ਹੈ ਆਯੋ ॥ 939॥ 
ਦਹਰਾ 
ਦਾਣਾ ਘਾਸ ਅਤਿ ਹਰਖ ਸਿਉ ਖਾਯੋ ਹੈ ਸੁਖ ਪਾਇ । 
ਚਤਰਥ ਦਿਨ ਭੌਜਨ ਦੀਓ ਸੀ ਗਰ ਕੇ ਨਿਕਟਾਇ ॥ 940 ।। 
ਚੌਪਈ 
ਕਾਜ਼ੀ ਪੁਤ੍ਰੀ ਕੌਲਾਂ ਤਿਹ ਨਾਮ । ਸਸਿ! ਬਦਨੀ ਸੂਰਤ ਅਭਿਰਾਮ । 
ਕਾਜੀ ਧਾਮ ਨਿਕਟ ਗੁਰ ਡੇਰਾ । ਅਟਾ ਝਰੌਖੇ ਬੈਠ ਸੁ ਹੇਰਾ ॥ 941 ॥ 


ਅ ਪੌਥੀ ਰੌਗੀ _£ਅ ਪੋਥੀ ਹਜਾਰ ?% ਪੌਥੀ) ਅਸਰ _£ਏ ਪੋਥੀ ਰੰਦ੍ 


340 ਗੁਰ ਬਿਲਾਸ ਪਾਤਸ਼ਾਹੀ ੬ 


ਸ੍ਰੀ ਗੁਰ ਤਾਂ ਕਉ ਕਹਾ ਸੁਨਾਇ । ਸਿਖ ਸੋਗਤ ਬੈਠੇ ਗੁਨ ਗਾਇ । 

ਤਹਿ ਦੇਖਤ ਸਭ ਕਾ ਮਨ ਮੋਹਿਯੋੌ । ਦੈ ਕਿਵਾੜ ਬਾਰੀ ਨਹਿ ਜੋਹਿਯੋ । 942 ॥ 

ਰ੍ ਦੌਹਰਾ 

ਗੁਰ ਕੀ ਛਬਿ ਦੇਖਤ ਰਹੈ ਕੌਲਾਂ ਮਨ ਲਲਚਾਇ' । 

ਕਛੂ ਦਿਵਸ ਐਸੇ ਗਏ ਕਾਜ਼ੀ ਗੁਰ ਪਹਿ ਆਇ ॥ 943 ॥ 
ਚੌਪਈ 

ਕਾਜੀ ਕਹਾ ਰੁਪਏ ਦੀਜੈ । ਕਰੋ ਵਿਲਮ ਸ੍ਰੀ ਗੁਰ ਕਹਿ ਲੀਜੇ । 

ਦੋਇ ਚਾਰ ਦਿਨ ਕਾਜੀ ਆਯੋ । ਬਹੁਰ ਕ੍ਰੰਧ ਯੁਤ ਔਸ ਅਲਾਯੋ । 944 ।। 

ਬਦਮਾਦੀ ਹੁਇ ਅਬ ਧਨ ਲੇਵਓ । ਤਹਿ ਮੂਜੀ ਪੈ ਰਹਨ ਨ ਦੇਵਉ । 

ਬਢੇ ਕਹਿਆ ਬਦਮਾਦੀ ਜੋਈ । ਪੁਨ ਮੂਜੀ ਜੌ ਮਾਲਮ ਹੋਈ 1 945 ॥ 
ਦੋਹਰਾ 

ਕਛ ਦਿਨ ਗਏ ਦਿਖਾਇ ਹਉ” ਬਦਮਾਦੀ ਕੋ ਹੋਇ । 

ਐਸੇ ਸੁਨ ਕਾਜੀ ਕਹਾ ਤੋ ਕਉਂ ਮਿਲਯੋ ਨ ਕੋਇ 1। 946 ॥ 
ਚੌਪਈ 

ਕਹ ਗੁਰ ਸ਼ਾਹ ਅਸਵ ਜਸ ਲੀਨਾ । ਮੋਲ ਤੈਸ ਤੇ ਕਉ ਹਮ ਦੀਨਾ । 

ਕਹਿ ਕਾਜੀ ਕਉ ਛੌਡਹੈੰ ਨਾਹੀ । ਦੇਖੋ ਕੈਸੇ ਮੌਲਿ ਰਹਾਈ ॥ 942 11 

ਜੈਸੇ ਕਹਿ ਰਿਸ ਧਾਮ ਸਿਧਾਰਾ । ਪਾਛੇ ਕਾਹੂ ਬਚਨ ਉਚਾਰਾਂ । 

ਜਹਾਂਗੀਰ ਕਸ਼ਮੀਰ ਸੁ ਜਾਯੋ । ਤਿਹ ਠਾਂ ਮਰ ਗੁਰ ਧਾਮਾਂ ਸਿਧਾਯੋਂ ।। 948 ॥ 
ਦੋਹਰਾ 

ਤਿਹ ਕਪਾਂ ਰੁੜਿਓ ਸੁਨਾ ਸ਼ਾਹਜਹਾਂ ਕੇ ਪਾਸ । 

ਕਪਾ ਟੁਟਿਓ ਤੇਲ ਗਿਰ ਸੀ ਮੁਖ ਕੀਨ ਪ੍ਰਕਾਸ਼ ॥ ੭42 ।। 
ਚੌਪਈ 

ਅਬ ਯਾਸੋ ਨਹਿ ਬਨੇ ਹਮਾਰੀ । ਤਾਂਤੇ ਚਲਹੁ ਦੇਰ ਕਤ ਧਾਰੀ । 

ਸਹਸ ਸੂਰ ਕਉ ਕਹਾ ਸਨਾਇ । ਸੁਧਾ ਸਰੋਵਰ ਤਤ ਛਿਨ ਜਾਇ ॥ 950 ॥ 

ਸੋਵਕ ਸਿਖ ਸਭੀ ਪਠ ਦੀਨੇ । ਚਾਰ ਸਿਖ ਅਪਨੇ ਸੋਗ ਲੀਨੇ । 

ਗੁਰ ਆਗਿਆ ਲੰ ਸਭੀ ਸਿਧਾਏ । ਤਤ ਛਿਨ ਸੁਧਾ ਸਰੋਵਰ ਆਏ ।। 951 ॥ 
ਦੌਹਰਾ 

ਸਦਰ ਅਜ ਕਮੰਦ ਸੋ ਤਾਂ ਪਰ ਹੋਇ ਸਵਾਰ । 

ਕੋਲਾਂ ਦਿਖ ਖਿਨਤੀ ਕਰੀ ਸ੍ਰੀ ਗੁਰ ਜਾਨ ਤਿਆਰ ॥ 952 ॥ 


<-----.--_ ---੮-= 4ੈ=-==-= 
80 0੧) ਬਿਸਮ'ਇ 8% ਤੁ ਟ ਪੌਥੀ _£ਅ ਪੌਥਾਂ ਬਹਿਸਤ 


ਅਧਿਆਇ ਅੱਠਵਾਂ 341 


ਚੌਪਈ 
ਤਰੇ ਭਵਨ ਬਾਰੀ ਸੋ ਆਇ । ਕੌਲਾਂ ਬਿਨਤੀ ਅਧਿਕ ਅਲਾਇ । 
ਇਛ ਪੂਰ ਤੁਮ ਸਭ ਕੀ ਕਰਹੁ । ਉਚ ਨੀਚ ਮਨ ਨਾਂ ਉਚਰਹੁ । 953 ।। 
ਇਛ ਪੂਰ ਹਮਰੀ ਪ੍ਰਭ ਕੀਜੈ । ਦਇਆ ਧਾਰ ਅਪਨੇ ਸੈਗਿ ਲੀਜੀ' । 
ਸੁਨ ਬਿਨਤੀ ਗੁਰ ਭੁਜਾ ਗਹਾਈ । ਭਗਤ ਸਿੰਘ ਨਿਜ ਬੇਲੇ ਪਾਈ ।। 954 । 


। ਕੈੱਲੀਡਆ ।। 

ਜਾਮ ਨਿਸਾ ਜਬ ਹੀ ਗਈ ਕੀਨਾ ਸੀ ਗੁਰ ਪਯਾਨ । 
ਚਾਰ ਸਿਖ ਨਿਜ ਸੈਗਿ ਲੈ ਛੌਡ ਸੋਗਿ ਸੁਖ ਮਾਨ । 
ਛੌਡ ਸੰਗ ਸੁਖਮਾਨ ਸਸੀ! ਆਕਾਸ਼ ਅਪਾਰਾ । 
ਸਨੈ ਸਨੈ ਪ੍ਰਭ ਚਲਹਿ ਪੌਥ ਗੁਰ ਕਥਾ ਸੁਧਾਰਾਂ । 
ਜਬੈ ਜਾਮ ਨਿਸ ਰਹੀ ਸ੍ਰੀ ਗੁਰ ਬਚਨ ਅਲਾਯੋਂ । 
ਬਿਧਿਆ ਅਬ ਕਿਤ ਕੌਸ ਸੁਧਾਸੁਰ ਇਹ ਤੇ ਰਹਾਯੋ ।। 955 ।। 

ਦਹਰਾ ਰ 
ਸਪਤ ਕੋਸ਼ ਇਹ ਤੇ ਪ੍ਰਭੂ ਬਿਧੀਏ ਕਹਾ ਸੁਨਾਇ । 
ਸੀ ਗੁਰ ਤਹਿੰ ਬੰਠਤ ਭਏ ਪਲਾਹਿ ਤਲੌ ਸੁਖ ਪਾਇ । 956 ॥ 
ਕਛਕ ਦੂਰ ਤਹਿ ਗਾਵ ਹੈ ਮਾਦੋ ਕੇ ਬੌਰਾੜ । 
ਤਾਹ ਮਧ ਅਸਥਾਨ ਸੌ ਚਹੁੰ ਦਿਸ ਬਨ ਅਤਿ ਗਾੜ 1 957 ॥ 

ਚੌਪਈ 
ਭਗਤ ਸਿੰਘ ਤਹਿ ਥੜਾ ਬਨਾਯੌ । ਧੇਨ” ਚਾਰ ਬਾਰਕ ਸੁਖ ਪਾਯੋ । 
ਤਾ ਪਰ ਸੀ ਗੁਰ ਆਸਨ ਡਾਰ । ਬੈਠੇ ਨਿਜ ਮਨ ਆਨੰਦ ਧਾਰ ॥ 958 ॥ 
ਤਿਸੀ ਨਿਕਟ ਪੀਪਰ ਤਰ ਹੋਇ । ਬੈਠਿ ਕੌਲਾਂ ਗੁਰ ਛਬਿ [ਦ੍ਰਿਗ!“ ਜੋਇ ॥ 
ਪਲਾਹ ਸਾਥ ਬਾਂਧਿਓ ਹਯ ਪਾਸ । ਸਰੀ ਗੁਰ ਮੁਖ ਸਿਉ ਬੈਨ ਪ੍ਰਕਾਸ । 959 ॥ 

ਰ੍ ਦੋਹਰਾ 

ਦੇਖੋ ਜਲ ਜੇਠਾਂ ਕਹੀ ਕਰੀਏ ਤਹਿ ਇਸਨਾਨ । 
ਕਹਿ ਜੇਠਾ ਜਲ ਔਰ ਨਹਿ ਇਹ ਹੈ ਕ੍ਰਿਪਾ ਨਿਧਾਨ ।! 960 ॥ 

ਚੌਪਈ ਰ 
ਸੋ ਮਥਿਓ ਇਹ ਮਝੀ ਸਾਥ । ਇਮ ਸੁਨ ਬੋਲੋ ਦੀਨਾ ਨਾਥ । 
ਉਤਮ ਜਲ ਏਹੁ ਗੁਰਸਰ ਭਾਰ) । ਏਹ ਮਜਨ ਸਭ ਸੰਕਟ ਟਾਰੀ ॥ 961 ।। 
ਐਸੇ ਕਹਿ ਗੁਰ ਕੀਨ ਇਸਨਾਨਾ । ਪੁਨ ਚਾਰਹੁੰ ਸਿਖ ਮਜਨ ਠਾਨਾਂ । 
ਦਿਖ ਕੌਲਾਂ ਕੀਨੋ ਇਸਨਾਨ । ਪੀਪਰ ਤਰ ਬੰਠੀ ਗੁਰਿ ਧਿਆਨ ॥ 962 ॥ 


ਅ ਤੇ ਏ ਪੋਥੀ ਮੰ ਹਿ ਦਾਸ ਕੀਜੈ 2 ਧੇਥੀ ਚੋਦ, ਅਅ ਪੋਥੀ ਗਊ, 


342 ਗੁਰ ਥਿਲ!ਸ ਪਾਂਤਸ਼ਹੀ ੬ 


ਦੋਹਰਾ 
ਬਹੁਰੋ ਸੀ ਗੁਰ ਹਰਖ ਧਰਿ ਤੀਰਥ ਉਪਮ ਕਰਾਇ । 
ਨਾਮ ਗੁਰ ਸਰ ਇਹੁ ਭਯੋ ਸਭ ਕੀ ਇਛ ਪਰਾਇ ।। 963 ।। 


ਚੌਪਈ 
ਐਸੇ ਕਹਿ ਨਿਜ ਲਾਇ ਧਿਆਨਾ । ਚਰਨ ਗੁਰੂ ਨਾਨਕਾ ਮਨ ਠਾਨਾਂ । 
ਜਬ ਪ੍ਰਭਾਤ ਸਮਾ ਹੁਇ ਆਯੋ । ਸੀ ਗੁਰ ਤਬੇਂ ਪਯਾਨ ਕਰਾਯੋ ॥ 964 ॥ 
ਕੌਲਾਂ ਨਿਜ ਬੋਲੇ ਤਬ ਕਏ । ਸੁਧਾ ਸਰੋਵਰ ਕੌ ਢਿਗ ਅਏ । 
ਤਬ ਗੁਰ ਅਸ੍ਰੈ ਤੇ ਉਤਰਾਏ । ਪੈੜੇ ਕਉ ਗੁਰ” ਬਚਨ ਅਲਾਏਂ ॥ 965 ।। 


ਦੋਹਰਾ 
ਕੌਲਾਂ ਕੇ ਸੈਗਿ ਜਾਹ ਤਮ ਤਿਹ ਠਾਂ ਚਾਇ ਬਹਾਇ । 
ਦਧਸੁਤ ਤੇ ਦਖਨ ਦਿਸਾ ਬੋਹੜ ਤਲੇ ਸੁਖ ਪਾਇ ।! 966 ।। 
ਚੌਪਈ 
ਤਿਸੀ ਅਸ੍ਹ ਪਰ ਤਾਹਿ ਚੜਾਯੌ । ਪੌੜਾ ਤਿਸਹੀ ਓਰ ਸਿਧਾਯ । 
ਲੈ ਪ੍ਰਸਾਦਿ ਗੁਰ ਤਿਹ ਠਾਂ ਆਇ । ਅਕਾਲ ਪੁਰਖ ਜਹਿ ਤਖਤ ਦਿਖਾਇ ॥੭67। 
ਪੁਨ ਦਰਬਾਰ ਕਾ ਦਰਸ਼ਨ ਚੀਨੀ । ਧਰ ਪ੍ਰਸਾਦਿ ਪਰਕਮਾਂ ਕੀਨੀ । 
ਫਿਰ ਮਾਤਾ ਕੇ ਚਰਨੀ ਲਾਗੇ । ਮਾਤਾ ਅਸੀਸ ਦਈ ਰਸ ਪਾਗੇਂ ।। 968 ।। 
ਮਾਤ ਦਮੋਦਰੀ ਪੁਨ ਪਗ? ਲਾਗੀ । ਸ੍ਰੀ ਗੁਰ ਕੌ ਅਤਸੋ ਬਡਭਾਗੀ । 
ਬਹੁਰ ਆਇ ਗੁਰ ਤਖਤ ਸੁਹਾਏ । ਬਢੇ ਆਦਿਕ ਸਭ ਮਿਲਿ ਆਏ ॥ 969 ॥ 
ਦੌਹਰਾ 
ਸਸ ਖਟ ਰਿਤ ਗ੍ਰਹ ਸੰਮਤੋ ਜੇਠ ਤੰਜ ਸੁਖ ਖਾਨ । 
ਲੈ ਕਾਜੀ ਕੀ ਪੁਤ੍ਕਾ ਆਏ ਕਿਰਪਾ ਨਿਧਾਨ । 970 ॥ 
ਸੋਰਠਾ 
ਬਹੁਰ ਮਿਲੈ ਸਭ ਆਇ ਗੁਰੂ ਮਾਨ ਸਭ ਕਾ ਕਰਹਿੰ । 
ਕਵਿ ਕੀ ਇਛਾ ਪੁਰਾਇ ਅਪਨੌ ਬਿਰਦ ਸੰਭਾਰ ਪ੍ਰਭੁ ॥ 971 । 
ਚੌਪਈ 
ਭਗਤ ਸਿੰਘ ਤਬ ਪੈੜਾ ਆਯੋ ' ਕੌਲਾਂ ਤਜਿ ਗ੍ਰਿਹ ਗੁਰ ਅਲਾਯੋ । 
ਆਇ ਬੈਦਨਾਂ ਗੁਰ ਕਉ ਕੀਨੀ । ਤਖਤ ਦਰਸ ਕਰ ਆਨੰਦ ਲੀਨੀ ॥ 972 ॥ 
ਬਿਧੀਏ ਕਉ ਗੁਰ ਯਹ ਫੁਰਮਾਇ । ਤਹ ਕੌਲਾਂ ਗਿਹ ਹੇਤ ਬਨਾਇ । 
ਲੈ ਬਿਧੀਏ ਧਨ ਸਦਨ ਬਨਾਯੋਂ । ਬੌਹੜ ਤਰ ਸ੍ਰੰਦਰ ਸੁਖਦਾਯੋ । 973 ॥ 


ਗਾ ਨ ਨ 
£% ਪੌਖੀ ਆਇ ਗੁਣ ਐਅ ਤੇ ਦ ਪੌਥੀ ਤਿਨਿ $ਅ ਤੋਂ ਦ ਪੌਥ) ਚਰਨਨ 


ਅਧਿਆਇ ਅੰਠਵ' 343 


ਦੋਹਰਾ 

ਕਛੁਅਕ ਦਿਵਸ ਬਿਤਾਇ ਕੈ ਤਾਹਿ ਢਿਗ ਕ੍ਰਪ ਲਗਾਇ । 

ਕੌਲਾਂ ਹਿਤ ਤਹਿ ਨਾਮ ਲਿਖ ਸੀ ਗੁਰ ਸਭ ਸੁਖਦਾਇ ।। 974 ॥ 
ਚੌਪਈ . 

ਏਕ ਦਿਵਸ ਗੁਰ ਆਨੰਦ ਧਾਰ । ਬੋਠੇ ਉਪਰ ਤਖਤ ਮੁਰਾਰ । 

ਕੀਨ ਬਿਨੈ” ਭਾਈ ਗੁਰਦਾਸ । ਹੈ ਪ੍ਰਭ ਮੌਰ ਸੁਨੋ ਅਰਦਾਸ । 975 ।। 

ਅਮੀ ਸਾਥ ਤਖਤ ਇਸਨਾਨ । ਨਿਤ ਕਰਾਵਉ” ਤਿਹ ਤੇ ਆਨ । 

ਹੇ ਗੁਰ ਐਸੀ ਕਿਰਪਾ ਕਰੋ । ਤਖਤ ਨਿਕਟ ਸਰ ਪ੍ਰਗਟ ਕਰੋ 1 976 ॥ 
ਦੋਹਰਾ 

ਹਰਿਗੋਬਿੰਦ ਤਤ ਛਿਨ ਉਠੇ ਬਿਨਤੀ ਤਾਹਿ ਸੁਨਾਇ । 

ਤਖਤ ਨਿਕਟ ਪਸਚਮ ਦਿਸਾ ਨਿਜ ਕਰ ਕਹੀ ਸਹਾਇ ॥ 977 ॥ 
ਚੌਪਈ 

ਹਾੜ ਤਿਥ ਦਿਨ ਸਸੀ ਪਛਾਕੋ । ਦਯਾ ਸਿਧ ਅਸ ਉਦਮ ਠਾਨੇਂ । 

ਪ੍ਰਥਮ ਟਕ ਅਪਨੇ ਕਰਿ ਲਾਯੋ । ਇਹ ਅਕਾਲ ਸਰ ਮੁੱਖਹ੍ ਅਲਾਯੋ । 978 ॥ 

ਦੌਇ ਮਾਸ ਮਾਹਿ ਭਯੋ ਤਿਆਰ । ਭਾਦ' ਅਰਥ ਸੁ ਸੋਭ ਅਪਾਰ । 

ਸੀ ਮੁਖ ਤੇ ਐਸੇ ਫੁਰਮਾਇ । ਅਕਾਲ ਸਰ ਤਖਤ ਇਸਨਾਨ ਕਰਾਇ ॥ 979॥ 
ਦੋਹਰਾ 

ਸੁਧਾ ਸਾਧ ਦਰਬਾਰ ਕਾ ਕੀਜੈ ਨਿਤ ਇਸਨਾਨ । 

ਇਹ ਅਕਾਲ ਸਰ ਕਲਪਤਰ” ਇਛ ਪੂਰ ਸੁਖ ਖਾਨ । 98011 


ਅੜਿਲ 
ਸੀ ਗੁਰ ਐਸ ਅਲਾਇ ਹਰਖ ਬਹੁ ਪਾਇਓ । 
ਕੀਨੇ ਚਰਿਤ ਅਪਾਰ ਕਵੀ ਚਹਿ ਗਾਇਓ । 
ਨਿਜ ਬਲ ਬੁਧ ਕਾ ਹੀਨ ਕਹੋ ਕਸ ਪਾਇ ਹੈ । 
ਹੋ ਕਵਿ ਮਨ ਭਾਰ ਭਰੌਸ ਗੁਰੂ ਬਲ ਜਾਇ ਹੈ ॥ 981 । 
ਸਵੇਯਾ 
ਏਕ ਸਮੋ" ਗੁਰ ਆਨੰਦ ਧਾਰ ਸ਼ਿਕਾਰ ਚੜੇ ਸੰਗਿ ਸੈਨ ਲਵਾਏ । 
ਅਸੂ ਕੁਮੈਦ ਬਡੀ ਛਬ ਪਾਵਤ ਜਾਹਿ ਪਿਖੇ ਖਗਰਾਂਜ ਲਜਾਏ । 
ਭਾਲ ਜਿਗਾ ਸਮ ਸਰ ਬਿਰਾਜਤ ਸੁੰਦਰ ਬਾਜ ਲੀਏ ਕਰ ਬਾਏ । 
ਦਾਸ ਕਵੀ ਭਨ ਪੰਜ ਕਉ ਮਾਰ ਕੈ ਐਸ ਸਰੂਪ ਬਸੋ ਸੁਖ ਪਾਏ । 982। 


ਮਮ ਪੰਥੀ ਅਰਜ _“%ਐ ਤੇ ਏ ਪੌਥੀ ਕਲਪਬ੍ਰਿਛਹ 


344 ਗੁਰ ਬਿਲ'ਸ ਪਾਤਸ਼ਾਹੀ ੬ 


ਓਰ ਵਡਾਲੀ ਚਲੋ ਸੁਖ ਸਾਗਰ ਸਾਥ ਸੁਆਨ'ਸਸਾ ਮ੍ਰਿਗ ਘਾਏ । 
ਤਨ ਕਉ ਤਜ ਕੈ ਸੋਈ ਸ੍ਰਰਗ ਚਲੈ ਸੁਖ ਸਾਗਰ ਜਾਂਹਿ ਕਉ ਬਾਨ ਲਗਾਏ । 
ਢੂੰਢ ਥਕਿਓ ਤਹਿ ਲੌਕਨ ਮਹਿ ਅਸ ਦੀਨ ਦਯਾਲ ਪ੍ਰਭ੍ਰ ਨਹਿ ਪਾਇ । 
ਤਾਤੇ ਸੁ ਸੈਗਤ ਤੇ ਕਵਿ ਮਾਂਗਤ ਐਸੇ ਪ੍ਰਭੂ ਰਿਦ ਵਾਸ ਕਰਾਏ ॥ 983 ॥ 
ਦੋਹਰਾ 
ਭਗਤ ਸਿੰਘ ਤੱਬ ਖੇਡ ਕੇ ਸ੍ਰੀ ਗੁਰ ਅਧਿਕਾਂ ਸ਼ਿਕਾਰ । 
ਸਧਾ ਸਰੋਵਰ ਕੌ ਹਟੇ ਕਾਜ਼ੀ ਅਗਰ ਨਿਹਾਰ । 984 ॥ 
ਚੌਪਈ 
ਆਵਤ ਕਾਜ਼ੀ ਅਗਰ ਨਿਹਾਰਾ । ਸ੍ਰੀ ਗੁਰ ਤਾਹਿ ਮਾਨ ਬਹੁ ਧਾਰਾ । 
ਕਾਜ਼ੀ ਕਹਾ ਰੁਪਯੇ ਦੀਜੈ । ਸੀ ਗੁਰ ਕਹਾ ਨਗਰ ਚਲਿ ਲੀਜੈ ॥ 985 ।। 
ਤਾ ਕਉ ਸੀ ਗੁਰ ਸੈਗਿ ਲਵਾਈ । ਕੌਤਕ ਕਰ ਕੌਲਾ ਗ੍ਰਿਹਿ ਆਈ । 
ਕਰ ਆਦਰ ਕਾਜ਼ੀ ਬੈਠਾਯੋਂ । ਬੈਠੇ ਆਪ ਪ੍ਰਭ ਸੁਖ ਪਾਯੋ । 986 ॥ 
ਦੋਹਰਾਂ 
ਏਕ ਸਿਖ ਕਉ ਅਸ ਕਹਾ ਕਹੁ ਭੀਤਰ ਅਸ ਜਾਇ । 
ਰੁਪਏ ਦੇਨੇ ਅਸ੍ਹ ਕੇ ਤਤ ਛਿਨ ਥੈਲੀ ਲਿਆਇ!” ॥ 987 ॥ 
ਚੌਪਈ _ 
ਕੌਲਾਂ ਨਿਕਟ ਸਿਖ ਚਲ ਗਯੋ । ਕਹ ਬੋਦਨ ਅਸ ਭਾਖਤ ਭੱਯੌ । 
ਸੀ ਗੁਰ ਕਹਾ ਰੁਪਏ ਲਯਾਵੌ । ਅਸ੍ਹ ਕੇ ਦੇਨੇ ਦੇਰ ਨ ਲਾਵੇ ॥ 288 ।। 
ਕੌਲਾਂ ਸੁਨਤ ਰੁਪਯੇ ਲੀਨੇ । ਬੈਲੀ ਬਹੁ ਧਰ ਸੈਗ ਪ੍ਰਬੀਨੇ । 
ਆਇ ਬੰਦਨਾ ਗੁਰੁ ਕਉ ਕੀਨੀ । ਕੌਲਾਂ ਅਤਸੈ ਹੋਇ ਅਧੀਨੀ ।। 9891 . 
ਦੋਹਰਾ 
ਕਹਿ ਕੌਲਾਂ ਧਨ ਲੇਹੁ ਪ੍ਰਭੂ ਸੀ ਗੁਰੂ ਕਹਿ ਇਹ ਦਾਇ । 
ਕਾਜ਼ੀ ਦਿਖ ਜਰ ਬਰ ਗਯੋ ਧਰਨੀ ਵੇਲ“ ਨ ਪਾਇ॥ 990॥ 
ਰ ਚੌਪਈ 
ਕਾਜ਼ੀ ਉਠਿਓ ਕੌਧ ਮਨ ਪਾਏ । ਸ੍ਰੀ ਗੁਰੂ ਕਉ ਅਸ ਬੈਨ ਸੁਨਾਏ । 
ਤ੍ਰੰ ਹਮਰਾ ਬੈਰੀ ਕਬ ਭਯੋਂ । ਹਰੀ ਸਤਾ ਮੰਕਉ ਦੁਖ ਦਯੋ ॥ 991॥ 
ਸ਼ਾਹਜਹਾਂ ਕੇ ਨਿਕਟ ਪੁਕਾਰਓ” । ਤਿਹ ਸੈਨਾ ਲੰ ਤੋਹਿ ਸੋਘਾਰਉ” । 
ਜੀ ਗੁਰ ਕਹਾ ਦਰਬ ਨਿਜ ਲੀਜੈ । ਪਾਛੈ ਜੋ ਚਾਹੋ ਸੋ ਕੀਜੇ । 992॥. 
ਕਹ ਕਾਜ਼ੀ ਧਨ ਕੈਸੇ ਲੋਉ' । ਮੌਕਉ” ਦੁਖ ਤੋ ਕਉ ਦੁਖ ਦੇਉ । 
ਅਚਰ ਗਹਿ ਗੁਰ ਕਹਿ ਧਨ ਲੀਜੋ । ਤੀਨ ਬੇਰ ਰਿਨ ਨਾਹਿ ਰਖੀਜੌ ॥ 993 ॥ 


# 


੪ਅ ਪੋਥੀ ਬਹੁਤ “ਅ ਤੇ ਏ ਧੋਂਕੀ ਸ਼ਤਿਗੁਰ 5ਅ ਪੌਥੀ ਪਕਰਾਇ “ਅ ਪੌਥੀ ਗਰਕ £ਦ ਪੌਥ) ਅਰਹਉ" 





ਅਧਿਆਇ ਅੱਠਵਾਂ 845 


ਸਰੋਠਾ 
ਮੌ ਕਉ' ਨਾਂਹਿ ਗਹਾਇ ਕਹ ਕਾਜ਼ੀ ਧਨ ਛੌਡਿਓ । 
ਸ ਗੁਰ ਤਬੈ ਤਜਾਇ ਕ੍ਰੋਧ ਪੂਰ ਕਾਜ਼ੀ ਕਹਾ ।। 994 ॥ 
ਆ 
ਕਾਜ਼ੀ ਕਹ ਧਨ ਲੇਹੁ ਹਉ ਬਾਦਸ਼ਾਹ ਢਿਗ” ਜਾਇ । 
ਐਸੇ ਕਹਿ ਪਿਆਨਾ ਕੀਓ ਕ੍ਰੰਧ ਪੂਰ ਦੁਖ ਪਾਇ ॥ 992 ॥ 
ਚੌਪਈ __ 
ਕਰ ਕੌਤਕ ਗੁਰ ਤਿਹ ਠਾਂ ਆਏ । ਬੈਠੇ ਤਖਤ ਅਧਿਕ ਹਰਖਾਏ । 
ਕਾਜ਼ੀ ਪੰਥ ਦੇਰ ਨਹ ਲਾਈ । ਚਲਤ ਨਿਸਾ ਭਾਰੀ ਦੁਖ ਪਾਈ । 996 ॥ 
ਗਯੋ ਲਾਹੌਰ ਕਛੂ ਦਿਨ ਆਯੋ । ਸ਼ਾਹਜਹਾਂ” ਢਿਗ ਰੋਇ ਸੁਨਾਯੋਂ । 
ਮੌਰੀ ਸੁਤਾ ਗੁਰੂ ਹਿਰ ਲੀਨੀ । ਭਾਖਿਓ ਸ਼ਾਹ ਸ਼ੋਰ ਕਿਆ ਚੀਨੀ ।। 997 ॥ 
ਰ ਦੋਹਰਾ 
ਖਾਂ ਵਜ਼ੀਰ ਬੈਠੋ ਰਾ ਕਹੀ ਬਾਤ ਸਮਝਾਇ । 
ਸੁਣੋ ਸ਼ਾਹ ਕਛੂ ਬਾਤ ਨਹਿ ਰਹੋ ਮੌਨਾਂ ਸੁਖ ਪਾਇ । 998 ॥ 
ਰ ਚੌਪਈ 
ਇਨ ਨਿਜ ਕੌਨਯਾ ਰਾਖ ਕੁਆਰੀ । ਜੋਬਨ ਖੌੜਸ ਮਦਨ ਦੁਖਾਰੀ । 
ਗਿਹ ਕੌ ਛੰਡ ਭ੍ਰਮਤ ਕਹਿ ਜਾਈ । ਬਹੁਰੋਂ ਸੁਧਾ ਸਰੋਵਰ ਆਈ ।। 999 ॥ 
ਦਿਖ ਗੁਰ ਕੀਨੀ ਦਯਾ ਅਪਾਰ । ਅਤਿ ਸੁੰਦਰ ਗ੍ਰਿਹ ਦੀਓ ਸਵਾਰ । 
ਭਾਖਤ ਬਾਤ ਲਾਜ ਬਹੁ ਆਵੇਂ । ਸੁਨੋ ਸ਼ਾਹ ਕਛ੍ਹ ਕਹਾ ਨ ਜਾਵੇ । 1000 ॥ 
ਦੋਹਰਾ 
ਨਿਕਸ ਗਈ ਕਾਜ਼ੀ ਸੁਤਾ ਬਨੈ ਨਾ ਹਮ ਕਉ ਭਾਖ ! 
ਅਸ ਨਜ਼ੀਰ ਕੇ ਬਚਨ ਸਨ ਸ਼ਾਹ ਮੰਨ ਮਨ ਰਾਖ । 1001 ।। 
ਚੌਪਈ 
ਕਾਜ਼ੀ ਦੁਖਤ ਸੁ ਨਿਜ ਗ੍ਰਿਹ ਆਯੋ । ਖੁਦਾਇ ਖੋਦ ਬਡ ਮੌਹ ਦਿਖਾਯੋ । 
ਪਤੀ ਕਾਢ ਗੁਰੂ ਲੈ ਗਯੋ । ਸ਼ਾਹ ਨਿਆਵ ਨ ਹਮਰੇ ਕਯੋਂ ॥ 002 ॥ 
ਇਹ ਠਾਂ ਸੀ ਗੁਰ ਆਨੰਦ ਧਾਰ । ਨਿਤ ਪ੍ਰਤਿ ਖੇਲਹਿ ਅਧਿਕ ਸ਼ਿਕਾਰ । 
ਦੀਪਮਾਲ ਕਾ ਮੌਲਾ ਆਯੌ । ਨਰ ਨਾਰੀ ਮਨ ਮਹਿ ਸੁਖ ਪਾਯੋ ।। 1003 ॥ 
ਦੌਹਰਾ 
ਦੇਸ ਦੇਸ ਸੰਗਤ ਆਈ ਕਹਿ ਤਕਿ ਕਰਉ ਬਖਾਨ । 
ਹਰਿ ਗੋਬਿੰਦ ਗੁਰ ਤਖਤ ਪਰ ਸੋਭਿਤ ਕਿਰਪਾ ਨਿਧਾਨ ।। 1004॥ 


੧੪ ਮ੍ਰੋਬੀ ਪਹਿ £ਅ ਪੋਥੀ ਪਾਤਸਾਹਿ “ਐਅ ਧੌਥੀ ਮਸਟ “ਦ ਪੌਥੀ ਗਯਾ 


346 ਗੁਰ ਬਿਲਾਸ ਪਾਤਸ਼ਾਹੀ ੬ 


ਅੜਿਲ 
ਭਾਂਤ ਭਾਂਤ ਚੜ੍ਹ ਪੂਜਾ ਅਗ੍ਰਜ ਆਯਕੇ । 
ਸਭ ਕੀ ਇਛਾ ਪੂਰ ਦਰਸ ਸੁਖ ਪਾਇਕੈ । 
ਸਰੀ ਫੋਰ ਗੁਰ ਕਟਾਖ ਦੇਖ ਤਬ ਖੜੇ ਪਠਾਨਾਂ । 
ਹੇ ਪਠਿਓ ਸਿਖ ਅਸ੍ਹ ਕਹਾ ਤਾਂਹਿ ਕਹ ਕੀਨ ਪਯਾਨਾ । 1005 ॥ 


ਕੇਡਲੀਆਂ 
ਜਾਇ ਸਿਖ ਪ੍ਰਛਿਓ ਤਿਸੈ ਕਹਤੇ ਆਵਨ ਕੀਨ । 
- ਮੀਰ ਬੰਡੇ ਆਏ ਈਹਾਂ ਦਰਸ਼ਨ ਹਿਤ ਚਿਤ ਚੀਨ । 
ਦਰਸ਼ਨ ਹਿਤ ਚਿਤ ਚੀਨ ਸੈਗਿ ਸਿਖ ਤਾਂਕੋ ਲਿਆਯੋਂ । 
ਗੁਰ ਸਨਮੁਖ ਭਏ ਠਾਂਢ ਸਿਖ ਤਹ ਨਗਰ ਬਤਾਯੋਂ । 
ਸੀ ਗੁਰ ਬਹੁਰ ਅਲਾਇ ਸੋਗਿ ਤੁਮ ਜਾਤਕ ਜੋਈ । 
ਕਿਹ ਕਉ ਸਤ ਕਹਿ ਰਹੇ ਨਾਮ ਕਿਆ ਇਸ ਕੌ ਹੋਈ ।। 1006 ॥ 
ਦੋਹਰਾ 
ਐਸ ਬੈਨ ਗੁਰ ਕੇ ਸੂਨੇ ਪਠਾਨ ਹਰਖ ਮਨ ਪਾਇ । 
ਮਾਤ ਪਿਤਾ ਇਹ ਭਿਸਤਗੇ' ਹਮਰੇ ਨਿਕਟ ਰਹਾਇ ॥ 1007 ॥ 
ਚੌਪਈ 
ਮੀਰ ਬਡੇ ਹਮਰੇ ਗ੍ਰਿਹਿ ਜਾਨੋ । ਖਵਾਰੀ ਮੰਹਿ ਪੁਤ੍ਰ ਇਹ ਮਾਨੋ । 
ਪਦੇ ਖਾਂ ਯਾ ਕਉ ਹੈ ਨਾਮ । ਬੁਧ ਅਪਾਰ ਰੂਪ ਅਭਿਰਾਮ । 1008 ॥ 


ਸੀ ਗੁਰੋਵਾਚ 
ਜੇ ਕੋ ਨੌਕਰ ਰਾਖੋ ਯਾਹ । ਨੌਕਰੀ? ਕਰੋ ਅਧਿਕ ਚਿਤ ਚਾਹ । 
ਕਹਿ ਪਠਾਨ ਜੇ ਗੁਰੂ ਰਖਾਵਹਿੰ । ਨੌਕਰੀ ਕਰੇ ਅਧਿਕ ਸੁਖ ਪਾਵੈ । 1009 ॥ 
ਦੋਹਰਾ 
ਪੌਦੇ ਖਾਂ ਕਉ ਰਾਖਿਓ ਸ੍ਰੀ ਗੁਰ ਨੱਕਰ ਜਾਨ । 
ਪਾਂਚ ਰੁਪਏ ਰੋਜ ਕਰ ਸ੍ਰੀ ਗੁਰ ਮਯਾ! ਨਿਧਾਨ ॥ 1010 ।। 
ਚੌਪਈ 
ਖੌੜਸ ਬਰਸ ਉਨ ਕਛੂ ਭਯੋ । ਸ੍ਰੀ ਗੁਰ ਤਾਂਹਿ ਮਾਨ ਬਹੁ ਦਯੋ 1 
ਦਇ ਰੁਪਏ ਤਿਹ ਕਰ ਦੀਨੇ । ਖੁਰਾਕ ਰੌਜ ਬਲਿ ਧਰੇ ਪ੍ਰਬੀਨੇ ॥ 1011 ॥ 
ਯਾ ਸੋਗਿ ਕਰਨੇ ਅਨਿਕ ਬਿਲਾਸਾ । ਇਹੋ ਮਿਲ ਬਹੁ ਪਾਪੀ ਹੁਇ ਨਾਸਾ । 
ਇਹੁ ਬਿਧ ਮੇਲਾ ਭਯੋ ਅਪਾਰ । ਕੰਨ ਕਵੀ ਜੋ ਸਕੇ ਉਚਾਰ ।। 1012 ॥ 


ਅ ਪੋਥੀ ਬਹਿਸਤਗੇਂ _% ਪੌਥੀ ਕਾਰਜ _££ ਪੋਥੀ ਕਿਹਾ _#ਅ ਪੋਥੀ ਸੌਲਹਿ 


ਵੀ ਤੈ 
ਮੱਦ 
ਰਾ 


ਅਧਿਆਇ ਅੱਠਵਾਂ 


ਦੌਹਰਾ 
ਮਨ ਇਛਾ ਕਉ ਪਾਇ ਕੈ ਸਭ ਸੈਗਤ ਗਈ ਧਾਮ । 
ਸਨੋ ਸਤ ਗੁਰ ਚਰਿਤ ਬਹੁ ਅਧਿਕ ਅਧਿਕ ਅਭਿਰਾਮ ॥ 1013 ॥ 
ਜਾਹਿ ਦਿਸਾ ਮਨ ਜਾਤ ਹੈ ਰਹਿਤ ਤਹਾਂ ਉਰਝਾਇ । 
ਕੌ,ਗਹ ਕਾਹਿ ਤਿਆਗ ਕਰਿ ਸਭੈ ਚਰਿਤ ਅਧਿਕਾਇ ॥ 1014 ॥ 
ਚੌਪਈ 
ਤਾਂਤੇ ਕਹਹੁੰ ਕਥਾ ਬਿਸਥਾਰਾ । ਸੀ ਗੁਰ ਸ਼ੌਦਰ ਚਰਿਤ ਅਪਾਰਾ 1 
ਸੀ ਗੁਰੁ ਕਿਰਪਾ ਕਰਹਿ ਮਹਾਇ । ਪੈਦੇ ਖਾਂ ਹਰ ਹਰਖ ਧਰਾਇ ॥ 1015 ॥ 
ਇਹ ਬਿਧ ਸੌ ਦਇ ਮਾਸ ਬਿਤਾਏ । ਆਯੋ ਪੌਖ ਸੁੰਦਰ ਸੁਖਦਾਏ । 
ਗੌਗ ਮਾਤ ਕੇ ਮਨ ਮਾਹਿ ਆਈ । ਗੁਰ ਕਉ ਬਚ ਤਮ ਵੇਲ ਵਧਾਈ ।। 1016॥ 
ਦੋਹਰਾ 
ਮਨ ਮੈ ਐਜ ਬਿਚਾਰ ਕੈ ਸ੍ਰੀ ਗੁਰ ਕੇ ਢਿਗ ਜਾਇ । 
ਮਾਤ ਗੈਗ ਐਸੋ ਕਹਾ ਸਨਹੁ ਪਤ ਮਨ ਲਾਇ ॥ 1017॥ 


ਚੌਪਈ) 
ਮਨ ਮੋਰੇ ਮੌਂ” ਇਛਾ ਆਈ । ਤੁਮਰੇ ਸੁਤ ਦੇਖਹੌ ਸੁਖ ਪਾਈ । 
ਪਾਛੇ ਸੀ ਗੁਰ ਐਸ ਉਚਾਰਾ । ਵਧੇ ਵੇਲ ਜਗ ਮੰ” ਸੁਖਕਾਰਾ । 1018 ॥ 
ਮਮ ਦੇਖਤ ਤਾਂਤੇ ਅਸ ਕਰੋ । ਹੋਇ ਪੁਤ ਤਾਂਤੇ ਤੁਮ ਧਰੋਂ । 
ਮਾਤਾ ਕੇ ਇਮ ਬੈਨ ਸੁਨਾਏ । ਹਰਿ ਗੋਬਿੰਦ ਗੁਰ ਐਸ ਅਲਾਏ ॥ 1019 ॥ 
ਦੋਹਰਾ 
ਸਨੋ ਮਾਤ ਤੁਮਰੇ ਬਚਨ ਕਰਹੁ ਸਤਿ ਸੁਖਖਾਨ । 
ਪਾਂਚ ਪੁਤ ਹੋਇ ਸਦਨ” ਮੈ? ਸਨੇ ਸਨੇ ਸੁਖ ਮਾਨ ॥ 1020 ।। 
ਚੌਪਾਈ। ਰ੍ 
ਸੀਲ ਖਾਨ ਕੋਨਯਾ ਇਕ ਹੋਵੈ । ਪੁਤੀ ਥਿਨ ਜਗ ਗ੍ਰਿਹਸਤ ਵਿਗੋਵੈ । 
ਜਬ ਐਸੇ ਬਚ ਸੀ ਗੁਰ ਕਰੇ । ਮਾਤ ਗੰਗ ਸੁਨ ਆਨੰਦ! ਲਹੇ? ॥ 1021 । 
ਮਾਤ ਦਮੋਦੀ ਤਬ ਚਲ ਆਈ । ਕਰ ਬੰਦਨ ਬੰਠੀ ਸੁਖ ਪਾਈ । 
ਲਿਖ ਦੀਨੋ ਸਤਿਗੁਰ ਸਤਿਨਾਮ । ਸੀ ਗੁਰ ਜਨ ਸਭਾ ਅਭਿਰਾਮ ॥ 1022 ॥ 


੩ 


ਦਹਰਾਂ 
ਸੀ ਮੁਖ ਸੇ ਐਸੇ ਕਹਾ ਕਰਿ ਮਜਨ ਸੁਚ ਦੇਹ । 
ਰੁ ਨਾਨਕ ਕਾ ਧਿਆਨ ਧਰ ਚੂਸੋ ਇਕ ਚਿਤ ਲੋਇ ॥ 1023 ।! 


।& = 


£% ਪੌਥੀ ਮਹਿ _ ਤੋਂ ਦ ਖੌਂਥੀ ਹਮਰੇ ਗ੍ਰਿਹ “ਅ ਤੇ ਦ ਪੰਥੀ ਹਰਖਤ ਭਏ 


346 ਗੁਰ ਬਿਲਾਸ ਪਾਂਤਸ਼'ਹੀ ੬ 


ਚੌਪਈ 
ਮਾਤ ਦਮੌਦਰੀ ਮਨ ਹਰਖਾਈ । ਲੋ ਮੰਤ੍ਰ ਅਪਨੇ ਗ੍ਰਿਹਿ ਆਈ । 
ਕਰ ਮਜਨ ਇਕ ਚਿਤ ਸੁ ਹੋਇ । ਗੁਰ ਨਾਨਕ ਪਗਿ ਨਿਜ ਮਨ ਬੋਇ ॥ 1024॥ 
ਮੈਲੀ ਟੌਪੀ ਜੁਤ ਕਰ ਧਿਆਨਾ । ਗੁਰ ਨਾਨਕ ਬਪੁ ਅਤਿ ਸੁਖ ਮਾਨਾਂ । 
ਸਤਿਨਾਮ ਮੰਤ ਮੁਖ ਧਾਰਿਓ । ਕੀਯੋ ਤੈਸ ਜਸ' ਮੁਖਹੁ ਉਚਾਰਿਓ 1 1022 ॥ 
ਦੌਹਰ” 
ਪੌਖ ਮਾਸ ਦਿਨ ਦ੍ਰੈ' ਗਏ ਸੋ ਗੁਰ ਦਿਨ ਥਿਤ ਦੂਜ । 
ਨਿਵਾਸ ਕੀਨ ਮਾਤਾ ਉਦਰ ਸਭੀ ਜਗਤ ਜਿਹ ਪ੍ਰਜ ।! 1026 ॥ 
ਚੌਪਈ 
ਮਤ੍ਰੰ ਚੁਸਤ ਭਯੋ ਅਧਾਨਾ । ਮਾਤ ਦਮੌਦਰੀ ਅਤਿ ਸੁਖ ਮਾਨਾ । 
ਗੰਗ ਮਾਤ ਦਿਖ ਮਨ ਸੁਖ ਪਾਏ । ਬਹੁ ਸੁਖ ਸਿਉ ਦੁਇ ਮਾਸ” ਬਿਤਾਏ ।। 10271 
ਫਲਗੁਨ ਆਯੋ ਅਤਿ ਸੁਖਕਾਰੀ । ਹਰੀ ਚੋਦ ਤਬ ਉਦਮ ਧਾਰੀ । 
ਨਿਜ ਪਤੀ ਕਾ ਰਚਿਓ ਵਿਵਾਹ । ਨਿਜ ਮਨ ਮੈ ਧਰਿ ਅਧਿਕ ਉੰਛਾਹ । 1028 ॥ 
ਦੋਹਰਾ 
ਸ਼ੁਭ ਗ੍ਰਹਿ ਸਭ ਸੋਧ ਕੈ ਪਠਿਓ ਬਿਪ੍ਰ ਸੁਖ ਪਾਇ । 
ਮਾਤ ਗੈਗ ਕੇ ਨਿਕਟ ਤਬ ਕਰੀ ਬਿਨਤ ਅਧਿਕਾਇ ॥ 1029 ॥ 
__ ਚੌਪਈ 
ਬਿਪ੍ਰ ਮਾਤ ਕੇ ਨਿਕਟ ਸਿਧਾਯੋ । ਨਗਰ ਬੀਚ ਕਛੂ ਦੇਰ ਨ ਲਾਯੋਂ । 
ਆਇ ਮਾਤ ਕਉ ਬਾਂਤ ਸੁਨਾਈ । ਵਿਸਾਖ ਪ੍ਰਿਥਮ ਸਾਹਾ ਸੁਖ ਪਾਈ ।। 1030 ॥ 
ਸਨ ਮਾਤਾ ਮਨ ਆਨੰਦ ਧਾਰੀ । ਦਾਨ ਦੀਨ ਬਿਪ੍ਰੰਨ$ ਕਉ ਭਾਰੀ । 
ਕਰ ਆਇਸ ਬਹੁ ਬਾਜ ਬਜਾਈ । ਗਾਵਤ ਅਬਲਾ ਹਰਖ ਧਰਾਈ ।। 1031 ॥ 
ਰ ਤਨਕ; 
ਸੁਨਹੁ ਸਤ ਕਹਿ ਤਕ ਕਹਹੁੰ ਜੋ ਸੁਖ ਭਯੋ ਅਪਾਰ । 
ਮਾਤਾ ਸਿਉ” ਗੁਰ ਪੁਛ ਕੌ ਕਾਰਜ ਸਭੇ ਸੁਧਾਰ ॥ 1032 ॥ 
ਚੌਪਈ 
ਦੈ ਭਾਜੀ ਨਿਜ ਸਿਖ ਪਠਾਯੋ । ਨਿਜ ਨਾਨਕ ਕਉ ਬੋਲ ਘਲਾਲੋਂ । 
ਪੁਨ ਡਲੋ ਸਸੁਰਾਰੇ ਤੋਰਿਓ । ਦੈ ਭਾਜੀ ਸਿਖ ਲਿਆਇ ਨਿਹਰਿਓ ॥ 1034 ॥ 
ਗੋਇੰਦਵਾਲ ਖਡੂਰ ਪਠਾਇ । ਦੈ ਭਾਜੀ ਕਹਿ ਤਾ ਕਉ ਲਿਆਇ । 
ਸੁਨਤ ਵਿਵਾਹ ਸਭੇ ਚਲ ਆਏ । ਆਇ ਦਰਸ ਸ੍ਰੀ ਗੁਰ ਕਾ ਪਾਇ ॥ 1035 ॥ 


੪ਅ ਪੁਥੀ ਜਿਮ _“%ਅ ਪੌਥੀ ਦੋਇ $ਅ ਤੋਂ ਏ ਪੌਥੀ ਮਾਂਹ _% ਪੋਥੀ ਉਮਰ _5% ਪੋਥੀ ਦ੍੍‌ਜਨਹਿ 


ਅਧਿਆਇ ਅੱਠਵਾਂ 349 


ਦੋਹਰਾ 

ਵਿਵਾਹ ਸਮਗ੍ਰੀ ਸਭ ਰਚੀ ਜਗਤ ਰੀਤਿ ਜੌ ਹੋਇ । 

ਬਾਂਜੀ ਅਸਤ ਮੰਗਾਇ ਬਹੁ ਅਵਰ ਵਸਤ ਬਹੁ ਜੋਇ ।। 1036 ।। 
ਕਬਿੱਤ 

ਜੋ ਜਗਤ ਰੀਤਿ ਹੋਈ ਕੀਨਿ ਗ੍ਰਰ ਆਪ ਸੋਈ 

ਕਮੀ ਕਹ ਕੌਨ ਜੰਹਿ ਪ੍ਰਭੁ ਕਉ ਵਿਵਾਹ ਹੈ । 

ਬਾਜੇ ਬਹੁ ਬਜਤ ਭਾਰੀ ਅਤਿ ਹੁਰਖਤ ਨਰ ਨਾਂਤੀ 

ਦੇਵਤਿਆ ਆਇ ਮਨ ਧਾਰਤੀ ਉਮਾਹ ਹੈ । 

ਸਾਹੇ ਚਿਠੀ ਆਇ ਸਨ ਮਾਤ ਹਰਖਾਇ 

ਦੀਓ ਦਾਨ ਸੁਖ ਪਾਇ ਰੰਕ ਭੂਪ ਸੁਖ ਪਾਹੂ ਹੈ। 

ਸਭੀ ਰੀਤਿ ਕੀਨ ਜਾਨ ਲੇਹੁ ਪ੍ਰਬੀਨਿ ਤੁਮ 

ਕੀਜੀਏ ਤਿਆਰੀ ਸੁ ਬਰਾਤ ਚਿਤ ਚਾਹੁ ਹੈ । 1037 1 
ਦੋਹਰਾ 

ਵਿਵਾਹ ਬਸਤ ਸੀ ਗੁਰ ਧਰੇ ਪੀਤਾਂਬਰ ਸੂਖ ਪਾਇ । 

ਬਰਾਤ ਤਿਆਰ ਤਤਛਿੰਨ ਭਈ ਬਾਜੇ ਅਧਿਕ ਬਜਾਇ ।। 1038 ।। 
ਚੌਪਈ 

ਵਿਸਾਖ ਪ੍ਰਥਮ ਤਬ ਚੜੀ ਬਰਾਤ । ਨਗਰ ਬੀਚ ਸੰ ਦਰ ਸਜ ਗਾਤਾ । 

ਪਾਵਸ ਸਮ ਬਰਖਾ ਧਨ ਹੋਈ । ਤਾਂ ਦਿਨ ਰਹਿਓ ਰੰਕ ਨਹਿ ਕੋਈ ॥ 1039 ॥ 

ਹਰੀ ਚੈਦ ਅਗਵਾਨ ਪਠਾਂਏ 1 ਜੰਨ ਵਾਸਾ ਦੀਨੋ ਸੁਖ ਪਾਏ । 

ਸੀ ਗੁਰ ਘੋਰੀ ਚਤਰ ਸੁਹਾਵਤ । ਕੌਟ ਰਵੀ ਜਹਿੰ ਦੇਖ ਲਜਾਵਤ ॥ 1040 ।। 
ਦੋਹਰਾ 

ਜਿਰਗਸਤ ਫਿਰੈ ਗੁਰ ਸੀਸ ਤਬ ਚਪਲਾ ਸਮ ਛਬਿ ਧਾਰ । 

ਭਵਨ ਬੁਲਾਯੋ ਗੁਰੂ ਕਉ ਕੀਨ ਰੀਤਿ ਜਗ ਸਾਰ।। 1041 ॥ 
ਸੈਵਯਾ 

ਰੀਤਿ ਕਰਾਇ ਗੁਰੂ ਸੁਖ ਪਾਇ ਸੁ ਆਵਤ ਭਏ ਜੋਨ ਵਾਸ ਮੰਝਾਰੇ । 

ਦੁਇ ਦਿਸ ਆਨੰਦ ਜੋਇ ਭਯੋ ਕਹਿ ਕੌਨ ਕਵੀ ਜਹਿੰ ਬੁਧ ਉਚਾਰੇ । 

ਦੇਖ ਨਿਸਾ ਸੁਖ ਪਾਇ ਮਹਾਂ ਸੁ ਬੁਲਾਇ ਪਠੇ ਮਿਲਨੀ ਹਿਤ ਧਾਰੋਂ । 

ਬਾਜ ਬਜਾਇ ਬਰਾਤ ਉਠੀ ਤਬ ਅਗ੍ਰ ਚਲੋ ਸੁਖ ਪਾਇ ਅਪਾਰੇ ॥ 1042 ॥ 
ਦਹਰਾ ਰ 

ਬਾਜੀ ਅਸਤ ਚਲਾਇ ਬਹੁ ਪਾਛੇ ਮਿਲਨੀ ਕੀਨ । 

ਸਾਹਿਬ ਬੁਢੇ ਹਰੀ ਚੰਦ ਗੁਰੂ ਪਿਤਾ ਸਮ ਚੀਨ ।। 10431 





ਮ ਪੰਥ] ਮ੍ਰ ਜਾਦ 


350 


ਗਰ ਬਿਲ'ਸ ਪਾਤਸ਼ਾਹੀ ੬ 


ਚੌਪਈ 
ਮਿਲਨੀ ਮਹਿ ਦੀਓ ਦਰਬ' ਅਪਾਰਾ । ਹਰੀ ਚੈਦ ਨਿਜ ਭੌਨ? ਸਿਧਾਰਾ । 
ਬਰਾਤ ਜਬੋ ਜਨ ਵਾਸੈ ਆਵਤ । ਅਗ੍ਰਜ ਬਾਜੀ ਅਸਤ ਚਲਾਵਤ ॥ 1044 11 
ਬਹੁਰੌ ਭੋਜਨ ਹੇਤ ਬੁਲਾਏ । ਚਲੀ ਬਰਾਤ ਅਧਿਕ ਸੁਖ ਪਾਏ । 
ਪਟ ਪਾਂਵੜੇ ਸੁ ਅਗਰ ਧਰਾਵਹਿ । ਹਰਖਤ ਤਾਂ ਪਰ ਚਰਨ ਟਿਕਾਵਹਿਂ ॥ 1045 ॥ 
ਇਹ ਬਿਧ ਆਏ ਭਵਨ ਮੰਝਾਰਾ । ਬੈਠੇ ਆਨੰਦ ਧਾਰ ਅਪਾਰਾ । 
ਖੋਟ ਰਸ ਭੋਜਨ ਅਗਰ ਧਰਾਏ । ਭੋਜਨ ਕਰਨ ਲਗੇ ਸੁਖ ਪਾਏ ॥ 1046 ।। 
ਦੋਹਰਾ 
ਮਧੁਰ ਮਧੁਰ ਧੁਨ ਤਬ ਤ੍ਰਿਆ ਗਾਰੀ$ ਦੇਤ ਅਪਾਰ । 
ਸਨ ਸਨ ਭੋਜਨ ਕਰਹਿੰ ਸੁਨਿ ਮਨ ਆਨੰਦ ਧਾਰ ॥ 1047 ॥ 
ਚੌਪਈ 
ਕਰ ਭੋਜਨ ਜਨ ਵਾਸੇ ਆਏ । ਲਾਵਾਂ ਸਮਾ ਭਯੋ ਸੁਖ ਦਾਏ । 
ਹਰਿਗੋਬਿੰਦ ਗੁਰ ਲਾਵਾਂ ਲੀਨੀ । ਸੁਭ ਗ੍ਰਿਹ ਬੈਠੇ ਪਤਿ ਕਉ ਚੀਨੀ ॥ 1048 ॥ 
ਦੀਓ ਲਾਗ ਜਗ ਰੀਤਿ ਕਰਾਈ । ਗੁਰ ਬਪੁੰ ਦੇਖ ਸਭੇ ਹਰਖਾਈ । 
ਤੀਨ ਦਿਵਸ ਇਹ ਭਾਂਤ ਬਿਤਾਏ । ਚਤ੍ਰਥ ਦਿਵਸ ਪਿਆਨ ਕਰਾਏ ॥ 1049॥ 
ਦਾਜ ਲੀਓ ਜਿਹ ਵਾਰ ਨ ਪਾਰਾ । ਭੂਖਨ ਬਸਨ ਸੁ ਅਨਿਕ ਪ੍ਰਕਾਰਾ । 
ਭੂਖਨ ਧਨ ਸਾਜ ਹੈ ਦੀਨੇ । ਹਰੀ ਚੋਦ ਬਹੁ ਬਿਨਤੀ ਕੀਨੇ ॥ 1050 
ਰ ਚੌਹਰਸ 
ਮਹਾਰਾਜ ਨਹ ਕਛੂ ਦੀਓ ਦਾਸ ਦੀਨ ਮਮ ਜਾਨ । 
ਅਸ ਕਹ ਤਯਾਰੀ ਤਬ ਕਰੀ ਕਛ੍ਹ ਦੇਰ ਨਹਿ ਠਾਂਨ ।॥ 1051॥ 
ਹਰੀ ਚੋਦ ਡੌਲਾ ਤਬੇਂ ਸਦਰ ਲੀਓ ਮੰਗਾਇ” । 
ਨਿੱਜ ਪੁਤੀ ਤਬ ਨਾਨਕੀ ਤਾਂ ਮਹਿ ਦਈ ਬਹਾਇ ॥ 1052॥ 
ਚੌਪਈ ਰ 
ਹਰੀ ਚੋਦ ਹਰ ਦੇਈ ਨਾਰੀ । ਮਿਲੀ ਸੁਤਾ ਜਿਉ” ਅਤਿ ਹਿਤ ਧਾਰੀ । 
ਦੀਨ ਸਿਖਯ ਪਤਿ ਕੀ ਕਰਿ ਸੇਵਾ । ਪਰਮੋਸ਼ਵਰ ਸਮ ਜਾਨ ਅਭੇਵਾ । 1053 ॥ 
ਇਹ ਕਹ ਸੁਤਾ ਬਹੁਰ ਉਰ ਲਾਈ । ਦੈ ਸਿਖਯਾ ਨਿਜ ਭਵਨ$£ ਸਿਧਾਈ । 
ਧਨੁ ਬਰਖਾ ਵਤ ਆਇ ਬਰਾਤਾ । ਗੁਰੁ ਮਹਿਲੀ ਸਨ ਹਤਖਤ ਮਾਤਾ । 1054 ॥ 
ਰ੍ ਦਹਰਾ 
ਬਹੁ ਅਬਲਾਂ ਕਉ ਸੋਗ ਧਰ ਮਾਤ ਭਵਨ ਦਰ ਆਇ । 
ਆਨੰਦ ਸਿਉ ਜਲ ਵਾਰ ਕੌ ਪੀਓ ਅਧਿਕ ਹਰਖਾਇ ।। 1055 । 


'ਅ ਤੇ ਏ ਪੌਥੀ ਧਨ “ਅ ਪ੍ੌਥੀ ਸਦਨ #ਅ ਪੋਥੀ ਸਿਠਨ। '% ਪੌਥੀ ਮੰਗਵ'ਇ ਅ ਪੋਥੀ ਸਦਨ 


ਅਧਿਆਇ ਅੱਠਵਾਂ 351 


ਚੰਪਈ 
ਮਾਤਾ ਦੀਨੋ ਦਾਨ ਅਪਾਰਾ । ਦੇਖ ਸੁ ਨੁਖਾ ਹਰਖ ਚਿਤ ਧਾਰਾਂ । 
ਸੀ ਦਰਬਾਰ ਬਹੁਰ ਗੁਰੁ ਆਏ । ਲੌ ਪ੍ਰਸਾਦਿ ਕਰ ਬਿਨਤ ਮਹਾਏ !। 1056 । 
ਪੁਨਾ ਤਖਤ ਅਰਦਾਸ ਕਰਵ'ਈ । ਸੀ ਗੁਰ ਰੀਤਿ ਜਗਤ ਠਹਿਰਾਈ । 
ਜੌ ਵਿਸਾਖ ਕੇ ਮੇਲੇ ਆਏ । ਕੈ ਸੋਗਿ ਤਿਨ ਸੋਗਤ ਹਰਖਾਏ ॥ 1057 ॥ 
ਦੌਹਰਾ 
ਧਾਰੇ ਬਸਤ ਵਿਆਹ ਕੇ ਸ੍ਰੀ ਗੁਰੂ" ਰੂਪ ਅਪਾਰ । 
ਸੰਗਤ ਦਿਖ ਹਰਖਤ ਭਈ ਮਨ ਇਛਤ ਸੁਖ ਧਾਰ ॥ 1058 ॥ 
ਚੌਪਈ 
ਦਾਨ ਮਾਨ ਕਰ ਵਿਦਿਆ ਕੀਨੋ । ਜੋਉ ਮੱਲ ਆਯੋ ਸੁਖ ਦੀਨੋ । 
ਗੌਗ ਮਾਤ ਪਿਤ ਮਾਤ ਸਿਧਾਏ । ਮਾਉ ਕੀ ਅਉਰ ਅਧਿਕ ਸੁਖ ਪਾਏ ॥ 1058 ॥ 
ਦਮੌਦਰੀ ਮਾਤ ਪਿਤਾ ਸੁਖ ਪਾਇ । ਡਲੋ ਓਰ ਚਲੋ ਹਰਖਾਇ । 
ਗੋਇੰਦਵਾਲ ਖਡ੍ਰ ਤੇ ਆਏ । ਮੰਹਰੀ ਦਾੜ੍ਹ ਭਵਨ ਸਿਧਾਏ ।। 1060 ॥ 
ਰ ਦੋਹਰਾ 
ਸੋਮਤ ਸੋਰਹਿ ਸੈ ਭਏ ਉਪਰ ਸਤਰ ਜਾਨ । 
ਵਿਸਾਖ ਪ੍ਰਥਮ ਵਿਵਾਹ ਕਰ ਸੀ ਗੁਰੂ ਮਯਾ ਨਿਧਾਨ ।। 1061 ॥ 
ਚੌਪਈ ਰ 
` ਭਯੋ ਧਿਆਇ ਪ੍ਰਰਨ ਸੁਖਦਾਈ । ਪੜੋ ਸੁਨੰ ਯਾਂਕੋ ਮਨ ਲਾਈ । ਰੇ 
ਜੋ ਇਛਾ ਨਿਜ ਮਨ ਮੈ ਲਿਆਵੈ । ਯਾਹ [ਪਠੇ |! ਨਿਹਚੈ ਫਲ ਪਾਵੈ ॥ 1062 ।। 
ਭਗਤ ਸਿੰਘ ਗਾਥਾ ਸੁਖਦਾਈ । ਦਯਾ ਸਿੰਧ! ਜਸ ਮੋਹਿ ਸੁਨਾਈ । 
ਝਾਂਤੇ ਕਛਕ ਕਹੀ ਤੁਮ ਆਗੇ । ਜਾਨ ਲੋਹੁ ਸਭ ਹੀ ਰਸ ਪਾਗੇ । 1063। 
ਸੋਰਠਾ 
ਕਵਿ ਕੋ ਸਮਝ ਅਜਾਨ ਕਵਿ ਜਨ ਹਾਸੀ ਜਿਨ ਕਰੋਂ । 
ਅਪਨੋ ਬਿਰਦ ਪਛਾਨ ਭੂਲ ਖਿਮਾਪਨ ਕੀਜੀਏ ॥ 1064 ॥੧ 
ਚੌਪਈ 
ਸਠੋ ਸਤ ਆਗੇ ਕਥ ਆਵਹਿੰ । ਸ੍ਰੀ ਗੁਰੂ ਨਾਨਕ ਮਤੇ ਸਿਧਾਵਹਿੰ 1 
ਬਾਬਾ ਗੁਰਦਿਤਾ ਭਵ ਲੋਈ । ਮਧ ਚਰਿਤ ਗੁਰੁ ਅਗਨਤ ਭੇਂਈ ॥ 1065 ॥ 
ਕਸ਼ਮੀਰ ਜਾਇ ਪੁਨ ਕਰਹਿ ਵਿਵਾਰੁ । ਚਾਰਹ੍ਰੰ ਸੁਤ ਕੋਨਿਆ ਭਵ ਪਾਊ”। 
ਵਿਵਾਹ ਗਰਦਿਤੇ ਬਾਬੇ ਜਾਨਹੁ । ਗੋਗ ਮਾਤ ਪੁਨ“ ਅੰਤ ਬਖਾਨਹੁ ॥ 1065 । 


“੪੬ ਪੁਖੀ ਸਤਿਗੁਰੂ _£ਐ ਪੌਥੀ ਵਿਚੋ“ £ਅ ਤੋਂ ਏ ਪੌਥੀ ਕ੍ਰਿਪਾਨਿਧਾਨਿ ੧% ਪੌਥੀ ਕਾ 


352 ਗੁਰ ਬਿਲਾਸ ਪਾਤਸ਼ਾਹੀ ੬ 


ਦੌਹਰਾਂ 
ਸਰਬ ਭਾਖ ਗਾਥਾ ਬਹੁਰ ਕੌਲਾਂ ਹਿਤ ਸਰ ਕੌਲ । 
ਨਾਰਦ ਸਾਖੀ ਹੋਇ ਪੁਨ ਗੁਰੁ ਆਇਸ ਧਰ ਮੱਲ ॥ 1066 ॥ 
ਸ੍ਰੰਦਰ ਗਾਥਾ ਹੋਇਗੀ ਅਗ੍ਰਜ ਅਨਿਕ ਪ੍ਰਕਾਰ । 
ਇਛ ਪੁਰ ਕਵਿ ਕੀ ਕਰਹੁ ਸੰਗਤ ਪਤਿਤ ਉਧਾਰ ॥ 1067। 
ਇਤਿ ਸੀ ਗੁਰ ਬਿਲਾਸ ਅਕਾਲ ਤਖਤ ਰਤਨ ਚੰਦੁ ਹਿਤ । ਸ੍ਰੀ ਗੁਰੂ ਕੋ ਵਿਵਾਹ 
ਵਰਨਨ ਨਾਮ ਅਸ਼ਟਮੌ` ਧਿਆਇ ।। ਬਲੌਹੁ ਵਾਹਿਗੁਰੂ ।। 


ਅਧਿਆਇ ਨਵਾਂ 


ਦੌਹਰਾ 

ਨਮੌ ਨਮੌਂ ਸੀ ਗੁਰੂ ਕਉਂ ਸਭ ਘਟਿ ਕਰਹਿ ਸਹਾਇ । 
ਹਰਿ ਬਾਹਨ ਚੋਡੀ ਨਮੋ ਤਮਚਰ ਵਿਘਨ ਕਟਾਇ ।। 1 ।। 
ਭਗਤ ਸਿੰਘ ਗਾਥਾ ਸੁਨਹੁੰ ਜਿਹਿ ਗੁਰੂ ਕਰੇ ਸਹਾਇ । 
ਨਾਨਕ ਮਤਾ ਜਾਵਹਿ ਗੁਰੂ ਅਲਮਸਤ ਇਛ ਫਲਦਾਇ ॥ 2 ॥ 

ਭਗਤ ਸਿੰਘ ਵਾਚ ॥ ਚੌਪਾਈ ॥ 
ਅਲਮਸਤ ਕੌਨ ਪ੍ਰਭ ਕਾ ਦੁਖ ਭਯੋ । ਨਾਨਕ ਮਤੇ ਕੌਂਸ ਵਹੁ ਗਯੋ । 
ਨਾਨਕ ਮਤਾ ਕਾਹੈ ਕਉ ਥਾਨਾ । ਕਾ ਹਿਤ ਸ੍ਰੀ ਗੁਰ ਕੀਨ ਪਯਾਨਾ ॥ 3 ॥ 
ਸਭੀ ਗਾਥ ਕਹੀਐ ਸਮਝਾਇ । ਦਾਸ ਜਾਨ ਜਿਨ ਕ੍ਰੋਧ ਧਰਾਇ ॥ 


ਮਨੀ ਸਿੰਘ ਵਾਚ 
ਧਨ ਧੰਨ ਤੋਹਿ” ਬੁਧ ਉਦਾਰ । ਤੁਮ ਬਿਨ ਕੌਨ ਕਰੇ ਉਪਕਾਰ।। 4।। 
ਕਥਾ ਗੁਰ ਕੀ ਅਤਿ ਫਲਦਾਯਕ । ਸੁਖ ਦੌਨੀ ਸੋਸੇ ਭ੍ਰਮ ਘਾਇਕ । 
ਅਲਮਸਤ ਗਾਥ ਭਾਖਉ” ਸੁਨ ਲੀਜੈ । ਅਪਨੋ ਚਿਤ ਇਕਾਗਰ ਕੀਜੈ ।। 5 ।। 
ਰ ਦੋਹਰਾ 
ਕਮਲੀਆ ਪ੍ਰਥਮੇ ਨਾਮ ਤਿਹ ਗੁਰ ਨਾਨਕ ਢਿਗ ਜਾਇ । 
ਕਰਤਾਰਪੁਰ ਬੈਠੇ ਪ੍ਰਭ ਰਾਵੀ ਤਟ ਸੁਖ ਪਾਇ ॥6 ॥ 
ਚੰਪਾਈ 
ਆਇ ਕਮਲੀਆ ਗੁਰ ਪਗ ਲਾਗਾ । ਸਤਿਨਾਮ ਲੋ ਗੁਰ ਰਸ ਪਾਗਾ । 
ਸੀ ਗੁਰ ਤਾਂ ਪਰ ਭਏ ਕ੍ਰਿਪਾਲਾ । ਧਰਿਓ ਨਾਮ ਅਲਮਸਤ ਦਯਾਲਾ ।। 7 ॥ 
ਬਰੈ ਬਰੂਹ ਗੁਰ ਤਾ ਪਰ ਭਏ । ਮਾਂਗੋ ਜਉ ਤੁਮ ਇਛਾ ਕਏਂ । 
ਅਲਮਸਤ ਕਹਾ ਨਿਜ ਦਰਸ਼ਨ ਦੀਜੈ । ਇਛਾ ਇਹੁ ਮਮ” ਪ੍ਰਰਨ ਕੀਜੋ ॥ 8 ॥ 
ਦੌਹਰਾ 
ਤੀਨ ਬੇਰ ਸੀ ਮੁਖ ਕਹਾ ਮਾਂਗੋ ਜੌ ਰੁਚ ਤੋਹਿ । 
ਤਿਨੈ ਇਛ ਅਪਨੀ ਕਹੀ ਦੇਹੁ ਦਰਸ ਪ੍ਰਭ ਮੰਹਿ ॥ 9 ॥ 





1% ਪੌੌਥੀ ਕਯਾ _“ਅ ਤੇ ਦ ਪੌਥੀ ਤੌਰਿ “ਅ ਤੋਂ ਏ ਪੰਥੀ ਹਮਰੀ 


354 ਗੁਰ ਬਿਲਾਸ ਪਤਸ਼'ਹੀ ੬ 


ਚੌਪਈ 

ਤਥਾਸਤ ਬੈਨ ਗੁਰ ਕੀਨ ਉਚਾਰਾ । ਤੀਨ ਬੇਰ ਦੁਗਨੇ ਫਲ ਧਾਰਾ । 

ਛਠਮ ਰੂਪ ਕਾ ਦਰਸ਼ਨ ਕਰੋ । ਰਹੇ ਤੋਊ ਤਨ ਚਿਰ ਤਕ ਧਰੇ ॥ 10 ॥ 

ਗੁਰ ਨਾਨਕ ਕੇ ਬਚਨ ਸੁਨਾਇ । ਅਲਮਸਤ ਹਰਖ ਅਪਨੇ ਮਨ ਪਾਇ । 

ਪੰਚ ਗੁਰੂ ਕਾ ਦਰਸ਼ਨ ਪਾਯੋ । ਜਨਮ ਭਯੋ ਗੁਰ ਛਟਮ ਸੁਨਾਯੋਂ । 11 ॥ 
ਦਹਰਾ 

ਜਨਮ ਨਾਮ ਗੁਰ ਕਾ ਸੁਨਿਓ ਦਰਸ਼ਨ ਕੀ ਚਿਤ ਚਾਹਿ । 

ਗ਼ਰ ਨਾਨਕ ਰਸ ਮਗਨ ਹੁਇ ਤੀਰਥ ਕਰਨ ਗਮਾਹਿ ।। 12 ।। 

ਚ ਚੌਪਈ 

ਸੈਤ ਦਰਸ ਤੀਰਥ ਬਹੁ ਕੀਨੇ । ਦੇਦ੍ ਸਥਾਨ ਸਭੋ ਤਿਹ ਚੀਨੇ । 

ਤਾਰਤ ਫਿਰਤ ਆਏ ਪੁਨ ਤਹਾਂ । ਦਧ ਤਟ ਜਗਨ ਨਾਥ ਹੈ ਜਹਾਂ । 13 ।। 

ਦਰਸ਼ਨ ਕਰ ਮਨ ਮਹਿ ਸੁਖ ਪਾਯੋ । ਜਗਨ ਨਾਥ ਤੋਂ ਦੂਰ ਰਹਾਂਯੋਂ । 

ਸੀਤ ਕਾਲ ਨਿਸ ਅਗਨ ਜਲਾਈ । ਕਾਹੁ ਸੈ ਨਹੀ ਬਾਤ ਅਲਾਈ ।। 14। 
ਦੋਹਰਾ 

ਗੁਰ ਨਾਨਕ ਕੇ ਰਸ ਵਿਖੇ ਅਲਮਸਤ ਮਸਤ ਸਦ ਜਾਨ । 

ਕਾਹੂ ਨਹਿ ਆਦਰ ਕੀਓ ਭੋਜਨ ਜਲ ਕਉ ਆਨ ॥ 15। 

ਰ ਚੰਪਈ 

ਪਾਂਡੇ ਕੀਨ ਰੀਤਿ ਤਬ ਐਸੇ । ਨਿਤ ਨੇਮ ਤਿਨ ਕਾ ਥਾਂ ਜੈਸੇ । 

ਸਫਵਰਨਾ' ਥਾਲ ਭਰਿ ਭੋਜਨ ਪਾਇ । ਜਗਨਨਾਥ ਮੰਦਰ ਧਰ ਜਾਇ ॥ 16 ।। 

ਦੈ ਕਿਵਾੜ ਨਿਸ ਜਾਮ ਬਿਤਾਏ । ਨਿਜ ਨਿਜ ਗ੍ਰਿਹ ਗਏ ਅਤਿ ਸੁਖ ਪਾਈ । 

ਆਧੀ ਨਿਸਾ ਜਬੈ ਚਲ ਗਈ । ਅਲਮਸਤ ਰਿਦੈ ਤਬ ਖੁਧਿਆ ਭਈ ॥ 17 । 
ਦੋਹਰਾ 

ਬੋਧ ਬਿਚਾਰਿਓ ਮਨ ਵਿਖੋ ਮਮ ਸਵਾਮੀ ਕਾ ਦਾਸ । 

ਸਖਾ ਮੌਹ ਖੁਧਿਆ ਭਈ ਸੋਵਕ ਕੋਇ ਨ ਪਾਸ॥ 18।1 
ਚੌਪਈ 

ਜਗਨ ਨਾਥ ਕਿੰਕਰ ਬਪੁ ਕੀਨੋ । ਸਵਰਨ ਥਾਲ ਕਰ ਅਪਨੇ ਲੀਨੌ । 

ਅਲਮਸਤ ਅਗਰ ਰਾਖਯੋਂ ਤਹਿ ਜਾਇ । ਪੁਨ ਤੌਸੇ ਨਿਜ ਥਾਨ ਸੁਹਾਇ ।। 19 ॥ 

ਕਰ ਭੌਜਨ ਮਨ ਮਹਿ ਸੁਖ ਪਾਯੋ । ਅਲਮਸਤ ਗੁਰ ਕਾ ਜਸ ਗਾਯੋ । 

ਕਾਹੂ ਨਰ ਸੋ ਥਾਲ ਦਿਖਾਵਾ । ਰਹਾਯੋ ਮਨ” ਅਪਨੇ ਜ੍ਰਿਹ ਆਵਾ ॥ 20 । 


ਦੀ 
੫% ਪੌਥੀ ਅਵਤਾਰ %ਅ ਪੁੰਥ। ਸੌਇਨ $ਅ ਪੌਥੀ ਹਰਖਾਏ “ਅ ਤੋਂ ਦ ਪੌਥੀ ਆਗੇ $% ਪੋਥ। ਮ੧ਟ 


_ ਅਧਿਆਇ ਨਵਾਂ 355 


_ਦੌਹਰਾਂ 
ਅਲਮਸਤ ਵਿਚਾਰਿਓ ਮਨ ਵਿਖੇ ਥਾਲ ਡਾਰ ਦਧ ਜਾਇ । 
ਪੁਨ ਤੌਸੇ ਬੈਠੇ ਤਹਾਂ ਜਾਮ ਨਿਸਾ ਰਹਿ ਆਇ । 21 । 
ਚੌਪਈ 
ਜਬ ਪਾਂਡੇ ਮੋਦਰ ਢਿਗ ਆਏ । ਖੋਲ ਕਿਵਾੜ ਦਰਸ ਪ੍ਰਭ ਪਾਏ । 
ਸਵਰਨ ਥਾਲ ਤਿਨ ਦੇਖਯੋ ਨਾਹੀ । ਚਿੰਤਾ ਭਈ ਅਧਿਕ ਮਨ ਮਾਹੀ” ॥ 22 ।। 
ਕਹ ਨਰ ਮੋ ਸਿਉ ਦੇਖਿਓ ਤਹਾਂ । ਏਕ ਦਿਵਾਨਾ ਬੋਠਿਓ ਜਹਾਂ । 
ਪਾਂਡੇ ਆਇ ਤਹਾਂ ਨਿਕਟਾਰਾ । ਤਾਕੌ ਗਹਿ ਦੈ ਖੇਦ ਅਪਾਰਾ ॥ 23 ॥ 
ਦੋਹਰਾ 
ਮਸਤ ਕਹਾ ਦੁਖ ਦੇਤ ਕਿਉ ਤਿਨੈ ਕਹਾ ਤੁਮ ਚੌਰ । 
ਠਾਕਰ ਮੋਦ ਤੇ ਹਰਿਓ ਸਵਰਨ ਥਾਨ ਦਿਖ ਮੌਰ।। 24॥ 
ਚੌਪਈ 
ਇਤਨੇ ਮਹਿ ਸੂਰਜ ਪ੍ਰਗਟਾਯੋਂ । ਖੋਦ ਸੰਤ ਕਉ ਅਧਿਕ ਧਰਾਯੋਂ । 
ਗਏ ਸਿੰਧ ਤਟ ਸਭ ਇਕਠਾਏ । ਦਧ ਮਹਿ ਅਨਗਨ ਥਾਲ ਦਿਖਾਏ ।। 25 ॥ 
ਸੀਤ ਜਾਨ ਤਹਿ ਪਰੇ ਨ ਕੋਈ । ਪਕਰ ਮਸਤ ਡਾਰਿਓ ਤਹਿ ਜੋਈ । 
ਕਾਢ ਥਾਲ ਤਾਂਕੋ ਤਬ ਦੀਨਾ । ਗੁਰ ਰਸ ਮਗਨ ਖੰਦ”ਂ ਨਹਿ ਲੀਨਾ । 26 ॥ 
ਦੋਹਰਾ 
ਕਨਕ! ਥਾਲ ਕਉ ਹਾਥ ਲੈ ਪਾਂਡੇ ਹਿਯ ਹਰਖਾਇ । 
ਮੌਦਰ ਸੀ ਜਗਨਾਥ ਹਿਤ ਧਾਏ ਸੀਘਰ ਆਇ ॥ 27 ॥ 
ਚੌਪਈ 
ਆਗੇ ਬੌਧ ਹੀਏ ਰਿਸ ਕੀਨੋ । ਮੋਹਿ ਸਖੋ ਕਉ ਇਨ ਦੁਖ ਦੀਨੋ । 
ਲਾਤ ਮੁਸ਼ਟ ਕਉ ਕਰੇ ਪ੍ਰਹਾਰਾ । ਤਿਹ ਇਨ ਕੌ ਕਛ ਨਾਂਹਿ ਵਿਗਾਰਾ । 28 ॥ 
ਤਾਂਤੇ ਇਨ ਕਉ ਤਾੜਨ ਕੀਜੈ । ਬਹੁਰੋ ਖੋਦ ਕਾਹਿ ਨਹਿੰ ਦੀਜੋ । 
ਐਸ ਵਿਚਾਰ ਕਿਵਾੜ ਦਿਵਾਏ । ਪਿਖ ਪੰਡੇ ਮਨ ਅਤਿ ਬਿਸਮਾਏ ।। 29 ॥ 
ਦੌਹਰਾ 
ਅਵਲ ਜਤਨ ਅਨੇਕ ਕਰ ਖੁਲ ਨਾਂਹਿ ਕਿਵਾੜ । 
ਬਹੁਰ ਆਰਤ ਹੋਇ ਸਭ ਕੀਨੀ ਉਚ” ਪ੍ਰਕਾਰ ॥ 30 ॥ 
ਚੌਪਈ 
ਹੇ ਪ੍ਰਭ ਭੁਲ ਖਿਮਾਪਨ ਕੀਜੈ । ਔੰਗੁਨ ਭਯੋ ਆਪਿ ਕਹਿ ਦੀਜੈ । 
ਸਵਾਮੀ ਕਹਾ ਸਖਾ ਮਮ ਪਿਆਰਾ । ਕੀਨ ਪਾਪ ਤੁਮ ਤਾਕੋ ਮਾਰਾ ॥ 31 ॥ 


ਅ ਪੋਥੀ ਮੌਹਿ %ਐਅ ਪੋਥੀ ਕਜਟ “ਅ ਤੋ ਏ ਪੋਥੀ ਸੌਇਨ % ਪੌਥੀ ਕਰਕ 


356 ਗੁਰ ਬਿਲਸ ਪਤਸ਼ਾਹੀ ੬ 


ਤਾਂਤੇ ਹਮ ਤੇ ਛਿਮਾਂ ਨ ਹੋਵੇ । ਜਾਇ ਸਰਨ ਪਰਿ ਸੋ ਦੁਖ ਖੰਵੈ । 

ਆਤਰ ਹੋਇ ਪਾਂਡੇ ਸਭ ਧਾਏ । ਦੂੰ ਢ ਮਸਤ ਪਦ ਆਨ ਗਹਾਏ ॥ 32 ॥ 
ਸਵੈਯਾ 

ਔਚਰ ਡਾਰਿ ਸਭੈ ਬਿਨਤੀ ਕਰਿ ਹੇ ਪ੍ਰਭ ਭੂਲ ਖਿਮਾਪਨ ਕੀਜੈ । 

ਆਪ ਕੌ ਨਾ ਹਮ ਭੇਦ ਲਖਯੋ ਕਛੁ ਆਰਤ ਜਾਨ ਅਭੈ ਪਦ ਦੀਜੈ । 

ਸੈਤ ਸੁਨੋ ਕਛੁ ਵੈਰ ਹੀਏ ਨਹਿ ਮਸਤ ਕਹਾ ਮਨ ਆਨੰਦ ਲੀਜੈ । 

ਬੈਠ ਸੁਨੇ ਮਨ ਆਨੌਦ ਕੇ ਢਿਗ ਮੌਦਰ ਜਾਇ ਪ੍ਰਭੂ ਪਰਸੀਜੈ ॥ 33 ॥ 
ਦੋਹਰਾ 

ਮਨ ਮਹਿ ਐਸ ਵਿਚਾਰਿਓ ਚਲੋ ਨੌਰ ਇਹੁ ਤਿਆਗ । 

ਮਸਤ ਸਿਧਾਯੋ ਮਗਨ ਹੁਇ ਗੁਰ ਨਾਨਕ ਰਸ ਪਾਗ ॥ 34 ॥ 
ਚੌਪਈ 

ਜਹਿ ਸਿਧਨ ਕਾ ਮਾਨ ਗਵਾਯੋਂ । ਸੀ ਗੁਰ ਨਾਨਕ ਤੇਜ ਧਰਾਲੋ । 

ਕਰ ਗੌਸ਼ਟਿ ਸਿਧਨ ਸਿਉ ਭਾਰੀ । ਨਾਨਕ ਮਤਾ ਸੋਇ ਸੁਖ ਕਾਰੀ ॥ 35 ॥ 

ਆਗੇ ਗੋਰਖ ਮਤਾ ਕਹਾਯੋ । ਨਾਨਕ ਮਤਾ [ਨਾਮ]? ਰਖਾਯੋ । ਰ 

ਅਲਮਸਤ ਜਾਨ ਗੁਰ ਕਉ ਥਲ ਆਵਾ । ਹਰਿਓ ਤਹਾਂ ਮਨ ਮਾਹਿ ਸੁਖ ਪਾਵਾ ॥361। 
ਦੋਹਰਾ ਰ 

ਜਿਧ ਈਰਖਾ ਬਹੁ ਕਰਹਿ ਦੇਵਹਿ ਖੇਦ ਅਪਾਰ । 

ਨਿਸ ਕਉ ਆਂਧੀ ਬਹੁ ਕਰਹਿ ਪਾਥਰ ਬਰਖਾ ਧਾਰ ॥ 37 ॥ 
ਚੌਪਈ ਰ 

ਗੁਰ ਨਾਨਕ ਕਾਂ ਪੀਪਰ ਜੌਈ । ਜਾਰਿਓ ਸਿਧ ਵੈਰ ਕਰਿ ਸੋਈ । 

ਇਹ ਬਿਧ ਪਾਯੋ ਖੇਦ ਅਪਾਰਾ । ਭਗਤ ਸਿੰਘ ਅਲਮਸਤ ਪੁਕਾਰਾ । 38 । 

ਹੇ ਗੁਰ ਨਾਨਕ ਕਰੋ ਸਹਾਇ । ਛਠਮ ਰੂਪ ਧਰਿਓ ਤੁਮ ਆਇ । 

ਦਰਸ਼ਨ ਇਹ ਠਾ ਮੌ ਕਉ ਦੀਜੈ । ਕਰ ਸਹਾਇ ਇਛ ਪੂਰਨ ਕੀਜੈ! ॥ 39 ॥ 
ਦੁਹਰਾ 

ਭਗਤ ਸਿੰਘ ਦੁਖ ਦੇਖ ਤਹਿ ਨਿਜ ਮਨ ਸਹਿ ਦੂਖ ਪਾਇ । 

ਸੀ ਗੁਰ ਕਉ ਇਹੁ ਬਿਰਦ ਹੈ ਜਹਿੰ ਤਹਿ ਕਰਹਿ ਸਹਾਇ ॥ 40 ।। 
ਚੌਪਈ ਸੀ 

ਦਯਾ ਸਿੰਘ ਜਸ ਮੋਹੁ ਸੁਨਾਈ । ਮਸਤ ਗਾਥ ਮੋਹਿ ਤੌਸ ਅਲਾਈ ॥ 

ਸਤਿਗੁਰ ਮਨ ਨਵਨੀਤ ਸਮਾਨਾ । ਤੁਰਤ ਦਵਤ ਦੁਖ ਦਾਸ ਦਿਖਾਨਾ ।। 41 ॥ 

ਐਸੇ ਗੁਰ ਕਉ ਜੌ ਨਰ ਤਿਆਗ । ਈਹਾਂ ਖੇਦ ਨਰਕ" ਤਹਿ ਆਗੇ । 

ਇਹ ਮੈ" ਸੁਨੀਏ ਸਦਰ ਗਾਥਾ 1 ਕੀਨੋ ਔਰ ਗੁਰੂ ਸੁਖ ਸਾਥਾ 1 42 ।। 


ਗਿ ਤਣ 
1੬ ਪੌਥੀ ਚਰਨ %ਅ ਪੌਥੀ ਵਿਚੋਂ “ਅ ਤੋਂ ਏ ਪੰਥੀ ਮੋਹਿ ਇਛ ਪੂਰੀਜੰ “ਅ ਪੰਥੀ ਦੇ ਜਕ 


ਅਧਿਆਇ ਨੌਵਾਂ 057 

ਦੋਹਰਾ 

ਮਾਤ ਦਮੌਦਰੀ ਕੀ ਰਹੈ ਬਹਿਨ ਡਰੌਲੀ ਮਾਂਝ । 

ਰਾਮ ਨਾਮ ਸੁ ਬਡੀ ਥੀ ਯਾਦ ਪ੍ਰਾਤ ਕਰ ਸਾਂਝ ॥ 43 ।। 
ਕਥਿਤ 

ਪਤਿ ਤਿਹ ਸ਼ਾਂਤਿ ਧਰ ਸਾਂਈ ਦਾਸ ਨਾਮਵਰ, 

ਗੁਰ ਕੌ ਭਗਤ ਘਰ ਕਰੋ ਗੁਰ ਗਿਆਨ ਕੌ । 

ਨੂੰ ਨਿਕੇਤ ਰਚੇ ਦੇਵ ਵਰ ਕਿਧੌ ਸੁਰਦੇਵ, 

ਲਾਜਤ ਅਨੰਗ ਰਵਿ ਮਾਨੋ ਤੇਜ ਭਾਨ ਕੋ। 

ਪਤ ਬਾਮ ਬਾਤ ਕਰ ਪਲੌਘ ਡਹਾਯੋ ਘਰ, 

ਕਰੇ ਗੁਰ ਵਾਸ ਕਰ, ਆਏ ਗਰ ਆਨਕੋ । 

ਪ੍ਰੰਮ ਕੇ ਪ੍ਰਵਾਹ ਪਰ, ਦੌਉ ਐਸੇ ਬਾਤ ਕਰ, 

ਦੋਹ ਧਰ ਤਿਆਗ ਸਭੀ, ਗੁਰ ਕਰ ਿਆਨਕੋ ॥ 44॥ 


੍‌ ____ ਸਵੇਯਾ 
ਰਾਮੰ ਜਾਨ ਤਬੀ ਮਨ ਮੈ ਇਹੁ ਲਛ ਸਮਾਨ ਦਮੌਦਰੀ ਮਾਈ । 


ਸੋਵਕ ਭਾਵ ਰਹੇਂ ਮਨ ਮਹਿ ਪਤ ਕੌ ਗੁਰ ਅਰਜੁਨ ਗਿਆਨ ਦ੍ਾਈ 11 
ਹਰਿ ਗੋਵਿੰਦ ਨਿਤ ਧਿਆਨ ਕਰੇ ਨਿਸ ਬਾਸਰ ਤਾਂਹਿ ਨ ਔਰ ਸੁਹਾਈ । 
ਧੁਪ ਸੁਦੀਪ ਕਰੈ ਸਦ ਬੰਦਨ ਪਲੰਘ ਗੁਰ ਕਬ ਆਨ ਸਹਾਈ ॥ 45॥ 
ਦੋਹਰਾ 
ਅਹਿਨਿਸ ਇਛਾ ਮਨ ਰਹੈ ਕਬ ਆਵੇ ਮਮ! ਨਾਥ । 
ਗਰੀਬ ਪਰਸਤੋਂ ਨਾਮ ਤਿਹ ਐਂ ਸੁਨ ਦੀਨਾ ਨਾਥ ॥ 
ਰ ਕਬਿੱਤ 
ਸੁੱਖ ਤਜ ਗੁਰ ਭਜ ਜਵਰ ਤਨ ਦੁਖ ਸਜ ਪਤਿ ਤਿਿਆ ਰਸ ਰਜ ਗੁਰ ਗੁਨ ਗਾਇ ਹੈ। 
ਪ੍ਰੰਮ ਕਰ ਦੁਖ ਤਨ ਸ੍ਰਮ ਦੁਹ ਅਤਿਮਨ, ਕਹੈ ਕਬਿ ਚਿੰਦ ਘਨ ਹਮ ਹਰਖਾਇ ਹੈ । 
ਧਰਮ ਸੁਤ ਤਿਯ ਵਰ, ਸਰਮ ਕਮ ਚਿਤ ਕਰ ਗਜ ਗ੍ਰਾਹ ਰਫਧਰ ਹਮਨ ਸਹਾਇ ਹੈ । 
ਵਿਰਹ ਤਨ ਅਹਿ ਨਿਸ ਬਿਨ ਪ੍ਰਭ ਕਹ ਕਿਸ ਰਛ ਜਿਸ ਕਿਸ ਕਰ ਅਸ ਸੁ ਅਲਾਇ 
ਹੈ 47॥ 
ਦੰਹਰਾ 
ਪ੍ਰੰਮ ਮਗਨ ਦੋਨੋਂ ਭਏ ਰਹੀ ਨ ਦੇਹ ਸੰਭਾਰ । 
ਪ੍ਰੰਮ ਤਾਪ ਤਨ ਤਾਇਓ ਕੀਨੀ ਦਹ ਪੁਕਾਰ ।। 48 ॥ 
ਤਿਯ ਭਾਖਤ ਪਤਿ ਚਲ ਤਹਾਂ ਪਤਿ ਕਹਿ ਤਾਂਹਿ ਨ ਜਾਇ। 
ਹਮ ਜੁੜ ਤਾਰਹਿ ਦੇਸ ਕਉ ਸ੍ਰੀ ਗੁਰ ਇਹ ਠਾਂ ਆਇ ।। 49 । 
ਭਗਤ ਸਿੰਘ ਪ੍ਰੰਮੀ ਸਦਾ ਪ੍ਰੀਤਮ ਪਰ ਧਰ ਮਾਨ । 
ਪ੍ਰੀਤਮ ਪ੍ਰੋਮੀ ਦੇਖ ਦਿਸ ਜਾਵੈ ਤਿਆਗ ਸਿਆਨ ॥ 50 ॥ 


“ਅ ਪੋਥੀ ਰਿਦ £ਅ ਪੌਥੀ ਮੋਹਿ “ਏ ਪੋਥੀ ਤਿਨਹਿ 


3568 ਗੁਰ ਬਿਲਾਸ ਪਾਤਸ਼ਾਹੀ ੬ 


ਚੋਪਾਈ 
ਲਿਖ ਪਾਤੀ ਗੁਰ ਨਿਕਟ ਪਠਾਈ । ਹੈ ਗੁਰ ਹਮ ਕਉ ਦਾਸ ਲਖਾਈ । 
ਦੇਹ ਦਰਸ ਪ੍ਰਭ ਦੇਰ ਨ ਠਾਨੌ । ਵਤਸਲ ਦਾਸ ਬਿਰਦ ਪਹਿਚਾਨ 1 21 ।। 
ਦਾਸਾਂ ਜਾਨ ਦਰਸ਼ਨ ਹਮ ਦੀਜੋ । ਇਛ ਪ੍ਰਰ ਕਰ ਜਸ ਬਡ ਲੀਜੋ । 
ਰਾਮ ਬਿਨਤੀ ਅਧਿਕ ਲਿਖਾਈ । ਦਰਸ਼ਨ ਬੈਹਿਨ ਦੀਜੈ ਮਮ ਆਈਂ ॥ 52 ॥ 
ਦੋਹਰਾ 
ਅਦਿ ਸ਼ਬਦ ਤੂੰ ਈਸਰੀ ਦਯਾ ਸਿੰਧ ਕੀ ਨਾਰ । 
ਪ੍ਰਾਨ ਬਿਨਾਸਨ ਕਛੂ ਹੈ ਦੈ ਦਰਸ਼ਨ ਮਮ ਤਾਰ 1 22 ।। 
ਚੌਪਈ 
ਯਾ ਪਾਤੀ ਲਿਖ ਦੂਤ ਪਠਾਯੋ । ਸੁਧਾ ਸਰੋਵਰ ਤਤ ਛਿਨ ਆਯੋ । 
ਆਗੇ ਸ੍ਰੀ ਗੁਰ ਮਤਰਜਾਮੀ । ਨਿਜ ਮਹਿਲੀ ਬੈਠੇ ਸੁਖਧਾਮੀ ॥ 54 ।। 
ਤਤ ਛਿਨ ਅਯੌ ਦੂਤ ਗੁਰ ਆਗੇ । ਕਰ ਬਿਨਤੀ ਮਨ ਮਹਿ ਸੁਖ ਪਾਗੇ । 
ਕਰ ਦਰਸ਼ਨ ਪੁਨ ਪਾਤੀ ਦੀਨੀ । ਸ੍ਰੀ ਗੁਰ ਹਰਖਤ ਨਿਜ ਕਰ ਲੀਨੀ ॥ 55 ॥ 
ਦੋਹਰਾ 
ਵਾਚ ਪਤਿਕਾ ਹਰਖ ਧਰ ਦਮੌਦੀੀ ਸੁਨ ਹਰਖਾਇ । 
ਪ੍ਰੋਮ ਤਾਪ ਸੁਨ ਤਾਹਿ ਕੌ ਧੈਨ ਗੁਰ ਹਾਸ ਕਰਾਇ ।। 26 ॥ 
ਕੋਤਲੀਆ 
ਮਾਤ ਦਮੌਦੀ ਕੌ ਤਬੈ ਸ੍ਰੀ ਗੁਰ ਕੀਨ ਉਚਾਰ । 
ਯਾਦ ਕੀਓ ਤਿਨ ਮੌਹ ਕੌ ਤੁਮਰੇ ਸਾਥ ਨ ਪਿਆਰ । 
ਤਮਰੇ ਸਾਥ ਨ ਪਯਾਰ ਬੈਹਿਨ ਤੁਮ ਭਾਖਤ ਮੌਰੀਂ | 
ਤਿਨੈ' ਪ੍ਰੀਤਿ ਕਰ ਤਿਆਗੇ ਪ੍ਰੀਤਿ ਤੁਮ ਰਾਖਤ ਹੋਰੀ । 
ਘਨੀ ਪ੍ਰੀਤਿ ਮਮ ਸਾਥ ਮਾਤ ਕਹਿ ਤਾਹ ਕੀ । 
ਮੰਹ ਵਿਡੌਬਨ ਨਾਹਿ ਦਾਸ ਵਹ ਨਾਹਿ ਕੀ। 
ਅੜਿਲ 
ਸਨੇ ਮਾਤ ਕੇ ਬੈਨ ਗੁਰ ਸੁਖ ਪਾਇਓ । 
ਬਰੰ ਬ੍ਹ ਬਚ ਭਾਖ ਮਾਤ ਸੌ ਗਾਇਓ । 
ਜੌ ਤਮ ਭਏ ਕ੍ਰਿਪਾਲ ਆਗਿਆ ਮੌਹਿ ਕਰ । 
ਹੋ ਬਡੀ ਬੰਹਿਨ ਕਾ ਦਰਸ਼ਨ ਕਰ ਤਹਿ ਦੁਖ ਹਰ ।। 58 ॥ 
_ਦਹਰਾ 
ਯਾਦ ਕੀਓ ਤਮ ਕ੍ਉ ਪ੍ਰਭੂ ਦੋ ਦਰਸ਼ ਦੁਖ ਕਾਟ । 
ਤਥਾਸਤ ਬਚ ਗੁਰ ਗ'ਇਓ” ਫੋਰ ਜਾ ਕੇ ਨਾਯੋ ਮਾਤ ਲਿਲਾਟ ।। 59,॥ 


4੬ 
£%( ਧੌਥ] ਕਿਕਰ £% ਪੋਥੀ ਹਸ 


% ਧਿਆਇ ਨੰਵਾਂ 359 
ਚੌਪਦੀ 
ਗੈਗ ਮਾਤ ਕਉ ਗੁਰੂ ਸੁਨਾਯੋ । ਪਾਤੀ ਆਈ ਬੋਲ ਪਠਾਯੋ । 
ਤੋਰ ਸੁਨਖਾ ਬੈਹਿਨ ਵਡ ਜੋਈ । ਪਤਿ ਜੁਤ ਪ੍ਰੌਮ ਤਾਪ ਤਨ ਹੋਈ ।। 60 ।। 
ਤਿਨੋ ਪ੍ਰੋਮ ਲਿਖਿਓ ਅਤਿਅੰਤਾ । ਆਗਿਆ ਤੁਮਰੀ ਚਹੁ ਦੁਖ ਹੈਤਾਂ । 
ਕਹਾ ਮਾਤ ਜਗ ਮਾਹਿ ਏਹ ਭਾਵੈ । ਪ੍ਰੋਮੀ ਮਿਲ ਗੁਰ ਕਉ ਸੁਖ ਪਾਵੈ ॥ 61 ॥ 
ਦੋਹਰਾ ਰ 
ਤਾਂਤੇ ਤਿਨਕੌ ਦਰਸ ਦੈ ਹੈ ਗੁਰ ਕਰੋ ਨਿਹਾਲ । 
ਦੁਖ ਨਿਵਾਰ ਤੁਹਿ ਨਾਮ ਹੈ ਸਦਾ ਸਦਾ ਕਿਰਪਾਲ ॥ 62 ।। 
ਭਗਤ ਸਿੰਘ ਤਪ ਗਿਆਨ ਤੇ ਪਰੋ ਪ੍ਰੰਮ ਪਹਿਚਾਨ । 
ਸਦਾ ਪ੍ਰੋਮ ਵਸ ਗੁਰ ਰਹਹਿ ਜਾਨਹਿ ਨਾਂਹਿ ਧਿਆਨ ॥ 63 ॥ 
ਚੌਪਈ 
ਤਾਂਹਿ ਪ੍ਰੋਮ ਗੁਰੁ ਕਾ ਮਨ? ਹਰਯੋ । ਦੁਤੀ ਮਸਤ ਰਗ ਕਰਖਨ ਧਰਿਯੋ । 
ਮਾਨੋ ਦੋ ਰੌਗ ਸੈਪਟ ਭਈ । ਮਧ ਦਰਸ ਗੁਰ ਮਾਣਕ ਲਈ ।। 64 1 
ਮਗਨ ਹੋਇ ਗੁਰ ਐਸ ਅਲਾਯੋਂ । ਸੁਨਹੁ ਮਾਤ ਤੁਮ ਐਸ ਕਰਾਂਯੋ । 
ਸਨੁਖਾਂ ਸਾਥ ਲੀਏ ਤੁਮ ਜਯੋ । ਜਾਹਿ ਤਹਾਂ ਇਛ ਪਰਰਨ ਕਯੋ ॥ 65 ॥ 
ਨਾਨਕ ਮਤੇ ਦਰਸ ਮੌਹਿ ਜਾਵਹੁੰ । ਤਿਸੀ ਪੰਥ! ਤੁਮਰੇ ਪਹਿ ਆਵਹੁ । 
ਮਾਤ ਗੁਰੂ ਕੇ ਬਚਨ ਸੁਨਾਏ । ਕੀਨ ਤਿਆਰੀ ਅਤਿ ਹਰਖਾਏ ।। 66 ।। 
ਦੌਹਰਾ 
ਸਨਖਾਂ ਦੁਇ ਸੈਗ ਮਾਤ ਲੈ ਦਾਸੀ ਦਾਸ ਅਪਾਰ । 
ਬਚਨ ਮਾਨ ਪਿਆਨਾ ਕੀਓ ਭਲ ਮਹੂਰਤ ਧਾਰ । 67॥ 
ਚੌਪਈ 
ਦਰਬਾਰ ਬੋਦਨਾ ਮਾਤਾ ਕਰੀ । ਅਰਧ ਵਿਸਾਖ ਹਰਖ ਮਨ ਧਰੀ । 
ਸੰਦਰ ਰਥ ਚੜ ਕੀਨ ਪਯਾਨਾ । ਸਾਥ ਸਨਖਾਂ ਹਰਖ ਧਰ ਨਾਂਨਾ 1 68 । 
ਦਾਸੀ ਬਹਿਲਾਂ ਦਾਸ ਤੁਰੋਗਾ । ਚਲੋਂ ਮਾਤ ਸੰਗਿ ਧਾਰ ਉਮੰਗਾ । 
ਤਾਰਨ ਤਰਨ ਪ੍ਰਿਥਮ ਦਿਨ“ ਵਾਸਾ । ਕਰ ਮਜਨ ਕੀਨੀ ਅਰਦਾਸਾ 69 ॥ 
ਦੋਹਰਾ 
ਕਰ ਪਯਾਨ ਤਹਿ ਤੈ ਤਬੈ ਪੰਥ ਰੋਨ ਬਸ ਸੋਇ । 
ਚਤਰਥ ਦਿਨ ਪਹੁੰਚੇ ਤਹਾਂ ਮਨ ਮਹਿ ਆਨੰਦ ਹੋਇ ।! 70॥ 
ਰ ਚੌਪਈ 
ਆਗੇ ਰਾਮੌ ਇਮ ਸੁਨ ਪਾਈ । ਸਨਖਾਂ ਸਹਤ ਮਾਤਾ ਜੀ ਆਈ । 
ਅਤਿ ਅਨੌਦ ਧਰ ਆਗੇ ਦੌਰੀ । ਪ੍ਰੰਮ ਚਾਖ ਮਦ ਮਾਨੋ ਬੌਰੀ । 71 । 


£% ਤੋ ਦ ਪੋਥ) ਨਾਹ % ਪੋਥੀ ਰਿਦ “ਅ ਪੌਥੀ ਰਾਗ “£ ਪੋਥੀ ਕੀਓਂ 


360 ਗੁਰ ਬਿਲਾਸ ਪਾਤਸ਼ਾਹੀ ੬ 


ਦੌਰ ਮਾਤ ਕੇ ਪਗ ਲਪਟਾਈ । ਮਾਨੋ ਰੌਕ ਸੁ ਨਉ ਨਿਧਿ ਪਾਈ । 
ਮਾਤਾ ਧੀਰਜ ਦੀਨ ਅਪਾਰਾ । ਅੰਕ ਮਾਲ ਧਰ ਬਾਰੈਬਾਰਾ ।। 72 ॥ 
ਦੋਹਰਾ 
ਬਹੁਰ ਦਮੌਦਰੀ ਮਾਤ ਕੇ ਗਹੇ ਚਰਨ ਹਰਖਾਇ । 
ਮਾਤ ਸੀਸ ਗਹਿ ਅੰਕ ਧਰ ਆਨੌਦ ਕਸਲ ਅਲਾਇ ॥ 73 ॥ 
ਚੌਪਈ 
ਬਹੁਰੋ ਰਾਮੌ ਧੀਰ ਧਰਾਈ । ਮਾਤ ਨਾਨਕੀ ਅੰਕ ਮਿਲਾਈ । 
ਸੀਸ ਹਾਥ ਧਰਿ ਐਸ ਅਲਾਯੋਂ । ਅਟਲ ਸੁਹਾਗਨ ਖੋਦ ਰਹਾਯੋ ।। 74॥ 
ਤਬ ਅਨੌਦ ਧਰ ਨਿਜ ਗ੍ਰਿਹਿ ਆਈ । ਜਿਉ ਨਕੇਤਿ ਨਵੀਨ ਸੁਹਾਈ । 
ਤਿਹ ਨਾਂ ਡੋਰਾ ਦੀਓ ਬਨਾਇ ! ਕਿਆ ਉਪਮਾ ਕਵਿ ਗ੍ਰਿਹਿ ਕੀ ਗਾਇ ॥ 75 ॥ 
__ ਦੋਹਰਾ 
ਸਾਂਈ ਦਾਸ ਗ੍ਰਿਹ ਜੋ ਰਹੇ ਹਰਿ ਗੋਬਿੰਦ ਕੇ ਹੇਤ । 
ਤਾ ਸਮਸਰ ਪਾਵੇ ਨਹੀ` ਸਰਪਤ ਕੋਰ ਨਿਕੇਤ ।। 76 ।। 
ਪਲੰਘ ਡਜਾਇ ਸੁ ਤੀਨ ਤਬ ਧਰ ਪ੍ਰਸਾਦਿ ਗੁਰ ਤਾਹਿੰ । 
ਸਾਂਈ ਦਾਸ ਪਗ ਧੁਰ ਮੈ ਲੋਟਤ ਭਯੋ ਸੁਹਾਇ ॥ 77 ॥ 
ਚੌਪਈ 
ਤਿਯ ਜਾਇ ਤਬ ਐਸ ਅਲਾਈ । ਹੋਂ ਪ੍ਰਭ ਉਠੋ ਮਾਤ ਬਡ ਆਈ । 
ਸਨਤ ਬਚਨ ਹੌਯੌ ਸਵਧਾਨ । ਪਿਆਰੀ ਆਏ ਕ੍ਰਿਪਾ ਨਿਧਾਨ । 78।। 
ਰ ਦੌਹਰਾ 
ਕਹ ਦਾਰਾ ਗੁਰ ਆਯ ਹਹਿ ਪਾਛੇ ਮਾਤਾ ਆਇ । 
ਮੌਹ ਬਚਨ ਤਹਿ ਸੰਗ ਹੈ ਚਲ ਦਰਸ ਤਮ ਪਾਇ ।। 79 ॥ 
| ਛੱਪੈ ।। 
ਤਬ ਪਤਿ ਕੀਨ ਉਚਾਰ ਸਫਲ ਜਗ ਜਨਮ ਤੁਮਾਰਾ । 
ਇਛ ਪੁਰ ਕਰ ਤੋਹਿ ਦਰਸ ਦੇ ਬੋਹਿਨ ਸੁਧਾਰਾਂ । 
ਹਮ ਅਵਗੁਣ ਭਰ੍ਹਪਰ ਦੇਖ ਗੁਰੁ ਮੋਹਿ ਭੁਲਾਏ । 
ਤਮ ਪਿਆਰੀ ਸੁਖ ਪਾਇ ਇਛ ਮਮ ਨਾਂਹਿ ਪ੍ਰਜਾਏ । 
ਕਹ ਦਾਰਾ ਪਤਿ ਧੀਰ ਧਰਿ ਕਛ ਦਿਨ ਪਾਂਛੌ ਆਇ ਹਹਿ । 
ਚਲੰ ਦੇਰ ਤਜ ਦਰਸ ਕਰ ਮਾਤ ਉਠੇ ਸੁਖ ਪਾਯ ਹਹਿਂ । 80 ॥ 
ਅੜਿਲ 
ਗਰਿ ਅੰਚਰ ਪ੍ਰਸਾਦਿ ਮਾਤ ਢਿਗ” ਲਿਆਇਯੋ । 
ਮਾਤ ਦਰਸ ਸੁਖ ਪਾਇ ਚਰਨ ਲਪਟਾਯੇ । 


£ਅ ਪੰਥੀ ਸਦ “%% ਪੋਥੀ ਪਾਸ 


ਅਧਿਆਇ ਨੰਵਾਂ 361 


ਗੈਂਗ ਧੀਰ ਬਹੁ ਦੀਨ ਕਹਯੋ ਕਰ ਜੌਰ ਕਰ । 
ਹੋ ਮਾਤ ਗੁਰੂ ਕਬ ਆਇ ਕਹੋ ਮੁਹਿ ਹਰਖ ਧਰ ॥ 81 । 
ਕਹਿਯੋ ਮਾਤ ਧਰ ਧੀਰ ਗੁਰੂ ਭੀ ਆਇ ਹਹਿੰ । 
ਨਾਨਕ ਮਤੇ ਕੀ ਇਛਾ ਤਿਹ ਠਾਂ ਜਾਇ ਹਹਿੰ ।। 
ਤਿਸੀ ਪੰਧ ਫਿਰ ਇਹ ਨਾਂ ਦਰਸ਼ਨ ਦੇਹ ਹਹਿੰ । 
ਹੋਂ ਸੁਨਤ ਧੀਰੁ ਮਨ ਪਾਇ ਗੁਰੂ ਸੁਖ ਲੇਹੁ ਹਹਿਂ ।। 82 ॥ 
ਦੋਹਰਾ 
ਸਾਂਈ ਦਾਸ ਮਨ ਹਰਖ ਹੁਇ ਬਹੁਰ ਚਰਨ ਲਪਟਾਇ । 
ਗੁਰੁ ਮਹਿਲ ਲਖ ਮਾਤ ਸਮ ਆਨੰਦ ਧਾਰ ਮਹਾਇ । 83 ।। 
ਚੌਪਈ 
ਇਹ ਬਿਧ ਗਾਥਾ ਭਈ ਅਪਾਰਾ । ਭਾਖਓ” ਕਥਾ ਗ੍ਰੰਥ ਬਢਵਾਰਾ । 
ਗੰਗ ਮਾਤ ਸੁਖ ਸਿਉ” ਪਹੁੰਚਾਈ । ਡਰੋਲੀ ਮਾਝ ਰਹੀ! ਸੁਖਪਾਈ ।। 84 ॥ 
ਏਕ ਦਾਸ ਗੁਰੁ ਨਿਕਟ ਪਠਾਯੋ । ਤਤ ਛਿਨ ਦਾਸ ਗੁਰੂ ਪੈ ਆਯੋ। 
ਸਭ ਬ੍ਰਿਤੋਤ ਗੁਰੁ ਕੌ ਕਹ ਦੀਨੋਂ । ਸ੍ਰੀ ਗੁਰੁ ਹਰਖ ਸੁਨਤ ਚਿਤ ਲੀਨੋ ॥ 85 ।। 
ਦੋਹਰਾ 
ਮਸਤ ਦਿਸਾ ਚਿਤਵਨ ਕਰੀ ਸਰੀ ਗੁਰੂ ਭਏ ਤਿਆਰ । 
ਜੇਠ ਦੂਜ ਦਿਨ ਅਹਿਪਤੀ ਦਾਸ ਰਛ ਕਰਤਾਰ ।। 86 ॥ 
ਕੌਲਾਂ ਗ੍ਰਿਹਿ ਗੁਰ ਜਾਤ ਭਏ ਧੀਰਜ ਤਾਕੌ ਦੀਨ । 
ਨਾਨਕ ਮਤੇ ਸੁ ਦਰਸ ਕਰ ਆਵਹਿ ਤੁਹਿ ਢਿਗ ਦੀਨ ।। 87 ॥ 
ਕਹਿ ਕੌਲਾਂ ਜਸ ਇਛ ਤਮ ਮੋ ਬਲਿ ਨਾਹੀ” ਜਾਨ । 
ਸੋਵ ਹਿਤ ਤਬ ਦਾਸ ਦੈ ਧੀਰਜ ਦੈ ਸੁਰ ਮਾਨ ॥ 88।। 
ਗੁਰਦਾਸ ਬੁਢੇ ਕਉ ਸੌੱਪ ਕੇ ਨਮਰ ਸੌਨ ਸੁਧ ਹੇਤ । 
ਅਰਧ ਸਹੈਸਰ ਸੈਗ ਲੰ ਚਲੋਂ ਸੋ ਮਯਾ? ਨਿਕੌਤ ।। 89 ॥ 
ਦਰਬਾਰ ਤਖਤ ਕਉ ਬੋਦਨਾ ਕੀਨਾ ਬਹੁਰ ਪਿਆਨ ॥ 
ਦਾਸ ਪ੍ਰੀਮ ਮਨ ਕਰਖਿਯੋ ਚਾਲੋਂ ਕ੍੍‌ਪਾ ਨਿਧਾਨ ॥ 90 ॥ 
ਚੌਪਈ - 
ਪੰਥ ਗਾਥ ਬਹੁ ਕਥਾ ਬਧਾਵੈ । ਕਵਿ ਮਨ ਭਾਰ ਖੰਦ ਕਉ ਪਾਵੇ । 
ਤਾਂਤੇ ਪੰਥ ਕਥਾ ਨਹਿੰ ਭਾਖੀ । ਭਾਈ ਕਕ੍ਹੋ ਸੁਨੀਯੇ ਗੁਰ ਸਾਖੀ ॥ 91 ॥ 
ਕਰ੍ਹੇ ਮਾਂਝ ਪਿੰਗਲ ਦਿਗ ਹੀਨਾ । ਰਹੇ ਸਦਾ ਗੁਰ ਕੇ ਰਸ ਲੀਨਾ । 
ਮਨ ਮਹਿ ਚਾਹਤ ਚਲਯੋ ਨ ਜਾਵੇ ! ਨੋਤ ਅੰਧ ਨਹਿ ਪੰਥ ਦਿਖਾਵੇ । 92॥ 


£ਅ ਪੌਥੀ ਟਿਕੀ “ ਪੋਥੀ ਜੌ _“ਅ ਪੰਥੀ ਕ੍ਰਿਥ 


362 ਰ ਗੁਰ ਬਿਲ'ਸ ਪਾਤਸ਼ਾਹੀ ੬ 


ਦੋਹਰਾ 
ਇਫ਼ਾ ਮਨ ਏ ਭਾਂਤ ਕਰਿ ਸਭ ਘਟਿ ਕੀ ਗੁਰ ਜਾਨ । 
ਦਰਸ ਦਾਸ ਕੌ ਦੇਹਿਗੇ ਸੀ ਗੁਰੁ ਮਯਾ ਨਿਧਾਨ ॥ 93 । 
ਸੀ ਗੁਰ ਮਨ ਕੀ ਜਾਨ ਕਰ ਪਹੁੰਚੇ ਤਿਹ ਠਾਂ ਆਇ । 
ਪਿੰਗਲ ਸੁਨ ਚਰਨਨ ਪਰਾ ਤਾਹਿ ਤਾਹਿ ਸੁ ਅਲਾਇ ।। 94 ॥ 
ਸ੍ਰੀ ਗੁਰ ਕਹ ਉਠ ਪ੍ਰਾਨ ਪ੍ਰੰ ਕਹ ਪ੍ਰਭ ਚਰਨ ਨ ਛੌਰ । 
ਨੰਨ ਅਮੀ ਰਜ ਚਰਨ ਕੀ ਬਡੇ ਭਾਗ ਭਏ ਮੌਰ 1। 95 11 
ਚੌਪਈ 
ਜਬੈ ਚਰਨ ਰਜ ਨੇਤ ਡਾਰੀ । ਭਏ ਸੁਧ ਦਿਗਿ ਜੋਤ ਅਪਾਰੀ । 
ਹਰਿ ਗੋਬਿੰਦ ਕਾ ਰੂਪ ਲਖਾਯੋ । ਅਤਿ ਆਨੌਦ ਨਿਜ ਮਨ ਮਾਹਿ ਪਾਯੋ । 96 ॥ 
ਤਾ ਸਮ ਆਨੰਦ ਭਯੋ ਜੁ ਤਾਕੋ । ਕਾਹ ਗਮ ਨਹਿ ਜੋ ਗਿਨ ਸਾਕੋਂ । 
ਪਿੰਗਲ ਸੀ ਗੁਰ ਦਰਸ ਨਿਹਾਰਾ । ਕਪਾਟ ਖੁਲੇ ਭਰਮ ਦੂਰ ਨਿਵਾਰਾ ॥ 97॥ 
ਦੋਹਰਾ 
ਸੀ ਗੁਰ ਕੀ ਉਸਤਤੀ ਕਰੀ ਸੂਨਹੁ ਸੌਤ ਮਨ ਲਾਇ । 
ਪ੍ਰੰਮ ਮਗਨ ਹੋਯੋ ਤਬੈ ਐਸੇ ਬਚਨ ਅਲਾਇ ॥ 98 ॥ 
ਭੁਜੋਗ 
ਭਵੈ ਪਾਰ ਦਾਸ ਕਰੋ ਬੋਦ ਗਾਵੈ । ਨਿਤ ਨੇਤਿ ਬੇਦ ਨਹੀ" ਅੰਤ ਪਾਵੈ । 
ਤੁਹੀ ਰਾਮ ਰੂਪ ਸੁਭੀਖੰ ਉਧਾਰੇ । ਨਰੋ ਸਿੰਘ ਹਰੈ ਦਾਸ ਦੋਖੀ ਬਿਦਾਰੇ 1 99 ॥ 
ਸਦਾ ਦਾਸ ਪਿਆਰੇ ਪ੍ਰਭੂ ਦੀਨ ਦਿਆਲਾ । ਬਸੇ ਦਾਸ ਅੰਗਦ ਰਿਦੇ ਤੌਰ ਆਲਾ । 
ਸਭੀ ਰੂਪ ਧਾਰੇ ਤੁਮੇਂ ਦੀਨਾਂ ਹੇਤੇ । ਹਰੋ ਭਾਰ ਮੌਰਾ ਨਹੀ” ਪਾਇ ਭੇਤ ॥ 100 ॥ 
ਮੰਮ ਮੁੜ ਜੋਤ ਜਸੰ ਕੌਸ ਗਾਵਹੁੰ । ਤਹੀ ਤਤ ਰੂਪੀ ਨਹੀ” ਤਾਂਹਿ ਪਾਵਹੁੰ ।। 
ਪ੍ਰਭੂ ਮੋਹਿ ਇਛਾ ਬੰਸ ਹੀਯ ਮੌਰੇ । ਐਸ ਬੈਨ ਭਾਖੇ ਜੁਗੋ” ਹਾਥ ਜੇਰੋ ॥ 101 ॥ 
ਦੋਹਰਾ 
ਕਿ੍‌ਪਾ ਸਿੰਧ ਹਰਖਤ ਭਏ ਬਰੋਬ੍ਰਹ ਕਹ ਤਾਂਹਿ । 
ਮਾਂਗੋ ਬਰ ਜੋ ਚਾਹ ਤੋਂ ਮਨ ਮੈ ਧਾਰ ਉਮਾਹਿ ॥ 102 । 
ਚੌਪਈ 
ਪਿੰਗਲ ਕਹਿ ਦਰਸ਼ਨ ਮਮ ਦੀਜੈ । ਰਿਦੈ ਵਾਸ ਇਛ ਪੁਰਨ ਕੀਜੈ । 
ਤੀਨ ਬੇਰ ਗ੍ਰਰ ਮਾਂਗ ਅਲਾਈ । ਤਾਂਹਿ ਦਰਸ ਕੀ ਇਛ ਸੁਨਾਈ । 
ਸੀ ਗੁਰ ਕਹਾ ਦਰਸ ਤੁਮ ਕਰੋਂ । ਤੀਨ ਰੂਪ ਹਮਰੇ ਦ੍ਗਿ ਧਰੋਂ । 
ਇਹ ਮਮ ਰੂਪ ਨਵਮ ਦਰਸਾਵਹੌ । ਦਸਮ ਰੂਪ ਦਿਖ ਦੇਹ ਤਜਾਵਹੌ ॥ 103 ॥' 


੧% ਪੋਥੀ ਧਰਮ _“£ ਪੌਥੀ ਢੋਇ 


ਅਧਿਆਇ ਨੰਵਾਂ 363 
ਦੋਹਰਾ 

ਬਹੁਰ ਧਾਮ ਗੁਰ ਜਾਇ ਹੋ ਸੁਨ ਪਿੰਗਲ ਸੁਖ ਮਾਨ । 

ਹਾਥ ਜੌਰ ਬਿਨਤੀ ਕਰੀ ਸਰੀ ਗੁਰ ਮਯਾ” ਨਿਧਾਨ ॥ 104 ॥ 
ਚੌਪਈ 

ਮਮ ਦਿੰਗ ਕਰੋ ਔਧ ਸੁਖ ਪਾਵਉ । ਤੌਹਿ ਦੇਖ ਨਹਿੰ ਔਰ ਦਿਖਾਵਉ” । 

ਸ੍ਰੀ ਗੁਰ ਕਹਾ ਨੈਨ ਤੁਮ ਧਾਰੇ । ਸਭੀ ਵਿਸ ਹਰਿ ਰੂਪ ਨਿਹਾਰੋ । 

ਅਸ ਕਹਿ ਕੀਨੋ ਤਹਿ ਉਪਦੇਸਾ । ਸਤਿਨਾਮ ਰਿਦ ਮਾਂਹਿ ਪਰਵੇਸਾ । 

ਪਿਗਲ ਸਤਿਨਾਮ ਰਿਦ ਆਯੋ । ਸੁਧ ਸ਼ਾਂਤ ਹੁਇ ਮਨ ਸੁਖ ਪਾਯੋ ॥ 102 ॥ 
ਦੋਹਰਾ 

ਜੋਠੇ ਆਦਿਕ ਚਾਰ ਸਿਖ ਤਾਂ ਸਿਉ ਚਰਚਾ ਕੀਨ ! 

ਪਿੰਗਲ ਨਿਸ਼ ਜਾਗਤ ਰਹਯੋਂ ਸਤਿਗੁਰ ਕੇ ਰਸ ਲੀਨ ।। 106 ॥ 

ਤੀਨ ਦਿਵਸ ਗੁਰ ਤਹਿ ਰਹੇ ਅਤਿ ਆਨੰਦ ਸੁਖ ਧਾਰ । 

ਬਹੁਰੋ ਕੀਨ ਪਿਆਨ ਗੁਰ ਭਗਤ ਸਿੰਘ ਸੁ ਮੁਰਾਰ ॥ 1071 

ਪੈੱਥ ਚਰਿਤ ਗੁਰ ਕਰਤ ਬਹੁ ਗੈਗ ਕੀਨ ਇਸਨਾਨ । 

ਚਰਨ ਗੁਰ ਲਖ ਜਾਨਵੀ ਨਿਜ ਪਾਵਨ ਜੀਅ ਜਾਨ । 10811 
ਸੋਰਠਾ 

ਦੀਨੋ ਦਾਨ ਅਪਾਰ ਬਿਪ੍ਰਨ” ਕਉ ਸ੍ਰੀ ਗੁਰ ਕਹਾ । 

ਭੋਜਨ ਵਾਰ ਨ ਪਾਰ, ਦੇਤ ਅਸੀਸੈ ਮੁਦਤ ਮਨ।। 102 ॥ 
ਚੌਪਈ 

ਤੀਨ ਦਿਵਸ ਗੰਗਾ ਤਟ ਰਹੇ । ਹਰਿ ਗੋਬਿੰਦ ਗੁਰ ਆਨੰਦ ਲਹੇ । 

ਕਰ ਮਜਨ ਪੁਨ ਕੀਨ ਪਯਾਨਾ । ਨਾਨਕ ਮਤੇ ਓਰ ਸੁਖ ਮਾਨਾ । 

ਹਾੜ ਪ੍ਰਿਥਮ ਦਿਨ ਤਹ ਪਹੁੰਚਾਏ । ਨਾਨਕ ਮਤੇ ਦਰਸ ਗੁਰ ਪਾਏ । 

ਸੁਨ ਅਲਮਸਤ ਸੀ ਗੁਰ ਆਯੋਂ । ਅਤਿ ਆਨੌਦ ਨਿਜ ਮਨ ਮੋ” ਪਾਯੋ ॥ 110 ॥ 
ਦੋਹਰਾ 

ਗੁਰੁ ਨਾਨਕ ਸਮ ਦੇਖਯੋ ਕੀਨੀ ਉਸਤੁਤ ਅਪਾਰ । 

ਸੋਵਕ ਕੇ ਨਿਸਤਾਰ ਹਿਤ ਹੋਂ ਗੁਰ ਦੀਨ ਦਿਦਾਰ ।। 111 ॥ 

ਸ੍ਰੀ ਗੁਰ ਤਹਿ ਕੁਸਲ ਬਝੀ ਤਹਿ ਕਹਿ ਕ੍ਰਿਪਾ ਤਮਾਰ । 

ਸਿਧ ਖੋਦ ਪੀਪਰ ਜਰਯੋ ਹੈ ਪ੍ਰਭ ਸਰਨ ਉਬਾਰ ।। 112 
ਸਵੇਯਾ 

ਧੀਰ ਦੀਓ ਤਿਨਕੌ ਕਰ ਪੰਕਜ ਨੀਰ ਕਮੋਡਲ ਪੂਰ ਮੰਗਾਯ । 

ਸਤਿਨਾਮ ਕੌ ਮੌਤ ਉਚਾਰ ਕੀਯੌ ਜਲ ਡਾਰ ਦੀਓ ਭਵ ਪੀਪਰ ਆਯ । 


ਮਅ ਪੌਥੀ ਕ੍ਰਿਪਾ &ਅ ਪੌਬੀ ਦਰਜਨ $ਅ ਤੇ ਦ ਪੰਥੀ ਮਾਹਿ ੧ 


364 ਗੁਰ ਬਿਲ'ਸ ਧਾਤਸ਼'ਹੀ ੬ 


ਟਾਸ ਅੰ ਪਾਤ ਹਰੇ ਸਭ ਅੰਗਨ ਦੇਖਕੌ ਮਸਤ ਰਿਦੇ ਹਰਖਾਯੋ” । 

ਘੋਰ ਕੌ ਕੁੱਕਮ ਛਿਰਕ ਦੀਓ ਸਬ ਪੀਪਰ ਪਾਤਨ ਮਹਿ ਲਪਟਾਯੋ ।। 113 ॥ 

ਸਰੀ ਮੁਖ ਐਸ ਉਚਾਰ ਕੀਓ ਏਹ ਛੀਟ ਰਹੇ ਸਦਹੀ ਸੋਗ ਪਾਤਾ । 

ਮਸਤ ਅਚਲ ਰਹੈ ਧਰ ਉਪਰ ਸ਼ਾਂਤਪ੍ਰਦੀ ਜਿਹ ਆਵਨ ਸਾਤਾ । 

ਪੀਪਰ ਇਹ ਗੁਰ ਨਾਨਕ ਕੌ ਜਿਹ ਦਰਸ਼ਨ ਕੈ ਅਘ [ਪਾਪ]! ਬਿਨਾਤਾ । 

ਕਰ ਜੌਰ ਕਗੀ ਬਿਨਤੀ ਬਿਧੀਏ ਪ੍ਰਭ ਮੌਹ ਕਹੋ ਕਿਹੌਤੇ ਉਤਪਾਤਾ 1! 114 ॥ 
ਦੋਹਰਾ 

ਹਰਿ ਗੋਬਿੰਦ ਬਿਨਤੀ ਸੁਨੀ ਸੀ ਮੁਖ ਕੀਨ ਉਚਾਰ । 

ਕਥਾ ਬ੍ਰਿਧ ਥੋਰੀ ਸੁਨਹੁ ਯਾ ਮਾਹਿ ਅਧਿਕ ਵਿਥਾਰਾਂ । 115। 
ਚੌਪਈ 

ਏਕ ਸਮੇ" ਗੁਰ ਨਾਨਕ ਦੇਵ । ਚਰਚਾ ਕੀਨੀ ਅਲਖ ਅਭੇਵ । 

ਸਿਧ ਈਰਖਾ ਮਨ ਮਹਿ ਪਾਈ । ਨਿਜ ਮਾਯਾ ਤਬ ਪ੍ਰਗਟ ਦਿਖਾਈ । 

ਕੇ ਮ੍ਰਿਗਾਨੀ ਧਾਰ ਉਡਾਯੋ । ਕੋਉ ਅਗਨ ਮੁਖ ਸਰਪ ਧਰਾਯੋ । 

ਕਿਨ ਪਾਥਰ ਕੀ ਬਰਖਾ ਧਾਰੀ । ਰਹੇ [ਹਾਰ]“ ਗੁਰ ਅਚਲ ਨਿਹਾਰੀ ॥ 116 ॥। 
ਦੁਹਰਾ 

ਸਿਧ ਸਭੀ ਇਕਠੇ ਭਏ ਮਾਯਾ ਕੀਨ ਪ੍ਰਕਾਸ । ਰ 

ਕੁੰਭ ਪਿਤਾ ਸਮ ਪਰ ਤਬੈ ਭ੍ਰਮੀ ਧੀਰ ਹੁਇ ਨਾਸ ।। 117 ॥ 
ਚੌਪਈ 

ਇਹੁ ਪੀਪਰ ਤਰ ਕ੍ਰਿਪਾ ਨਿਧਾਨਾਂ । ਬੈਠੇ ਉਡਿਓ ਰਹਿਤ ਰਿਸ ਮਾਨਾਂ । 

ਕਰ ਪੰਜਾ ਗੁਰ ਯਾ ਪਰ ਲਾਯੋ । ਪਾਤ ਪਾਤ ਪੰਜਾ ਦਰਸਾਯੋ ॥ 118 ॥ 

ਭ੍ਰਮਤ ਧਰਾ ਨਗ ਸਗਲ ਉਡਾਵੈ । ਪੀਪਰ ਕਉ ਨਹਿ ਪਾਤ ਹਲਾਵੈ ॥ 

ਹਾਰ ਸਿਧ ਸਭ ਚਰਨੀ ਲਾਗੇ । ਭੂਲ ਛਿਮਾਇ ਪ੍ਰੈਮ ਰਸ ਪਾਗੇ ॥ 119 ॥ 
ਦਹਰਾਂ 

ਇਸੀ ਹੇਤ ਨਾਨਕ ਮਤਾ ਨਾਨਕ ਨਾਮ ਧਰਾਇ । 

ਚਾਰ ਤਰਫ ਧਰ ਫਟ ਗਈ ਭ੍ਰਮ ਅਚਲ ਇਹ ਭਾਇ ।। 120 ॥ 
ਚੌਪਈ 

ਤਾਂ ਦਿਨ ਤੇ ਜੌ ਪਾਤ ਉਗਾਵੈ"। ਗੁਰੁ ਨਾਨਕ ਪੈਜਾ ਦਿਸਟਾਵੈ' । 

ਮਸਤ ਸਾਥ ਅਬ ਈਰਖ ਕੀਨੀ । ਜਾਰਯੋ ਪੀਪਲ ਮਤ ਕੇ ਹੀਨੀ ॥ 121॥ 

ਗੁਰੂ ਨਾਨਕ ਅਬ ਹਰਿਆ ਕੀਨੋ । ਕੁੰਮਕ ਛੀਟ ਪਾਤ ਇਹੁ ਛੀਨੋ । 

ਅਬ ਭੇ ਕੁੰਕਮ ਛੀਟ ਦਿਖਾਵੈ ! ਕਰੈ ਦਰਸ ਨਰ ਜਨਮ ਨ ਆਵੋ॥ 122। 


ਏ ਪੌਥੀ ਸੁਖ ਪਾਯੋ $ਅ ਪੋਥੀ ਵਿਚੋਂ“ $% ਪੋਥ) ਵਿਸਥਾਰ “ਅ ਪੌਥੀ ਵਿਚੋ %ਅ ਤੇ ਏ ਪ੍ੋਥ ਤੋ ਭਵ 
ਨਹਿ ਪਾਵੈ 


ਅਧਿਅ'ਇ ਨੌਵਾਂ 


ਦੌਹਰਾ 
ਬਿਧੀਏ ਤਬ ਬੋਦਨ ਕਰੀ ਮਨ ਮਹਿ ਹਰਖ ਅਪਾਰ । 
ਮਸਤ ਹਰਖ ਧਰਿ ਮਨ ਵਿਖੋ ਜੈ ਜੌ ਕੀਨ ਉਚਾਰ ।। 123।। 


ਕਲਸ਼ 

ਹਾਥ ਜੋਰਿ ਕਹਿਯੋ ਅਰੂਪਾ । ਇਛਾ ਮਾਯਾ ਰਚੋਂ ਅਨ੍ਪਾ । 

ਤੀਨ ਦੇਵ ਚੌਂਦਸ ਪਰ ਗਾਮੀ । ਆਪ ਅਲੋਂਪ ਰਹੋ ਤੁਮ ਸੁਆਮੀ ॥ 124॥ 

ਤਿਭੇਗੀ ਛੰਦ 

ਲੀਲਾ ਕਰ ਸਵਾਮੀ ਪ੍ਰਰਨ ਕਾਮੀ ਜਗ ਕੀ ਰਖਯਾ ਧਾਰਤ ਹੌ । 

ਪੰਕਜ ਸੁਤ ਪਾਲੋ ਸੈਕਰ ਕਾਲ ਨਟ ਸਮ ਕੱਤਕ ਸਾਰਤ ਹੋ । 

ਨਾਰਦ ਮੁਨ ਤੋਰਾ ਪਾਇ ਨ ਓਰਾ ਦਾਸ ਖੱਦ ਹਿਤ ਦੇਹ ਧਰ ਹੰ । 

ਲੀਲਾ ਜਗ ਧਾਰੋ ਖੋਦ ਨਿਵਾਰੇ ਨਿਰੋਕਾਰ ਬਪੁ ਆਪ ਕਰਹੋ ॥ 125 ॥ 
ਦੋਹਰਾ 

ਤੁਰਾਤੀਤ ਪ੍ਰਭ ਸੈਤ ਜੋ ਕਛਕ ਝਲਕ ਸੀ ਪਾਇ,। 

ਅਮੀ ਪਾਨ ਕਰ ਨਾਮ ਤਹੁ ਜਗ ਸੋਕਟ ਮਿਟ ਜਾਇ ॥ 126 । 
ਚੰਪਈ 

ਪੰਚਮ ਰੂਪ ਗੁਰ ਤੁਮਹੀ ਪਾਯੋ । ਅਬ ਇਹੁ ਸ਼ੌੰਦਰ ਰੂਪ ਬਨਾਯੇਂ । 

ਤਾਹ ਤਾਹ ਮਮ ਰਛਾ ਕੀਜੈ । ਸਿਦਕ ਚਰਨ ਰਜ ਮੌ ਕਉ ਦੀਜੇ । 127॥ 

ਇਮ ਕਹ ਪਰਾਂ ਚਰਨ ਲਪਟਾਈ । ਹਰਿਗੋਬਿੰਦ ਗੁਰ ਤਾਂਹਿ ਉਠਾਈ । 

ਮੁਖ ਸਿਉ” ਕਹਾ ਮਾਂਗੁ ਰੁਚ ਜੋਈ । ਕਛੁ ਅਦੇਇ ਨਾ ਹਮੌ ਤੇ ਹੋਈ ॥ 128 ॥ 
ਦੋਹਰਾ 

ਮਸਤ ਕਹਾ ਤਮਰੀ ਕ੍ਰਿਪਾ' ਚਾਹ ਰਹੀ ਨਹਿ ਕੋਇ । 

ਏਕ ਆਸ ਤੈ ਚਰਨ ਕੀ ਸਿਦਕ ਪ੍ਰਾਪਤ ਹੋਇ ॥ 129 ॥ 

ਤਬ ਗੁਰੂ ਕਹੈ ਸੁ ਐਸ ਭਵ ਸਕਲ ਸਿਧ ਸੁਖ ਪਾਇ । 

ਤਬ ਸਿਧ ਸਨ ਗੁਰੁ ਆਇਯੋ ਅਏ ਸੁ ਬਲਿ ਅਤਿ ਪਾਇ । 130।। 

ਆਇ ਅਧਿਕ ਮਾਯਾ ਰਚੀ ਪਾਥਰ ਵਰਖਾ ਹੋਇ । 

ਆਂਧੀ ਅਤਿ ਭੈ ਦੇਵਈ ਗੁਰ ਢਿਗ ਆਇ ਨ ਜੋਇ ॥ 131 ॥ 

ਮਾਨ ਹਾਰ ਚਰਨੀ ਲਗੇ ਦਯਾ” ਸਿੰਧ ਕੇ ਆਇ । 

ਗੁਰ ਨਾਨਕ ਸਮ ਰੂਪ ਲਖ ਸਭੋ ਸਿਧ ਹਰਖਾਇ ।। 132 ॥ 

ਪ੍ਰਸ਼ਨ ਕੀਨ ਕਿਹ ਪੰਥ ਤੁਮ ਅਏ ਸੁ ਕਹਿ ਬਲਿ ਜਾਨ । 

ਕਿਆ ਸਿਖਯਾ ਦੈ ਤਾਰਹੋ ਤਬ ਗ੍ਰਰ ਔਸ ਬਖਾਨ ।। 133 ॥ 


੫੧ ਪੰਥੀ ਮਯਾਂ ਦ ਨਦਰਿ _“ਅ ਪੌਥੀ ਕ੍ਰਿਪਾ 


365 


366 ਰ ਗੁਰ ਬਿਲਾਸ ਪਾਤਸਾਹੀ ੬ 


ਚੌਪਈ _ 
ਪੰਥ ਅਕਾਲ ਹੁਕਮ ਕੇ ਆਏ । ਅਕਾਲ ਬਸ ਧਾਮ ਪਰਤ ਕਹਾਏ । 
ਸਤਿਨਾਮ ਦੈ ਸਿਖਨ ਤਾਰਉ । ਸਭੀ ਪੰਥ ਇਨ ਕੌ ਪਗ ਡਾਰਉ” ॥ 134॥ 
ਕਹਾ ਸਿਧ ਦਰਸ਼ਨ ਮਮ ਲੀਜੈ । ਸਭ ਤੇ ਹੋਇ ਅਧਿਕ ਸੁਖ ਲੀਜੈ । 
ਕਹ ਗੁਰੁ ਦਰਸ਼ਨ ਸੀ ਅਕਾਲ । ਚਾਹੇ ਧਾਰਿਓ ਤਾਂਹਿ ਬਿਸਾਲ ॥ 135 ॥ 
ਦੋਹਰਾ ਰ 
ਸਿਧ ਹੋਇ ਤੁਮ ਮਾਨ ਧਰਿ ਸੀ ਗੁਰੁ ਗਰਬ ਪ੍ਰਹਾਰ । 
ਇਹੁ ਬਿਧ ਬਹੁ ਚਰਚਾ ਭਈ ਭਗਤ ਸਿੰਘ ਨਿਰਧਾਰ ।। 136 ॥ 
ਚੌਪਈ 
ਤਬ ਗੋਰਖ ਗੁਰੁ ਪਗ ਲਪਟਾਯੋ । ਛਿਮੋ ਭੂਲ ਅਸ ਮੁਖਹੁ ਅਲਾਯੋ । 
ਸੀ ਗੁਰੁ ਕਹਾ ਮਸਤ ਪਗ ਲਾਗੋ । ਛਿਮੈ ਤਹਿ ਈਰਖ ਮਦਿ ਤਿਆਗੇ । 137 ॥ 
ਮਸਤ ਚਰਨ ਸ੍ਭਹੀ ਸਿਧ ਪਰੇ । ਤਾਹ ਤ੍ਰਾਹ ਮੁਖ ਤੇ ਬਚ ਰਰੇ । 
ਗੁਰ ਆਗਯਾ ਕਰ ਮਸਤ ਖਿਮਾ ਧਰ । ਕਹਿ ਗੁਰੂ ਬਹੁਰ ਨ ਈਰਖ ਮਨ ਧਰ 138 ॥ 
ਦੋਹਰਾ ਰ 
ਕਹਿ ਗੋਰਖ ਸਭ ਸਿਧ ਸਿਉ” ਅਬ ਤੇ ਦੀਰਖ ਤਿਆਗ । 
ਯਾਹ ਠੌਰ ਕਰ ਬੰਦਨਾ ਤਬ ਹੋਵਉ ਬਡ ਭਾਗ” ॥ 139। 
ਚੌਪਈ 
ਸਿਧ ਮਾਨ ਬਚ ਗੋਰਖ ਲੀਨੇ । ਗੁਰ ਆਇਸ ਲੌ ਪਯਾਨਾ ਕੀਨੇ । 
ਏ ਬਿਧ ਸਭੀ ਸਿਧ ਜਬ ਗਏ । ਮਸਤ ਭਾਰ ਆਨੋਦ ਲਹੇ । 140 ॥ 
ਏਕ ਮਾਸ ਗੁਰੁ ਤਾਂਹਿ ਰਹਾਏਂ । ਪਾਵਨ ਕੀਨੇ ਚਰਿਤ ਮਹਾਏ । 
_ਸ਼ਿਕਾਰ ਖੇਡ ਜੌ ਜੀਵ ਹਤਾਨੇ । ਭਏ ਮੁਕਤ ਭਵ ਸੋਸ ਮਿਟਾਨੇ । 141 ॥ 


', 


ਦਹਰਾ 
ਕਿਛ ਦਿਨ ਸਾਵਨ ਕੇ ਗਏ ਸੀ ਗੁਰ ਕੀਨ! ਪਯਾਨ । 
ਮਸਤ ਤਬੈ ਬਿਨਤੀ ਕਰੀ ਸੁਨੀਏ ਕਿਪਾ ਨਿਧਾਨ । 142 ॥ 
ਚੌਪਈ 
ਗੁਰ ਨਾਨਕ ਆਗਿਆ ਮਮ ਹੋਈ । ਛਠਮ ਰੂਪ ਤੁਮਰੇ ਦੁਖ ਖੋਈ । 
ਕਰ ਦਰਸ਼ਨ ਬਹੁਰੌ ਤਨ ਤਿਆਗਯੋ । ਜਾਹਿੰ ਧਾਮ ਗੁਰ ਕੇ ਰਸ ਪਾਗਯੋ । 
ਅਥ ਦਰਸ਼ਨ ਕੀਨਾ ਗੁਰ ਤੌਰਾ । ਸਫਲ ਮਨੋਰਥ ਹੋਇਆ ਮੌਰਾਂ । 
ਤਾਂਤੇ ਅਛਤ ਤੁਹ ਤਨ ਤਿਆਗਉ` । ਆਗੇ ਜੋ ਆਇਸ ਤਿਤ ਲਾਗਉ” ॥ 143 ॥ 


'ਅ ਪੋਥੀ ਆਯਜ _£ਅ ਪੌਥੀ ਭਵ ਪਰਿ “ਏ ਪੋਥੀ ਕੀਓ “ਅਪੌਥੀ ਭਯੋ ਹੈ 


ਅਧਿਆਇ ਨਵਾਂ 267 
ਦਹਰਾ 
ਹਰਿਗੋਬਿੰਦ ਹਰਖਤ ਕਹਾ ਤੀਨ ਬਰਖ ਹ੍ਰੋ ਸਾਸ । 
ਰਹੋ ਹਰਖ ਧਰ ਸੇਵ ਕਰਿ ਪੁਨ ਜਾਵੋ ਗ੍ਰਰਿ ਪਾਸ।। 144 ॥ 
ਚੌਪਈ 
ਇਹ ਠਾਂ ਧੂੰਆਂ ਧੂਖੈ ਤੁਮਾਰਾ । ਸੋ ਸੁਨ ਮਸਤ ਹਰਖ ਮਨ ਧਾਰਾ । 
ਦੈ ਧੀਰਜ ਗੁਰ ਕੀਨ ਪਯਾਨਾ । ਮਮਤ ਹਰਖ ਧਰ ਬੋਧਨ ਠਾਨਾ । 
ਹੌਇ ਸਵਾਰ ਗੁਰ ਤਬੈ ਸਿਧਾਏ । ਅਰਧ ਸਹਸ ਨਿਜ ਸੋਨ ਲਵਾਏ । 
ਚਲਤ ਪੰਥ ਸਿਖ ਤਾਰ ਅਨੇਕਾ । ਸਤਿਨਾਮ ਕੀ ਧਰਿ ਮਨ ਟੋਕਾ ।। 145 ॥ 
ਦਹਰਾ 
ਗੈਗ ਤਟ ਆਏ ਪ੍ਰਭੁ ਕਛੁਕ ਦਿਵਸ ਕਰਿ ਵਾਸ । 
ਮਜਨ ਕਰ ਦੈ ਦਾਨ ਬਹੁ ਬਿਧੀਏ ਕਰਿ ਅਰਦਾਸ 11 146 ।। 
ਚੰਪਈ 
ਪ੍ਰਭ ਜੀ ਗੈਗਾ ਉਤਪਤ/” ਕੈਸੇ । ਸੌ ਮੋਹ ਕਹੇਂ ਕ੍ਰਿਪਾ ਕਰ ਤੌਸੇ । 
ਸੀ ਮੁਖ ਕਹਾ ਭਗੀਰਸ਼ ਆਨੀ । ਤਾਰਨ ਪਿਤ ਹੋਤ ਸੁਖਮਾਨੀ । 147 ॥ 
ਸਰਬ ਕਥਾ ਗੁਰ ਤਾਹਿ ਸੁਨਾਈ । ਜੇ ਸਭ ਕਹਉ” ਗ੍ਰਿੰਥ ਬਢ ਜਾਈ। _ 
ਸੁਨ ਬਿਧੀਏ ਮਨ ਆਨੰਦ ਪਾਯੋ । ਹਰਿ ਗੌਬਿੰਦ ਕੇ ਪਗ ਲਪਟਾਯੋ 1 148 ॥ 
ਦਹਰਾ ਰ 
ਅਸ਼ਟ ਦਿਵਸ ਤਹਿ ਠਾਂ ਰਹੋ ਕੀਨੇ ਚਰਿਤਾਂ ਅਪਾਰ । 
ਦਾਨ ਭੌਜ ਬਿਿਪਨ ਦੀਓ ਜਾਕੌ ਵਾਰ ਨਪਾਰ।। 149 ॥ 
ਚੌਪਈ 
ਸ਼ੀ ਸਤਿਗੁਰ ਪੁਨ ਕੀਨ ਪਿਆਨਾ । ਤੀਰਥ ਥਾਨ ਓਰ ਧਰ ਧਿਆਨਾ । 
ਸੀ ਗੁਰ ਤੀਰਥ ਜੇਗਮ ਭਾਰੀ । ਕਹਿ ਕਵਿ ਚਲਿਤ ਖੋਦ ਜਨ ਟਾਰੀ ॥ 150 ॥ 
ਜਹ ਕਰ ਪਾਂਡਉ ਜੁਧ ਮਚਾਈ । ਸੌ ਥਾਨ ਲਖ ਗੁਰ ਢਿਗ ਆਈ । 
ਤਹ ਠਾਂ ਸੀ ਗੁਰ ਮਜਨ ਕੀਨੋ । ਦਾਨ ਬਹੁਤ ਬ੍ਰਿਪਨ ਕੰ ਦੀਨੋ ॥ 1514 
'ਸੀ ਮੁਖ ਉਪਮਾ ਕਰੀ ਅਪਾਰਾ । ਕੁਰਖੇਤਰ ਕਾ ਤੀਰਥ ਭਾਰਾ । 
ਇਮ ਸਨ ਸੈਨ ਸਭੀ ਮਜਨਾਏ । ਦਿਜਨ ਦਾਨ ਮਨਿ ਇਛਤ ਪਾਏ ॥ 152 ॥ 
. ਦਹਰਾ ਰ 
ਬਹੁਰ ਬਿਨ ਪਦ ਤ੍ਰਾਨ ਕੈ ਗੁਰ ਗਰਿ ਅੰਚਰ ਡਾਰ । 
ਲੈ ਪ੍ਰਸਾਦਿ ਤਿਤ ਕੌ ਚਲੈ ਸਾਥ ਸਿਖ ਨਿਰਧਾਰ ।। 153 ॥ 


ਲਨ ਰ=੧-੨==-ਤ ਲਅਲ ਲ=====ਦੇ = ਪਲਲ==ਕਗਾਲਲਲਲਲਲਾ 


&ਅ ਪੰਥੀ ਜਨਮਤ ਅ ਪੌਥੀ ਕਰਤ “££ ਪੋਥੀ ਸਥਾਨ 


368 ਗਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਜਹਿ ਗੁਰ ਨਾਨਕ ਕਾ ਅਸਥਾਨਾਂ । ਚਲੇਂ ਦਰਸ ਹਿਤ ਕ੍ਰਿਪਾ ਨਿਧਾਨਾ । 
ਪਹੁੰਚੇ ਤਹਾਂ ਸੁ ਅਤਿ ਸੁਖ ਪਾਯੋ । ਕਰਿ ਦਰਸ਼ਨ ਮਨਿ ਹਰਖ ਧਰਾਯੋ । 154 ੧ 
ਪ੍ਰਸਾਦਿ ਭੋਟ ਗੁਰ ਅਗ ਧਰਾਈ । ਕੀਨਾ ਬਿਨੰ' ਰਜ ਮਸਤਕ ਲਾਈ । 
ਪ੍ਰਕਰਮਾਂ ਕਰ ਪੁਨ ਬੈਠੇ ਤਹਾਂ । ਮਨ ਮਹਿ ਆਨੰਦ ਉਪਜਯੋ ਮਹਾਂ 1੧ 155 
ਦੋਹਰਾ 
ਤਬ ਜੇਠੇ ਬਿਨਤੀ ਕਰੀ ਹੋ ਗੁਰ ਮੋਹਿ ਸੁਨਾਇ । 
ਗੁਰ ਨਾਨਕ ਨਿਰੈਕਾਰ ਬਪੁ ਇਹਾਂ ਕਵਨ ਹਿਤ ਆਇ ॥ 156 ॥ 
ਚੌਪਈ 
ਦਯਾ ਧਾਰ ਕਹੀਏ ਸਭ ਗਾਥਾ । ਗੋਪ! ਰਖੋ ਜਿਨ ਨਾਥ ਅਨਾਥਾ । 
ਸੀ ਸਤਿਗੁਰ ਬਿਨਤੀ ਸੁਨ ਤਾਂਕ) । ਕਥਾ ਮਾਝ ਰੁਚ ਅਟਕੀ ਜਾਂਕੀ ॥ 157 ॥ 
ਸੀ ਮੁਖ ਕਹਾ ਕਥਾ ਬਹੁ ਜਾਨੋ । ਥੋਰੀ ਕਹਉ ਅਧਿਕ ਪਹਿਚਾਨ । 
ਸੀ ਗੁਰ ਨਾਨਕ ਤਾਰਤ ਦੇਸਾ । ਗਏ ਸੁਮੇਰ ਇਛ ਕੇ ਭੇਸਾ । 158 ॥ 
ਦੋਹਰਾ 
ਰਿਖਅਨ! ਸਿਉਂ ਕੀਨੀ ਪ੍ਰਭੂ ਚਰਚਾ ਅਨਿਕ ਪ੍ਰਕਾਰ । 
ਐਸੇ ਕਹਾ ਇਕ ਮੁਨੀ ਨੇ ਅਯੋ ਗ੍ਰਹਿਨ ਰਵਿ ਭਾਰ ॥ 159 ॥ 
ਰ ਚੌਪਈ 
ਕੁਰਖੋਤ ਮਜਨ ਫਲ ਭਾਰਾ । ਸਿਧ ਮੂਨੀ ਇਮ ਕੀਨ ਉਚਾਰਾ । 
ਰਿਖਿ ਮਨਿ ਸਿਧ ਸਭੇ ਤਹਿ ਆਏ । ਕੁਰਖੋਤ੍ਰ ਦਰਸ਼ਨ ਮਜਨਾਏ ॥ 160 ॥ 
ਦੌਹਰਾ 
ਤਬ ਬਾਲੇ ਬਿਨਤੀ ਕਰੀ ਹੇ ਪ੍ਰਭ ਤਹਿ ਕਰ ਨਾਨ । 
ਬਿਨੈ ਮਾਨ ਗੁਰ ਤਾਂਹਿ ਲੈ ਆਏ ਯਹ ਅਸਥਾਨ ।। 161 ।। 
ਚਾਰ ਬਰਨ ਆਏ ਇਹਾਂ ਜੋਠਾਂ ਭੀਰ ਅਪਾਰ । 
ਜੌਗੀ ਤਪਸੀ ਜਟਾਧਰ ਰਿਖ ਮੁਨਿ ਵਾਰ ਨਪਾਰ॥ 162।। 
ਚੌਪਈ 
ਕਰਖੋਤਰ ਮਹਿ ਕਰਕੇ ਨਾਨਾ । ਕਹਯੋ ਸੁ ਬਚ ਬਾਲੇ ਕਉ ਮਾਨਾਂ । 
ਮਛੀ ਮਾਸ ਲਿਆਵਹੁੰ ਜਾਏ । ਬਾਲਾ ਆਗਿਆ ਮਾਨਿ ਸਿਧਾਏ ॥ 163 ॥ 
ਦਹਰਾ 
ਤਬੈ ਗ੍ਹਿਨ ਭਾਰੀ ਲਗਯੋ ਲੁਕਯੋ ਰਵੀ ਤਮ ਹੋਇ । 
ਗੁਰ ਆਇਸ!£ ਤਬ ਹੀ ਕਰੀ ਦਈ ਅਗਨ ਤੋਹਿ ਜੋਇ ॥ 164 ॥ 





ਮਮ ਪ੍ਰੌਥੀ ਕਰਿ ਅਰਦਾਸ _“ਅ ਤੋਂ ਏ ਪੌਥੀ ਗੁਪਤ _“ਅ ਖੌਥੀ ਰਿਖਿ ਮਨਿ ਅੰ ਖੋਥੀ ਆਗਯ' 


ਅਧਿਆਇ ਨੌਵਾਂ 369 
ਸੋਰਠਾ 
ਸਨ ਐਸੇ ਰਿਸ ਕੀਨ ਸੰਨਿਆਸੀ ਆਏ ਤਹਾਂ । 
ਭਾਖਯੋ ਰੇ ਮਤ ਹੀਨ ਐਸ ਸਮੋ ਔਜੀ ਕਰੋ । 166 ॥ 
ਰ ਚੌਪਈ 
ਤਿਨ ਤੋਂ ਨਾਨੂੰ ਦਿਜ' ਧਰ ਮਾਨਾ । ਕ੍ਰੋਧ ਪਰ ਅਸ ਬਚਨ ਬਖਾਨਾ । 
ਤੁਮ ਜਗ ਗੁਰ ਹੋਇ ਐਸ ਕਰਾਵੋ । ਅਵਤਾਰੀ ਨਿਜ? ਨਾਮ ਸਦਾਵੇ ॥ 167 ॥ 
ਹੈ ਸੈਕਟ ਰਵਿ ਤਮ ਧਰਿਯੋ ਮਾਸਾ । ਰੀਤਿ ਬੁਰੀ ਕੀਨੀ ਪਰਕਾਸ਼ਾ । 
ਐਸ ਸਮੋ ਨਰ ਕਰਹੈ ਦਾਨਾ । ਮਜਨ ਕਰ ਪਾਵਹਿ ਫਲ ਨਾਨਾਂ ।। 168 1 
ਰ ਦਹਰਾ ਰ 
ਕਿਆ ਤਮਰੀ ਮਤ ਕਉ ਭਯੋ ਧਰਯੋਂ ਮਾਸ ਇਹ ਵਾਰ । 
ਕੌਧ ਪੂਰ ਜੇਠਾ ਸੁਨਹੁੰ ਸਭ ਦਿਜਨ ਕੀਨ ਉਚਾਰ । 169 ॥ 
ਚੌਪਈ 
ਗੂਰ ਨਾਨਕ ਸੁਨ ਦਿਜ ਕੇ ਬੈਠਾ । ਰਿਸ ਨਹਿ ਕੀਨ ਸ਼ਾਂਤ ਸੁਖ ਐਨਾ । 
ਪ੍ਰਥਾਇ ਤਾਂਹਿ ਗੁਰ ਕੀਨ ਉਚਾਰਾ । ਸਲੌਕ ਮਲਾਰ ਮਾਂਹਿ ਨਿਰਧਾਰਾ ॥ 170 ॥ 
ਦਸ ਪੰਦਰਹ ਜੇਠਾ ਸੋ ਜਾਨ । ਅਰਥ ਸੈਕੌਚ ਸੁਨਹੁ ਧਰ ਧਿਆਨ । 
ਤਾਂਕੇ ਮਾਨ ਨਿਵਾਰਨ ਹੇਤਾ । ਭਾਖੇ ਬਚ ਗੁਰ ਕ੍ਰਿਪਾ ਨਿਕੇਤਾ ।। 171 ॥ 
ਦੋਹਰਾ 
ਸਭ ਜਗ ਮਾਸ ਅਧੀਨ ਹੈ ਮਾਸ ਤਜਯੋ ਨਹ ਜਾਇ । 
ਸਨ ਪਾਂਡੇ ਇਹੁ ਮਾਸ ਕੀ ਉਤਪਤ ਜਗਤ ਦਿਖਾਇੰ ॥ 172 ॥ 
ਕਬਿਤ 
ਮਾਤ ਤਨ ਮਾਸ ਨਰ, ਮਾਸ ਮਧ ਵਾਸ ਧਰ, 
ਨਾਭ ਮੁਖ ਮਾਸ ਕਰ, ਹਡ ਚਮ ਮਾਸ ਹੈ । 
ਮਾਸ ਹੀ ਜਨੌਮ ਪਾਇ, ਕੁਚ ਮੁਖ ਮਾਸ ਲਾਇ 
ਜੀਭ ਮੁਖ ਮਾਸ ਸਭ, ਮਾਸ ਮਧ ਸ੍ਰਾਸ ਹੈ । 
ਬਡਾ ਹੌਇ ਵਿਯਾਹ ਕਰ, ਮਾਸ ਹੀ ਲਿਆਇ ਘਰ, 
ਅਗੁ ਸੁਤ ਮਾਸ ਸਭ, ਮਾਸ ਸਭੇਂ ਸਾਕ ਹੈ । 
ਸੀ ਗੁਰ ਸੁ ਮਿਲੈ ਜਾਹਿ, ਹੁਕਮ ਪਛਾਨੈ, 
ਤਾਹਿ ਆਪ ਨਹਿ ਛ੍ਰਟ ਕੋਉ, ਬਚਨ ਵਿਨਾਸ ਹੈ ॥ 173 ।। 
ਰ ਸਵੇਯਾ 
ਮਾਸ ਹੀ ਮਾਸ ਕਹਹਿ ਨਰ ਮੂਰਖ ਗਿਆਨ ਧਿਆਨ ਨਹੀ“ ਚਿਤ ਜਾਣੋਂ । 
ਕਾਹੇ ਕਉ ਮਾਸ ਔ ਸਾਗ ਕਹੈ ਜਗ ਪਾਪ_ਕਹੋ ਕਿਹ ਮਾਹਿ ਸਮਾਣੇ । 


32 ਪੋਥੀ ਬਿਪ੍ ਤਿਹ _“ਅ ਪੋਥੀ ਅਪਠੋ _$ਅ ਤੇ ਏ ਪੋਥੀ ਦਿ੍‌ਜ਼ਟਇ _£ਅ ਪੌਥੀ ਨ।ਹੀ 


370 __ਗੁਰ ਬਿਲਸ਼ ਪਾਤਸ਼ਾਹੀ ੬ 


ਮਾਰ ਗੈਡਹਿ ਤੁਮ ਹੋਮ ਕਰੋਂ ਮੁਖ ਭਾਖਤ ਹੈ ਜਗ ਦੇਵੀ ਕੀ ਬਾਣੈ । 
ਮਾਸ ਕੋ ਤਿਆਗ ਕਬੀ ਨਾ ਧਰੋ, ਕਰ ਰੈਨ ਕੌ ਮਾਸ ਸਭੇ ਤਮ ਖਾਣੇ ॥ 174। 
ਦੌਹਰਾ 
ਜਗਤ' ਲੌਕ ਭਰਮਾਇ ਹੈ ਅਪਨੇ ਡਿੰਭੁ" ਪਸਾਰ । 
ਗਿਆਨ ਧਿਆਨ ਤੁਮਰੇ ਨਹੀ” ਅੰਧੇ ਅੰਧ ਨਿਹਾਰ ॥ 175 । 
ਮੰਧੇ ਸੋ ਕਿਆ ਭਾਖਨਾ ਕਹਨਾ ਬੂਝ ਨਾ ਹੋਇ । 
ਅੰਧੇ ਸੋਈ ਨਾਨਕਾ ਲੋ ਇਨ ਰਿਦੈ ਨ ਹੋਇ ।। 176 ॥ 
ਚੋਪਈ 
ਮਾਤ ਪਿਤਾ ਕੀ ਰਕਤ ਨਿਪੰਨੇ । ਮਛੀ ਨਾਸ ਮਹਾਂ ਧਰਿ ਜੈਨੇ । 
ਇਸਤ੍ਰੀ ਪੁਰਖ ਮਾਸ ਮਿਲ ਹੋਇ । ਪੜ ਕੌ ਥਾਕੈ ਗਿਆਨ ਨ ਜੋਇ ॥ 177॥ 
ਸਭੇ ਮਾਸ ਜੋਮੋ ਨਰ ਭਾਂਡੇ । ਨਿਜ ਕਉਂ ਚਤ੍ਰ ਕਹਾਵੈ ਪਾਂਧੇ । 
ਬਾਹਰ ਕਾ ਮਾਸ ਕਹਤ ਤੁਮ ਮੰਦਾ । ਭਲੋ ਮਾਸ ਘਰ ਕੋ ਬਹੁ ਗੈਦਾ ॥ 178 ॥ 
ਦੋਹਰਾ 
ਜੀਅ ਜੋਤ ਸਭ ਮਾਸ ਤੇ ਮਾਸ ਵੋਸੋਰਾ ਪਾਇ । 
ਤਜ ਗ੍ਰਿਹ ਤਜ ਖੜ ਨਰ ਅੰਧ ਗੁਰੂ ਜਿਹ ਗਾਇ ।। 179 ॥ 
ਕਥਿਤ 
ਪੁਰਾਨ ਤੇ ਕਤੇਬ ਜੁਗ ਚਾਰ ਜਗ ਕਾਜ ਮਾਂਹਿ 
ਮਾਸ ਹੀ ਵਿਵਾਹ ਮਧ ਉਤਮ ਅਲਾਇ ਹੈ । 
ਪਾਤਿਸ਼ਾਹਿ ਨਰ ਨਾਰ ਮਾਸ ਹੀ ਤੇ ਭਵ ਧਾਰ 
ਜਾਰ ਜੇਉ ਨਰਕ ਦੁਆਰ ਦਾਨ ਕਾਹੋਂ ਪਾਇ ਹੈ । 
ਨਰਕ ਦੇਤ ਨ ਕਲੇਸ਼, ਤਬ ਐਸੇ ਕਹਿ ਹੇਤ 
ਕਹੋ ਔਰ ਨਰ ਮਤਿ ਆਪਨ ਕਮਾਇ ਹੈ । 
ਪਾਂਡੇ ਤਮ ਜਾਨ ਨਹੀ" ਮਾਸ ਕਾਹਿ ਵਸਿ ਪਾਇ 
ਤੋਇ ਉਤਪਤਿ ਸਭ ਜਗ ਦੀ ਸੁਨਾਇ ਹੈ।। 180 ॥ 
ਦੋਹਰਾ 
ਤੋ ਯਹੁ ਅੰਨ ਕਪਾਹ ਹੈ ਤੋਏ ਬਹੁਤ ਵਿਕਾਰ । 
ਤੁਠਿਆਸੀ ਸੋ ਛੌਡੇ ਸਭੀ ਨਾਨਕ ਕਹੈ ਵਿਚਾਰ । 181 ॥ 
ਚੰਪਈ 
ਜਬ ਜੇਠਾ ਗੁਰ ਐਸ ਅਲਾਯੌ । ਤਬ ਪਾਂਡੇ ਸਭ ਮਾਨ ਗਵਾਯੋ । 
ਗੁਰ ਨਾਨਕ ਕੇ ਚਰਨੀ ਲਾਗੇ । ਨਿਮ੍ਰੀਭੂਤ ਮਾਨ ਕਉ ਤਿਆਗੋ । 182॥ 





॥% ਪੌਥੀ ਦੁਨੀ '%ਅ ਤੋਂ ਏ ਪੌਥੀ ਦੰਭ 


ਅਧਿਆਇ ਨਵਾਂ 371 

ਗਰ ਨਾਨਕ ਦਿਖ ਬਾਲੇ ਓਰ । ਭਾਖਯੋ ਸੁਭ ਦਿਖ ਕ੍ਰੰਨੀ ਫੌਰ। 

ਬਾਲੋਂ ਕ੍ਰੌਨੀ ਭੂਮ ਗਿਰਾਈ । ਕਛੂ ਨ ਮਾਸ ਦਿਖ ਬਿਸਮਹਿਂ ਪਾਈ ॥ 183 । 

ਮੁਖ ਸਿਉ” ਤਾਹਿ ਤਾਹਿ ਦਿਜ' ਗਾਏ । ਕਰੋ ਸਿਖ ਪ੍ਰਭ ਖਿਮਾ ਕਰਾਏ । 

ਕੀਨ ਸਿਖ ਗੁਰ ਮੰਤਰ ਦੀਨੋ । ਸਤਿਨਾਮ ਲੈ ਦਿਜ! ਸੁਖ ਚੀਨੋ । 184॥ 
ਦਹਰਾ 

ਦਿਜ ਸੈਨਿਆਸੀ ਵਿਦਾ ਭਏ ਗੁਰੂ ਸਿਧ ਦਿਿਸਟਾਇ । 

ਸਣ ਜੌਠਾ ਇਹ ਹੋਤ ਪ੍ਰਭ ਸ੍ਰੀ ਗੁਰ ਇਹ ਠਾਂ ਆਇ ।। 185 ।1 
ਚੌਪਈ 

ਭਗਤ ਸਿੰਘ ਏਹ ਕਥਾ ਸੁਨਾਈ । ਜੋਠੇ ਕਉ ਗੁਰ ਆਨੰਦ ਪਾਈ । 

ਪੁਨ ਅਸਥਾਨ ਕੀ ਉਪਮ ਉਚਾਰੀ । ਜੋਉ ਦਰਸ ਕਰੇ ਨਰ ਨਾਰੀ। 

ਪਰੇ ਸ਼ਾਂਤ ਮਨ ਬਾਂਛਤ ਪਾਵੈ । ਇਹ ਦਰਸ਼ਨ ਅਘ ਓਘ ਨਸਾਵੈ । 

ਇਮ ਕਹਿ ਬਹੁਰ ਬੰਦਨਾ ਧਾਰੀ । ਹਰਿ ਗੋਬਿੰਦ ਗੁਰ ਰੂਪ ਮੁਰਾਰੀ । 186॥ 
ਦੋਹਰਾ 

ਭਗਤ ਸਿੰਘ ਤਹ ਠਾਂ ਰਹੇ ਪਾਂਚ ਦਿਵਸ ਸੁਖ ਪਾਇ। 

ਭਾਦ' ਥਿਤ ਪਯਾਨਾ ਕੀਓ ਤਹਿ ਤੇ ਹਰਖ ਧਰਾਇ ।। 187 ॥ 
ਚੌਪਈ 

ਸਨੈ ਸਨ ਗੁਰ ਪੰਥ ਚਲਾਵਹਿੰ । ਪਾਵਨ ਸੁੰਦਰ ਚਰਿਤ ਕਰਾਵਹਿ । 

ਪੰਥ ਕਥਾ ਯਦਿ ਸਭੀ ਅਲਾਂਵਉ” । ਕਥਾ ਬਧਨ ਤੇ ਅਧਿਕ ਡਰਾਵਉ” ।। 188 । 

ਕਛ ਦਿਨਿ ਅਸੂ ਗਏ ਨਿਹਾਰ । ਡਰੌਲੀ ਪਹੁੰਚੇ [ਸੀ| ਗੁਰੂ ਮੁਰਾਰ । 

ਸਾਂਈ ਦਾਸ ਅਗ੍ਰ੍‌ ਸੂਨ ਪਾਯੋ । ਦਯਾ ਸਿੰਧ ਗੁਰ ਹਮਰੇ ਆਯੋ ॥ 189 ॥ 
ਦੋਹਰਾ 

ਜਸ ਚਾਤਿ੍‌ਕ ਚਹ ਬੋਦੂ ਕਉ ਤੌਸ ਦਰਸ ਕੀ ਚਾਹ । 

ਪ੍ਰੰਮ ਮਗਨ ਠਾਂਢੌ ਭਯੋ ਮਨ ਮਹਿ” ਧਾਰ ਉਮਾਹ ॥ 189 ॥ 
ਚੌਪਈ 

ਪ੍ਰਮ ਮਗਨ ਗੁਰ ਸਮੁਹ ਚਲਾਯੋ । ਮਨੋ ਰੌਗ ਮਦ ਬਹੁਤ ਪਿਆਯੋ । 

ਗਿਰ ਗਿਰ ਪਰਤ ਦੇਹ ਸੁਧ ਨਾਹੀ` । ਮਨੋਂ ਪ੍ਰੀਤਿ ਇਹ ਤੇ ਭਵ ਪਾਹੀ ॥ 190 ॥ 

ਬੈਠੇ ਪੰਥ ਪ੍ਰੰਮ [ਮਹਿ] ਲੀਨਾ । ਲਾਗ ਸਮਾਂਧ ਰੰਗ ਰਸ ਭੀਨਾ । 

ਹਰਿ ਗੋਬਿੰਦ ਤਤ ਛਿਨ ਤੋ ਆਏ । ਉਠਹੁ ਉਠਹ ਗਰ ਸ਼ਬਦ ਅਲਾਏ । 191।। 
ਦਹਰਾ 

ਭਗਤ ਸਿੰਘ ਵਹੁ ਪ੍ਰੋਮ ਮਾਂਹਿ ਭਯੋ ਸਿਲਾ ਸਮ ਜਾਨ । 

ਤਾਕਉ ਸੁਧ ਤਨ ਨ੍ਹੈ ਨਹੀ" ਸ੍ਰੀ ਮੂਖ ਉਠਹੁ ਬਖਾਨ ।। 192 ॥ 


ਅ ਪੌਥੀ ਬਿਪ੍‌ “ਟ ਪੋਥੀ ਤਿਨ ?£ ਪੰਥ] ਰਾਗ “ਅ ਪੌਥੀ ਵਿਚੋਂ ££ ਪੌਥੀ ਵਿਚੋ 


372 ਗੁਰ ਬਿਲਾਸ ਪ!ਤਸ਼ਾਂਹੀ ੬ 


ਚੌਪਈ 

ਸੀ ਗੁਰ ਪ੍ਰੌਮ ਦੇਖ ਤਹਿ ਵਾਰਾ । ਚਲਯੋਂ ਨੀਰ ਦਿਗ ਅਤਿ ਛਬਿ ਧਾਰਾ । 

ਏਕ ਰੂਪ ਤਹ ਸਮ ਹਰਖਾਯੋਂ ! ਦੁਤੀ ਰੂਪ ਤਹ ਰਿਦ ਦਿਖਰਾਯੋਂ । 195 । 

ਉਠਯੌ ਚੌਕ ਸੋਵਤ ਜਨ ਜਾਗਾ ! ਸੀ ਸਤਿਗਰਿ ਕੇ ਚਰਨੀ ਲਾਗਾ । 

ਤਾਹ ਤਾਹ ਮੁਖਿ ਬਚਨ ਉਚਾਰਾ । ਹੋ ਗੁਰ ਤੁਮ ਹੋ ਰੂਪ ਮੁਰਾਰਾ । 196॥ 
ਦੋਹਰਾ 

ਹਰਿ ਗੋਵਿੰਦ ਗੁਰ ਹਰਖ ਹੋਇ ਡਾਰ ਭੁਜਾ ਗਰਿ ਲਾਇ । 

ਤੀਨ ਕਾਲ ਸੌਝੀ ਪਰੀ ਸਾਂਈ ਦਾਸ ਤਦਾਇ' ॥ 197॥ 

ਤਬ ਗੁਰ ਕੀ ਉਸਤਤ ਕਰੀ ਪਰਮ ਬ੍ਰਹਮ ਬਪੁ ਜਾਨ । 

ਮਹਾ ਮਾਯਾ ਤੋਂ ਪਰੇ ਹੋ ਹਰੈ ਗੁਰ ਮਯਾ ਨਿਧਾਨ ।। 198 ॥ 
ਭੁਜਗ 

ਦਯਾ ਕਾਰ ਰੂਪੀੰ ਭਏ ਸੋਤ ਭਾਰੀ । ਜਪੈ ਨਾਮ ਤੌਰਾ ਨਹੀ” ਅੰਤ ਧਾਂਰੀ । 

ਤਹੀ ਲੰਕ ਈਸੈ ਹਤਯੋ ਰਾਮ ਦੇਹੀ । ਧਰੇ ਰਾਜ ਦਾਸੌ ਸੁਰ ਰਛ ਕੇਹੀ । 

ਨਹੀ ਅੰਤ ਆਵੈ ਪਰੈ ਤੋਹਿ ਰੂਪਾ । ਜਗੈ ਜੋਤ ਤੇਰੀ ਦਿਪੰ ਜਗ ਭੂਪਾਂ । 

ਜਹਾਂ ਭੀਰ ਹੋਈ ਕਟੀ ਦਾਸ ਭਾਰੀ । ਸਦਾ ਦੀਨ ਹੇਤੇ ਅਨੂਪ ਮੁਰਾਰੀ ॥ 199 ॥ 

ਸਦਾ ਬੋਦ ਧਾਰੋ ਰਟੈ ਮੁਖਚਾਰੀ । ਪ੍ਰਭੁ ਨੇਤਿ ਨੇਤਿੰ ਨਾਹੀ ਵਾਰ ਪਾਰੀ । 

ਕਰੋਂ ਲੀਲਾ? ਭਾਰੀ ਧੁਰੋ ਰੂਪ ਆਏ । ਦਿਖੋ ਖੇਦ ਦਾਸ ਨ ਕੋਈ ਲਖਾਏ ॥ 200 ॥ 

ਸ਼ਿਵੈ ਸੇਸ ਹਾਰੇ ਨਹੀ` ਅੰਤ ਪਾਯੋ । ਸਦਾ ਧਿਆਨ ਬੀਰ ਜਸੇ ਤੌਰ ਗਾਂਯੋਂ । 

ਸਦਾ ਦੀਨ ਪਿਆਰੇ ਕਰੋ ਰਛ ਮੌਰੀ । ਪਰੋਂ ਸਾਸ ਸਾਮ ਦਯਾ ਸਿੰਧ ਤੌਰੀ ॥ 2011 
ਦਹਰਾ 

ਗੁਰ ਨਾਨਕ ਅੰਗਦ ਤਹੀ ਅਮਰ ਦਾਸ ਬਪੁ ਤੌਰ । 

ਰਾਮ ਦਾਸ ਅਰਜੁਨ ਗੁਰ੍ਹ ਇਛ ਪ੍ਰਰ ਪ੍ਰਭੂ ਮਰ ।॥ 202 ॥ 
ਚੌਪਈ 

ਭਗਤ ਸਿੰਘ ਅਸ ਉਸਤਤ ਗਾਏ । ਪਰਾ ਚਰਨ [ਮਨਿ]” ਪ੍ਰੋਮ ਧਰਾਏ । 

ਬਾਰੇ ਬਾਰ ਗੁਰ ਕੀਨ ਉਚਾਰਾ । ਮਾਂਗੇ ਇਛ ਤੁਮਹਿ ਜੋ ਧਾਰਾ ।॥ 203 ।। 

ਸਾਂਈ ਦਾਸ ਕਹਿ ਰਿਦੈ ਵਸਾਇ । ਨਿਸ ਦਿਨ ਅੰਤਰ ਕਬੀ ਨ ਪਾਇ । 

ਚਰਨਨ ਰਹੇ ਤੁਹਾਰੇ ਚਿਤਾ । ਮਨ ਸਾਹਿ ਬਧੋਂ ਪ੍ਰੰਮ ਕਉ ਬਿਤਾ ॥ 204 ॥ 
ਦੋਹਰਾ ਰ 

ਤਥਾਸਤਿ ਬਚਨ ਕਹਿ ਗੁਰੂ ਤਾਂਕੋ ਕਰ ਕਰ ਹਾਰ । 

ਜਾਇ ਮਾਤ ਚਰਨੀ ਲਗੇ ਕੀਨ ਬਿਨ ਤਿੰਹ ਵਾਰ ॥ 205 ॥ 


ਹੀ 
4 ਪੌਥ। ਛਿੰਨ ਮਹ ਅਤੇ ਦਪੰਥੀ ਲੀਲ “ਅ ਪੌਥੀ ਵਿਰੋ” 


ਅਧਿਆਇ ਨਵਾਂ 373 

ਚੌਪਈ 

ਗੌਗ ਮਾਤ ਮਨ ਆਨੰਦ ਪਾਯੋ । ਧਾਰ ਪ੍ਰੰਮ ਸੁਤ ਗਰਿ" ਸਿਉ ਲਾਯੋ£ । 

ਦਮੰਦਰੀ ਮਾਤ ਨਾਨਕੀ ਆਈ । ਹਰਿ ਗੋਬਿੰਦ ਕੇ ਪਗ ਲਪਟਾਈ ।। 206 ॥ 

ਪੁਨ ਰਾਮ ਆ ਚਰਨੀ ਲਾਂਗੀ । ਕੀਨ ਬਿਨੈ ਅਤਿਸੈ ਵਡਭਾਗੀ । 

ਸ੍ਰ ਮੁਖ ਧੀਰਜ ਦੀਨ ਅਪਾਰਾ । ਸਾਂਈ ਦਾਸ ਪੁਨ ਬਿਨਤ ਉਚਾਰਾ ॥ 207 ॥ 
ਦੋਹਰਾ 

ਮਾਨ ਬਿਨੈ ਪੁਨ ਤਹਿੰ ਕੀ ਉਪਰ ਪਲੰਘ ਸੁਹਾਇ । 

ਰਾਮ ਪਤਿ ਦਿਖ ਹਰਖ ਧਰਿ ਆਨੰਦ ਹੀਏ ਨ ਮਾਇ । 208 ।। 
ਚੌਪਈ ਰ 

ਅਤਿ ਸੁਖ ਸਿਉ ਅਹਿਨਿਸ ਤਹਿ ਜਾਈ । ਪ੍ਰੰਮ ਪੁਲਕ ਕਛੁ ਖਬਰ£ ਨਾ ਪਾਂਈ । 

ਸ੍ਰ ਗੁਰ ਸੁੰਦਰ ਚਰਿਤ ਅਪਾਰਾ । ਮਾਤਾ ਸੁਤ ਦਿਖ ਹਰਖ ਸੁਧਾਰਾ ॥ 209॥ 

ਅਤਿ ਆਨੰਦ ਕਛੁ ਕਹਾ ਨ ਜਾਇ । ਭਗਤ ਸਿੰਘ ਬਹੁ ਦਿਵਸ ਬਤਾਇ । 

ਬਹੁ ਮੰਗਲ ਸੂਨ ਦ੍ਰਿਗ ਬਾਈ । ਫੁਰਕੈ ਅੰਗ ਮਾਤ ਸੁਖ ਧਾਈ ॥ 210 ।। 
ਦੋਹਰਾ 

ਮਾਤ ਦਮੰਦਰੀ ਅੰਗ ਸੁਭ ਫੁਰਕਹਿ ਬਾਏ“ ਜਾਨ । 

ਭਾਖਤ ਹੈਂ ਅਲਿਂ ਸੁਖ ਭਯੋ ਮਮ ਮੰਗਲ ਗ੍ਰਿਹਿ ਆਨ ॥ 211॥ 

ਰ ਸਵੇਯ” 

ਮਾਤ ਇਸ਼ਨਾਨ ਸੁ ਪਾਤਿ ਕਰਹਿ ਗੁਰ ਮੂਰਤ ਧਿਆਨ ਧਰਹਿੰ ਮਨ ਮਾਂਰੀ । 

ਦੇਵਤਿ ਦਾਨ ਅਤਿਥਨ ਕਉ ਸਜਨੀ ਸੁਤ ਆਗਮ ਮੋਹਿ ਸੁਹਾਹੀ । 

ਅਤਿ ਆਨੰਦ ਸਿਉ ਤਬ ਰੈਨ ਪਰੀ ਮੌਮ ਮਾਤ ਨਜੀਕ ਰਹੀ ਸੁਖ ਪਾਹੀ । 

ਸੁੰਦਰ ਜਾਨ ਸੁਭਾ ਅਭਿਰਾਮ ਸਵਾ ਨਿਸ ਜਾਮ ਰਹੀ ਸੁਖ ਪਾਹੀ ॥ 212। 
ਦੋਹਰਾ ਰ 

ਸਸ ਖਟ ਸਤਰ ਸੰਮਤ ਮੰਗਲ ਸਮਾ ਦਿਖਾਇ । 

ਮਹੂਰਤ ਸੁਭ ਆਗਮ ਭਯੋ ਮਾਤ ਹਰਖ ਮਨ ਪਾਇ ।। 213॥ 

ਕਤਕ ਵਸ ਦਿਨ ਕ੍ਰਤਕਾਂ ਜਾਨ ਨਿਛੜ ਭਾਰ । 

ਰਾਕ! ਤਿਥ ਸਸ ਪੁਤ੍ਰ ਅਹਿ ਸੁਭ ਗ੍ਰਹਿ ਮੰਗਲਕਾਰ ॥ 214। 
ਸਵੇਯ” 

ਜਨਮ ਭਯੇ ਸੂਤ ਕਉ ਤਬ ਹੀ ਗੁਰ ਨਾਨਕ ਕੇ ਸਮ ਰੂਪ ਅਪਾਰਾ । 

ਸੇਲੀ ਧਰੇ ਗਲ ਬਿਰਧ ਤਨੂੰ ਸੁਭ ਟੌਪੀ ਬਿਰਾਜਤ ਸੀਸ ਸੁਧਾਰਾ । 

ਜੌ ਬਪੁ ਧਾਰ ਨਿਹਾਲ ਕਰੈ ਜਨ ਸੌ ਬਪੁ ਆਜ ਦਿਖੈ ਕਰਤਾਰਾ । 

ਬਿਸਮਹਿੰ ਮਨ ਆਨੰਦ ਪਾਇ ਤਬੈ ਮੁਖ ਮਾਤ ਦਮੋਦੀ ਕੀਨ ਉਚਾਰਾ । 215 || 


'ਅ ਪੰਥੀ ਅੰਗ ਲਗ'ਇਓ #ਅ ਪੌਥੀ ਸੁਰਤਿ $ਅ ਪੋਥੀ ਸਖੀ 


374 ਗੁਰ ਬਿਲਾਸ ਪਾਤਸ਼ਾਹੀ ੬ 


ਦਹਰਾ 
ਹੇ ਗਰ ਕਿਆ ਕੌਤਕ ਕੀਓ ਦਿਖ'ਲਜਾ ਮਨ ਆਇ । 
ਆਦਿ ਗੁਰੂ ਬਪੁ ਬਿਰਧ ਧਰ ਕਹਹੋ ਤਹ ਸਮੁਹਾਇ ॥ 21611 


ਚੌਪਈ 

ਮਾਤ ਗੈਗ ਮਨ ਬਿਸਮਹਿੰ ਪਾਈ । ਬ੍ਰਿਧ ਪੁਤ ਭਵ ਸੁਨਿਓ ਨ ਕਾਂਈ । 
ਸਭੈ ਮਾਤ ਮੁਖ ਐਗਰ ਪਾਯੋ । ਗੁਰ ਨਾਨਕ ਤਬ ਬਚਨ ਅਲਾਯੋ । 217 ॥ 

ਸਨ ਮਾਤ ਤਮ ਜਾਚਨ ਕੀਨਾ । ਸਤਿਨਾਮ ਮੁਖ ਚੂਸ ਪ੍ਰਬੀਨਾ । 

ਤਿਹਤੇ ਅਪਨਾ ਰੂਪ ਦਿਖਾਯੋਂ । ਅਬ ਜੋ ਕਹਹੁ ਧਰਹੁੰ ਸੁਖ ਪਾਯੋ ॥218॥ 

ਦੋਹੁਰਾ ਰ੍‌ 

_ਮਾਂਤ ਦਮੌਦਰੀ ਅਸ ਕਹਾ ਕਰੋਂ ਬਾਲ ਸੁਭ ਅੰਗ।. 

ਬਾਲ ਅੰਗ ਗੁਰ ਜੀ ਧਰਾ ਹਰਖ ਮਾਤ ਦਿਖ ਗੈਗ 1 219 ॥ 


ਚ 


ਮਾਤ `ਵਮੋਦਰੀ ਮਨ  ਹੰਰਖਾਈ, | ਸੋਲੀ ਗਰਿ ਬੜ' ਸੋਭਾ ਪਾਈ । 
ਗਲ ਗਾਇ ਉਠੀ' ਬਹੁ ਨਾਰੀ । ਦਿਖ ਬਾਰਕ ਕੀ ਉਪਮ.ਉਚਾਰੀ ॥ 220।। 
ਹਰਿ ਗੋਬਿੰਦ ਗੁਰ ਤਤ ਛਿਨ ਆਏ । ਬਾਲਕ ਸੁਨਿ ਮਨਿ ਮਹਿ ਸੁਖ ਪਾਏ । 
ਮਾਤ ਗੈਗ ਸੁਭ ਕਥਾ ਸੁਨਾਈ । ਬਿਰਧ ਰੂਪ ਜਸ ਪੁਤ੍ਰ ਧਰਾਈ ॥ 221 । 
ਰ ਦੋਹਰਾ 
ਹਰਿ ਗੋਬਿੰਦ ਸੁਨ ਹਰਖ ਧਰਿ ਸੀ ਮੁਖ ਕੀਨ ਉਚਾਰ । 
_ਪ੍ਰਥਮੋ ਬਾਬੇ ਬਪੁ ਹ ਕੀਓ ਸਭ ਜਨ ਮੰਗਲ [ਐਔ ਹਿਤ]? ਕਾਰ ॥ 2220 


ਚੌਪਈ 
ਤਾਂਤੇ ਨਾਮ ਇਸੈ ਸੁਖਦਾਈ । ਬਾਬਾ ਗੁਰਦਿਤਾ ਪ੍ਰਗਟਾਈ । 
ਇਹ ਬਾਲਕ ਬਾਬੇ ਗੁਰ ਦੀਨਾ । ਤਾਂਤੇ ਨਾਮ ਇਹੀ ਹਮ ਚੀਨਾ ॥ 223 । 
ਭਾਖ ਨਾਮ ਦੀਓ ਦਰਬ ਅਪਾਰਾ । ਸਾਂਈ ਦਾਸ ਦਰਬ ਬਹੁ ਵਾਰਾ । 
ਜੋ ਨਰ ਨਾਰੀ ਦੇਤ ਬਧਾਈ । ਹਰਖਤ ਮਨੁ ਬਾਂਛਤ! ਫਲ ਪਾਈ । 224॥ 
ਦੋਹਰਾ 
ਚੜਿਓ ਦਿਵਸ ਸੁਖ ਸਿਉ ਤਬ ਆਨੰਦ ਭਯੋ ਅਪਾਰ ।। 
ਮਾਤ ਗੋਗ ਰਾਮੌ ਤਬਹਿ ਵਾਰਤ ਦਰਬ ਹਜਾਰ ॥ 225 ।। 
ਸਵੇਯਾ 
ਬੰਦਨਵਾਰ ਤਬੈ ਬੈਦਹੀ' ਦਰ ਆਬ ਕੋ ਮੌਲ ਧਰਿਓ ਸੁਖ ਪਾਈ । 
ਬਾਜ ਬਜੋੈ ਅਤਿ ਹੀ ਛਬ ਪਾਵਤ ਮੰਗਲ ਗਾਵਤ ਨਾਰ ਸੁਹਾਈ । 


ਆ 
ਚੇ 


ਤਤ ੍ 
0 ਪੁਥੀ ਬਹੁ “£ਅ ਤੋਂ ਏ ਪੋਥੀ ਵਿਚੋ “ਅ ਪੌਥੀ ਇਛੁਤ 


ਅਧਿਆਇ ਨਵਾਂ ਰ 375 


ਕਕੰਮ ਗੈਧ ਲਗਾਇ ਸਭੀ ਪਟ ਆਇ ਤ੍ਰਿਯਾ ਤਬ ਦੇਤ ਬਧਾਈ । 
ਤਾ ਦਿਨ ਮੰਗਲ ਜੌਇ ਭਯੇ ਕਵਿ ਹਾਰ ਪਰੇਂ ਕਛ੍ਹ ਭਾਖ ਨ ਜਾਈ । 226 ॥ 


ਦਹਰਾ 
ਬਡ ਅਨੰਦ ਤਾ ਦਿਨ ਭਯੋ ਕਹ ਲਗ ਕਰਓ ਬਖਾਨ । 
ਮਾਤ ਦਮੌਦੀ ਸਭ ਕਰੀ ਜਗਤ ਰੀਤਿ ਸੁਖ ਮਾਨ 1 227 ॥ 
ਕਥਾ ਬ੍ਰਿਧ ਥੋੜੀ ਕਹੀ ਗਏ ਮਾਸ ਖਟ? ਬੀਤ । 
ਦੇਸ ਦੇਸ ਸੈਗਤ ਅਈ ਸ੍ਰੀ ਗੁਰ ਪਦਾ! ਧਰ ਪ੍ਰੀਤਿ ॥ 228 ॥ 
ਚੌਪਈ 
ਮੋਲਾ ਭਯੋ ਵਿਸਾਖੀ ਭਾਰੀ । ਕਰ ਦਰਸ਼ਨ ਫਲ ਪਾਏ ਚਾਰੀ । 
ਹਰਿ ਗੋਬਿੰਦ ਗੁਰਦਾਸ ਕਿ੍‌ਪਾਲ । ਸਭ ਸੈਗਤ ਕਉ ਕੀਓ ਨਿਹਾਲ ॥ 229 ॥ 
ਚੜੀ ਪੂਜ ਜਿਹ ਵਾਰ ਨਾ ਪਾਰਾ । ਮਨ ਬਾਂਛਤ ਫਲ ਸੋਗਤ ਧਾਰਾ । 
ਸੀ ਸਤਿਗੁਰ ਕੀ ਆਗਿਆ ਪਾਈ । ਸੰਗਤ ਨਿਜ ਨਿਜ ਧਾਮ ਸਿਧਾਈ ।। 230 ॥ 


ਵਰ ਦਹਰਾ 
- ਭਗਤ ਸਿੰਘ ਉਸ ਦਿਨਸ ਤੇ ਮੋਲਾ ਭਯੋਂ ਅਪਾਰ । 

` ਵਿਸਾਖੀ ਕੀ ਸੋਗਤ ਅਈਂ ਜਾ ਕਉਂ ਵਾਰ ਨ ਪਾਰ।। 231 । 
ਵਿਸਾਖੀ ਬਿਤ ਜਬ ਜੇਠ ਭਾ ਨਭ ਰਵਿ ਤੇਜ ਧਰਾਇ ।। 
ਮਧ ਦਿਵਸ ਲਖ ਘਾਂਮ ਅਤਿ ਸੀ ਗੁਰ ਮੰਚ ਸੁਹਾਇ ॥ 232 ॥ 
ਸਾਂਈ ਦਾਸ ਤਹਿ ਚਾਪਿ ਬਯੋਜਨ ਮਧਰ ਸੁਧਾਰ । ਰ 
ਬਯੋਜਨ ਕਰ ਤਬ ਤਾਂਹਿ ਤ੍ਰੀਂ ਜਾਨ ਈਸ ਕਰਤਾਰ ॥ 233 ॥ 
ਅਤਿ ਆਨੰਦ ਧਰਿ ਗੁਰੂ ਜੀ ਗੁਰ ਕੇ ਚਰਿਤ ਸੁਨਾਇ । 
ਭਾਖਤ ਅੰਤਰ ਧਿਆਨ ਹੁਇ ਕਛੁਕ ਕਾਲ ਸੁਖ ਪਾਇ ।। 234 ॥ 


ਅੜਿਲ 

ਏਕ ਸੁਦਾਗਰ ਲਾਦ ਜਹਾਜ ਚਲਾਇਓ । 
ਅਗੇਜ ਦੀਰਘ ਮਛ ਤਿਨ ਅਟਕਾਇਓ । 
ਕੀਨੇ ਜਤਨ ਅਨੇਕ ਪੀਰ ਫਕੀਰ ਮਨਾਏ । 
ਹੌ ਚਾਲ ਨ ਜਬੈ ਜਹਾਜ ਸ਼ਾਹਿ ਬਡ ਖੋਦ ਧਰਾਏ ।। 235 । 

ਰ ਸਵੈਯਾ 
ਪੁਛਤ ਕੀਨ ਤਬੇ ਸਭ ਕਉ ਅਬ ਮੌਹ ਉਪਾਇ ਕਹੌ ਸੁਖਦਾਈ । 

_ਸਿਖ ਹੌਤੁ ਗੁਰੂ ਨਾਨਕ ਕਉ ਇਕ ਤਾਂਹਿ ਕਹੀ ਸੂਨੀਏੇ ਮਨ ਲਾਈ । 


1ਅ ਪੋਥੀ ਅਤਿ % ਤੋਂ ਏ ਪੌਥ ਛੈ “ਅ ਪੋਥੀ ਚਰਨਨ “ਅੰ ਤੋ ਏ ਪੌਥੀ ਤ੍ਰੀਯ 


376 ਰ ਗੂਰ ਬਿਲਾਸ ਪਾਤਸ਼ਾਹੀ ੬ 


ਨਮ ਗੁਰੂ ਗੁਰ ਨਾਨਕ ਕੇ ਸਮ ਭੇਟ ਮਨਹੁ ਤਹਿ ਧਿਆਨ ਕਰਾਈ । 

ਸੰਦਾਗਰ 'ਅੰਜਰ ਜੌਰ ਕਹੀ ਤੁਮ ਭੀ ਬਿਨਤੀ ਕਹੀਏ ਹਰਖਾਈ ।। 237 ।। 

ਮੁਹਰ ਸੰਹਸਰਾਂ ਪਾਂਚ ਮਨੀ ਗੁਰ ਭੋਟ ਸੁਦਾਗਰ ਈਸ ਧਰਾਏ । 

ਬਿਨਤੀ ਹੁਇ ਨਿੰਮ੍ਰਿਤ ਐਸੇ ਕਰੀ ਗਜ ਸੈਕਟ ਹੈ ਗੁਰ ਜੈਸ ਕਟਾਏ । 

ਤੈਸ ਸਹਾਇ ਕਰਹੁ ਹਮਰੀ ਹਮ ਜਾਨ ਅਨਾਥ ਕਰੋ ਸਰਨਾਏ । 

ਗੁਰ ਕਾ ਇਕ ਚਿਤ ਧਿਆਨ ਕੀਓ ਕਰ ਜੋਰ ਕੇ ਸਿਖ ਥਿਨੀ ਅਧਿਕਾਏ । 238॥ 

ਰ ਦੌਹਰਾ 

ਤਾਂਕੌ ਸੈਕਟ ਦੇਖਕੇ ਭਗਤ ਸਿੰਘ ਗੁਰਦੇਵ । 

ਕਥਾ ਸੁਨਾਵਤ ਮੰਨ ਧਰਿ ਚਾਲੈ ਤਾਂਹਿ ਅਭੇਵ ॥ 239 ॥ 
ਸਵੇਯਾ 

ਸੁਦਾਗਰ ਹੋਇ ਬਿਮੰਨ ਪਰਾ ਗੁਰ ਧਿਆਨ ਕੀਓ ਸਭ ਆਸ ਮਿਟਾਈ । 

ਸਿਖ ਕਉ ਗੁਰ ਦਰਸ਼ਨ ਆਨ ਦੀਓ ਤਿਨ ਦੇਖ ਕਹਾ ਅਬ ਭੀਰ ਕਟਾਈ । 

ਕੌਧ ਲਗਾਇ ਘਟ ਤਬ ਆਪਨੌ ਤੌਰ ਜਹਾਜ ਤਿਸੈ ਦੁਖ ਘਾਈ । ਰ 

ਰਿਦ ਸਿਖ ਐਂ ਸ਼ਾਹ ਆਨੰਦ ਭਏ ਕਾ ਜੁਗ ਜਾਹਜ ਕੌ ਬੀਚ ਬਿਤਾਈ ॥ 240 ॥ 

ਸੈ ਸਾਂਈ ਦਾਸ ਕਰੀ ਬਿਨਤੀ ਗੁਰ ਅੰਗ੍ਰਜ ਗਾਥ ਪ੍ਰਭੂ ਮੋ! ਸੂ ਨਾਏ । 

ਅਬ ਤਉ ਵਹ ਦੂਰ ਜਹਾਜ ਗਯੋਂ ਨਿਜ ਦਾਸ ਕੌ ਦੁਖ ਸਭੀ ਤਮ ਘਾਏ । 

ਆਵਹੁ ਹੈ ਸੁਖ ਪੂਰ ਪ੍ਰਭੂ ਤੁਮ ਈਸ ਕਹੋ ਮਮ ਗਾਥ ਸੁਹਾਏ । 

ਤਉ ਗੁਰ ਚੌਕ ਸੁਨ ਨੈਨ ਉਘਾਰ ਕਹਾ ਗਮ ਐਸੇ ਭਈ ਕਿਹ ਤੇ ਬਲ ਪਾਏ ।241।। 
ਦੋਹਰਾ 

ਸਾਂਈ ਦਾਸ ਬਿਨਤੀ ਕਰੀ ਪਦ ਪੰਕਜਾਂ ਰਜ ਤੌਹ । 

ਜਬ ਅੰਜਨ ਮਮ ਦ੍ਰਿਗਿ ਕੀਓ ਸੁਧ ਭਈ ਸਬ ਮੌਹ ॥ 2421।। 
ਚੌਪਈ 

ਸ੍ਰੀ ਸਤਿਗੁਰ ਪੁਨ ਐਸ ਅਲਾਯੋ । ਮਾਂਗੋ ਜੌ ਤੁਮਰੇ ਮਨ ਭਾਂਯੋ । 

ਸਾਂਈ ਦਾਸ ਕਹਿ ਰਿਦ ਬਸਾਵਉ । ਚਰਨ ਕਮਲ ਤੁਮਰੇ ਮਨ ਲਾਵਉ”।। 243 ॥ 

ਤਥਾਸਤਿ ਬਚ ਗੁਰ ਕੀਨ ਉਚਾਰਾ । ਪਨ ਰਾਮੋ' ਕੀ ਓਰ ਨਿਹਾਰਾ । 

ਮਾਂਗੇਂ ਜੋ ਇਛਾ ਰਿਦ ਤੋਰੇ । ਤਿਨ ਕਹਿ ਜੌ ਮਾਂਗਿਓ ਪਤਿ ਮੌਰੇ || 244। 
ਦੋਹਰਾ 

ਮੰਕਉ ਭੀ ਅਨਕ੍ਹਲ ਹੈ ਪਤਿ ਸਮ ਪ੍ਰੀਤਿ ਉਦਾਰ । 

ਦੀਜੇ ਪ੍ਰਭ ਜੀ ਦਯਾ" ਕਰ ਸ੍ਰੀ ਮੁਖ ਤੌਸ ਉਚਾਰ ॥ 245 । 





“ਝ ਪੋਥੀ ਹਜਾਰ _“ਅ ਪੋਥੀ ਮੋਹਿ % ਤੋਂ ਏ ਪੋਥ) ਚਰਨ ਕਮਲ _% ਪੌਥ] ਮਯਾ 


ਅਧਿਆਇ ਨਵਾਂ ___ 377 


ਚੌਪਈ 
ਭਗਤ ਸਿੰਘ ਇਹ ਕਥਾ ਸੁਹਾਈ । ਦਯਾ ਸਿੰਧ ਕੀ ਭੰਹਿ ਸੁਨਾਈ । 
ਐਸੇ ਸ੍ਰੀ ਗੁਰ ਚਰਿਤ ਅਨੰਤਾ । ਕਿਨੇ” ਜਾਕਉ ਪਾਇ ਨ ਅੰਤਾ! ॥ 246 ॥ 
ਮਾਸ ਮਾਸ ਮੈੰ ਕਰ ਉਤਸ਼ਾਹਾ । ਬਾਬੇ ਗੁਰਦਿਤੇ ਕਾ ਚਾਹਾ । 
ਸੁੰਦਰ ਰੂਪ ਦੇਖ ਹਰਖਾਵੈ । ਸਭ ਮਾਤਾ ਦਿਖ ਬਲਿ ਬਲਿ ਜਾਵੈ ॥ 247 । 
ਦਹਰਾ 
ਸਭੀ ਦੇਵ ਮਿਲ ਸਕ੍ਰ ਸਿਉ ਮੁਖ ਸਿਉ ਐਸ ਅਲਾਇ । 
ਭਾਗ ਬਡੇ ਇਹ ਭੂਮ ਕੇ ਜਹ ਗੁਰ ਵਾਸ ਕਰਾਇ ।। 248 ॥ 
ਭਗਤ ਸਿੰਘ ਕੌਤਕ ਕੀਏ ਸ੍ਰੀ ਗੁਰ ਤਾਂਹਿ ਅਪਾਰ । 
ਚਰਿਤ ਗ੍ਰਰ ਜਾਨੈ ਗੁਰੂ ਪਾਇ ਸੇਸ ਨਹਿ ਪਾਰ ॥ 249॥ 
ਚੌਪਈ 
ਸੁਧਾ ਸਰਵਰ ਕੀ ਸਨ ਗਾਥਾ । ਯਾਦ ਕਰੈ ਸਭ ਹੀ ਹਿਤ ਸਾਬਾ । 
ਕੌਲਾਂ ਨਿਸ ਦਿਨ? ਕਰੋਂ ਧਿਆਨ । ਕਬ ਆਵਹਿ ਗੁਰ ਕ੍ਰਿਪਾ ਨਿਧਾਨ । 
ਸਾਹਿਬ ਬੁਢਾ ਕਰ ਗੁਰ ਯਾਦ । ਕਬ ਆਵਹਿ ਸੁਖ ਸਿੰਧ ਅਨਾਦ । 
ਪੁਨ ਬੁਢ ਇਕ ਰੀਤਿ ਬਿਚਾਰੀ । ਜਿਹ ਉਦਮ ਫਲ ਪਾਏ ਚਾਰੀ । 251॥ 
ਦੋਹਰਾ 
ਬੁਢੇ ਤਬ ਗੁਰਦਾਸ ਕਉ ਐਸੇ ਕੀਨ ਉਚਾਰ । 
ਸੁਧਾ ਸਰਵਰ ਗਿਰਦ ਹੁਇ ਚੌਕੀ ਕਰੇ ਸੁਧਾਰ । 252 ॥ 
ਚੌਪਈ 
ਭਲੀ ਬਾਤ ਭਾਈ ਮਨ ਮਾਨੀ । ਤਾਂ ਦਿਨ ਥਿਤ ਇਕਾਦਸ਼ੀ ਜਾਨੀ । 
ਨਿਮਾਣੀ ਅਗ੍ਰਜ ਬਢਾ ਹੋਯੋ । ਬੰਦਨ ਕਰਿ ਗੁਰ ਰਸ ਮਨ ਪੰਯੋਂ ।। 253 ॥ 
ਸਾਹਿਬ ਬੁਢਾ ਹੋਯੋ ਆਗੇ । ਗਾਵਤ ਸਬਦ ਪ੍ਰੰਮ ਰਸ ਪਾਗੇ । 
ਪਾਛੇ ਭਾਈ ਸਬਦ ਉਚਾਰਤ । ਭਈ ਭੀਰ ਸੁਖ ਮਨ ਮਹਿ ਧਾਰਤ ॥ 254॥ 
ਦੋਹਰਾ ਰ 
ਰਹਿਰਾਸ ਕੇ `ਭੋਂਗ ਪਾਛੇ ਅਰਧ ਜਾਮ ਨਿਸ ਜਾਇ । _, ਰ 
ਪਰਕਰਮਾ ਕਰ ਦੀਰਘ ਲਘੂ ਦਰਬਾਰ ਭੌਗ ਪੁਨ ਪਾਇ ॥ 255 ।। 
ਚੌਪਾਈ 
ਅਰਦਾਸ ਸਮੇ ਦੇਵਨ ਸੁਖ ਪਾਈ । ਭਲੀ ਰੀਤਿ ਬੁਢੈ ਠਹਿਰਾਈ । 
ਰਹੈ ਅਚਲ ਰੀਤਿ ਇਹ ਭਾਰੀ । ਇਹ ਦਰਸ਼ਨ ਅਘ ਸੌਕਟ [ਸਭ[” ਟਾਰੀ ।। 256। 


ਹਦ 
“ਅ ਪੌਥੀ ਕੌ ਇ ਨ ਪਇ ਸਕੋ ਤਿਹ ਅੰਤ ੧ਅ ਪੋਥ! ਦਿਵਸਰਤ $% ਪ੍ਰੋਥ] ਵਿਚੋਂ" 


378 ਗੁਰ ਬਿਲਾਸ ਪਾਤਸ਼ਾਹੀ ੬ 


ਐਸੇ ਭਾਖ ਫੂਲ ਬਰਖਾਏ । ਸੁਨ ਬੁਢਾ ਭਈ ਹਰਖਾਏ । 

ਸੌ ਨਿਸ ਸਾਰੀ ਜਾਗਾ ਕੀਨੇ । ਬਡ ਆਨੌਦ ਅਪਨੇ ਮਨ ਲੀਨੋ ॥ 257 ॥ 
ਦੌਹਰਾ 

ਨਿਤ ਨੇਮ ਐਸੋ ਕਰਹਿ ਚੌਕੀ ਗਿਰਦ ਕਰਾਇ । 

ਪੁਨ ਮਨ ਸਭਨ ਵਿਚਾਰਿਓ ਸੀ ਗੁਰ ਇਹਾਂ ਨ ਆਇ ।। 258 ॥ 
ਚੰਪਈ 

ਹਰਿ ਗੋਬਿੰਦ ਤਿਹ ਠਾਂ ਉਰਝਾਏ । ਲਾਗਿਓਂ ਮਨ ਹਮ ਦੀਨ ਭੁਲਾਏ । 

ਯਾਤੇ ਕਰੀਏ ਕੋਉ ਉਪਾਇ । ਪਰਹਿੰ ਚਰਨ ਹਮ ਗੁਰ ਕੇ ਧਾਇ ॥ 259 ॥ 

ਕਹ ਬੁਢਾ ਬਿਨਤੀ ਅਰਦਾਸ । ਲਿਖ ਪਠੀਏ ਸ੍ਰੀ ਗੁਰ ਕੇ ਪਾਸ । 

ਅਸ ਵਿਚਾਰ ਬਹੁ ਬਿਨਤ ਲਿਖਾਈ । ਪਠਿਓ ਦੂਤ ਗੁਰੂ ਨਿਕਟਾਈ । 260 ॥ 
ਦੌਹਰਾ 

ਸਿਖ ਤਬੈ ਜਾਵਤ ਭਯੋਂ ਸ੍ਰੀ ਗੁਰ ਕੇ ਨਿਕਟਾਇ । 

ਹਾਥ ਜੋਰ ਬਿਨਤੀ ਕਰੀ ਬਾਰੋਬਾਰ ਸੁਹਾਇ ॥ 261 । 
ਚੰਪਈ 

ਸਿਖ ਅਰਦਾਸ਼ ਗੁਰੂ ਕੌ ਦੀਨੀ । ਭਿੰਨ ਭਿੰਨ ਸਭ ਬਿਨਤੀ ਕੀਨੀ । 

ਅਤਿ ਅਨੰਦ ਗੁਰ ਮਨ ਮਹਿ ਪਾਯੋ । ਪੁਲਕਿਓ ਤਨ ਬਡ ਪ੍ਰੰਮ ਲਿਖਾਇਓ 12621 

ਸਾਂਈ ਦਾਸ ਕਉ ਨਿਕਟ ਬੁਲਾਇ । ਸ੍ਰੀ ਮੁਖ ਕਹੀ ਬਾਤ ਸਮਝਾਇ। __` 

ਦੀਪ ਮਾਲ ਮੇਲਾ ਅਬ ਆਯੋ । ਆਇਸ ਦੇਹੁ ਧਿਆਨ ਕਰਾਯੋ ॥ 263 ॥ 
ਦੋਹਰਾ 

ਸਾਂਈ ਦਾਸ ਬਿਨਤੀ ਕਰੀ ਕੋਸ ਕਹਹੋ ਪ੍ਰਭ ਜਾਇ । 

ਮੌਕਉ ਦਰਸ਼ਨ ਦੇਹ ਫਿਰ ਮਾਨਹੰ ਤੌਰ ਰਜਾਇ ।। 264 ।। 


ਚੌਪਈ 

ਸੀ ਗੁਰ ਕਹਾ ਬਹੁਰ ਭੀ ਆਉ” । ਬਹੁ ਚਿਰ ਤੁਮਰੇ ਨਿਕਟ ਰਹਾਉ । 

ਅਬ ਚਿਰ ਭਯੋ ਤਹਾਂ ਤੇ ਆਏ । ਸੁਧਾ ਸਰੋਵਰ ਦਰਸ਼ਨ ਪਾਏ ॥ 265 ॥ 

ਗੁਰ ਆਗਿਆ ਤਬ ਦਈ ਤਿਆਰ । ਗੋਗ ਮਾਤ ਸੁਤ ਆਨੰਦ ਧਾਰ । 

ਸਜ ਰਥ ਖਾਸੇ ਕੀਨ ਪਯਾਨਾ । ਬਾਹਨ ਅਨਿਕ ਨ ਜਾਤ ਬਖਾਨਾ ।। 266 ।॥ 
ਦੋਹਰਾ 

ਰਾਮੌ ਮਿਲ ਸਭ ਮਾਤ ਕੇ ਸ੍ਰੀ ਗੁਰ ਕੇ ਪਗ ਲਾਗ । 

ਗੁਰ ਆਇਸ ਲੈ ਧਾਮ ਚਲਿ ਪਤਿ ਜੁਤ ਅਤਿ ਬਡ ਭਾਗ ।। 267 ।। 


%> ਪੋਥੀ ਸਭੀ 


ਅਧਿਆਇ ਨਵਾਂ 379 


ਚੰਪਈ 
ਮਾਤ ਦਮੌਦੀ ਖਾਸੇ ਰਾਜਤ । ਬਾਬਾ ਗੌਦੀ ਜਾਂਹਿ ਬਿਰਾਜਤ । 
ਮਾਤ ਨਾਨਕੀ ਗੋਗਾ ਮਾਤ । ਚੜ ਰਥ ਸੁੰਦਰ ਭਾਰ ਸੁਹਾਤ ।। 268।। 
ਕਮੌਤ ਅਸਵ ਪਰ ਗੁਰ ਕਰਤਾਰਾ । ਮੌਹਤ ਪੰਥ ਜੁ ਨੈਨ ਨਿਹਾਰਾ । 
[ਬਸਤ|' ਪੰਥ ਪੁਨ ਕੀਨ ਸਨਾਨਾ । ਤਾਰਨ ਤਰਨ ਹਰਖ ਧਰਿ ਨਾਨਾ ॥ 269 । 
ਦੌਹਰ” 
ਮਾਥ ਟਿਕਾਯੋ ਪਤ ਕਉ ਕੀਨਾ ਪ੍ਰਾਤ” ਪਿਯਾਨ । 
ਸੁਧਾ ਸਰੋਵਰ ਐਸ ਸੁਨ ਆਏ ਕਿ੍‌ਪਾ ਨਿਧਾਨ । 2701 
ਚੌਪਈ 
ਨਰ .ਨਾਰੀ ਸਭ ਹਰਖਤ ਧਾਏ । ਅਗ੍ਰਜ ਚਲਿ ਗੁਰੁ ਦਰਸ਼ਨ ਪਾਏ । 
ਸਾਹਿਬ ਬੁਢਾ ਭਾਈ ਆਯੋਂ । ਪੁਰ ਬਾਹਰ ਗੁਰੁ ਦਰਸ਼ਨ ਪਾਯੋ । 
ਸੁਧਾ ਸਰੋਵਰ ਸੌਗਤ ਆਈ । ਹੁਮ ਹੁਮਾਇ ਕਛ ਵਾਰ ਨ ਪਾਈ । 
` ਸ੍ਰੀ ਗੁਰ ਧਾਜ ਰੂਪ ਬਹ ਲੀਨੌ । ਇਛ ਪ੍ਰਰ ਸਭ ਦਰਸ਼ਨ ਦੀਨੋ ॥ 271 । 
ਦੌਹਰਾ 
._ ਸਾਹਿਬ ਬੁਢੇ ਚਰਨ ਪਰ ਸ੍ਰੀ ਸਤਿ ਗੁਰ ਬੋਦਨ ਕੀਨ । 
. ਕੁਸਲ ਆਨੰਦ ਪਰਛਨ ਕੀਓ ਬਡ ਸੁਖ ਮਨ ਮਹਿ ਲੀਨ । 272 ॥ 
`_._! ਚੌਪਈ 
ਪੁਰ ਪ੍ਰਵੇਸ ਕਰ ਧਨ ਬਰਖਾਯੋ । ਗੁਰ ਸੁਤ ਉਪਰ ਆਨੰਦ ਪਾਯੋ । 
ਅੰਗੁਜ ਬਾਜੇ ਬਜਤ ਅਪਾਰਾ । ਬੋਲ ਨਕੀਬ ਹਰਖ ਮਨ ਪਾਰਾ । 273। 
ਲੈ ਪ੍ਰਸਾਦਿ ਤਖਤ ਢਿਗ ਆਏ । ਹਰਿ ਗੌਬਿੰਦ ਸਤ ਮਾਥ ਟਿਕਾਏ । 
ਪੁਨ ਦਰਬਾਰ ਬੋਦਨਾ ਕੀਨੀ । ਮਾਥ ਟਿਕਾਇ ਪਤ ਸੁਖ ਲੀਨੀ 1 274॥ 
ਰ੍ ਦਹਰਾ 
'ਬਢੇ ਅਰ ਗੁਰਦਾਸ ਕੇ ਪੁਨ ਪਗਿ ਮਾਥ ਟਿਕਾਇ । 
ਦੇਖ ਚੂਪ-ਤਹਿ ਹਰਖ 'ਧਰ ਧੰਨ ਧੰਨ ਮੁਖਹੁੰ ਅਲਾਇ ॥ 275 ॥ 
ਰ ਚੌਪਾਈ ਰ 
ਸਰੀ ਸਤਿਗੁਰ ਪੁਨ ਮਹਲੀ ਆਏ । ਬਡ ਆਨੰਦ ਨਿਜ ਮਨ ਮਹਿ ਪਾਏ । 
` ਰਾਮਦਾਸ ਪੁਰ ਕੇ ਸਭ ਜਨ ਆਇ । ਗੁਰ ਸੁਤ ਰੂਪ ਦੇਖਾਂ ਹਰਖਾਇ ।। 276 ॥ 
ਦੇਤ ਵਧਾਈ ਵਾਰ ਨ ਪਾਰਾ । ਆਦਰ ਦੇਵਤ ਮਾਤ ਸਧਾਰਾ । 
ਅਤਿ ਅਨੰਦ ਨਿਜ ਮਨ ਮੈ ਪਾਯੋ । ਰਸਨਾ ਏਕ ਜਾਇ ਨਹਿ ਗਾਯੌ । 


`ਅ ਪੋਥੀ ਵਿਚ“ “£ ਪੋਥੀ ਭੌਰ 4%ਅ ਪੌਥੀ ਪੋਖਿ 


480 ਗੁਰ ਬਿਲਾਸ ਪਾਤਸ਼ਾਹੀ ੬ 


ਦੋਹਰਾ 
ਭਗਤ ਸਿੰਘ ਨਿਸ ਜਾਨ ਕੇ ਚੌਕੀ ਚੜੀ ਅਪਾਰ । 
ਦੇਖ ਪ੍ਰਭੂ ਸੁਖ ਪਾਇਓ ਸੀ ਮੁਖ ਕੀਨ ਉਚਾਰ 1 2780 
ਰਹੇ ਰੀਤਿ ਜੁਗ ਚਾਰ ਏ ਜੌ ਬੁਢੇ ਠਹਿਰਾਇ । ਰ 
ਐਸ ਭਾਖ ਅਗ੍ਜ ਭਏ ਸ੍ਰੀ ਮੁਖ ਸਬਦ ਅਲਾਇ ॥ 279 ॥ 


ਸਵੇਯਾ 
ਧਾਰਤ ਭਏ ਪ੍ਣ ਐਸ ਪ੍ਰਭ ਜਥ ਲੰ ਕਰ ਵਾਸ ਇਹਾਂ ਚੜ ਸਾਥਾ । 
ਅੰ ਬਖਸਿੰਦ ਸਚਾ ਗੁਰ ਨਾਨਕ ਜਾਂਉ ਕਹੀ ਬਖਸ਼ਹਿ ਮਮ ਨਾਥਾ । 
ਦਰਸ ਕਰੋ ਨਰ ਚੌਕੀ ਆਯ ਜੌ ਚਰਨਹ ਧੂਰ ਲਗਾਇ ਸੁ ਮਾਥਾ । 
ਭਵ ਸੈਕਟ ਤੋ ਨਰ ਛੂਟ ਪਰੇ ਵਹੁੰ ਨਾਹਿ ਪਰੇ ਜਮ ਕੇ ਕਬ ਹਾਥਾ ।! 290।। 


ਦੋਹਰਾ 
ਐਸੇ ਕਹ ਚੌਕੀ ਚੜਹਿ ਸ੍ਰੀ ਗੁਰ ਬਡ ਛਥਿ ਲੀਨ । 
ਪਾਇ ਭੌਗ ਮਹਿਲੀ ਗਏ ਬਰਨਤ” ਕਥਾ ਨਵੀਨ ।। 281 | 
ਚੌਪਈ 
ਬਹੁ ਸੁਖ ਸਿਉ ਕਛੁ ਦਿਵਸ ਬਿਤਾਏ । ਦੀਪਮਾਲ ਮੇਲਾ ਢਿਗ ਆਏ । 
ਦੇਸ ਦੇਸ ਕੀ ਸੰਗਤ ਆਈ । ਪੂਜਾ ਚੜੀ ਨਾ ਗਿਨਤੀ ਕਾਈ ।। 282 ॥ 
ਸੰਗਤ ਇਛ ਪਾਇ ਮਨ ਕੇਰੀ । ਵਿਦਾ ਭਈ ਦਰਸ਼ਨ ਗੁਰ ਹੇਰੀ । 
ਕਬ ਕਬ ਕੌਲਾ ਪੈ ਗੁਰੁ ਜਾਵਹਿ' । ਦੈ ਦਰਸ਼ਨ ਗੁਰ ਧੀਰ ਧਰਾਵਹਿਂ ।। 2831 


ਚਲ 


ਦਹਰਾ 
ਭਗਤ ਸਿੰਘ ਗੁਰ ਅਨੰਦ ਸਿਉ! ਗਏ ਮਾਸ ਖਟ ਬੀਤ । 
ਵਿਸਾਖੀ ਮੇਲਾ ਅਧਿਕ ਦਿਖ ਸੰਗਤ ਕੈ ਧਰ ਪ੍ਰੀਤਿ । 284 ॥ 


ਚੌਪਈ 
ਜਬ ਵਿਸਾਖ ਅਹਿ ਦਿਵਸ ਬਿਤਾਏ । ਦਾਸ ਪ੍ਰੰਮ ਗੁਰ ਮਨ ਮਹਿ ਪਾਏ । 
ਸਾਹਿਬ ਬੁਢੇ ਕਉ ਸਭ ਸੌੱਪ । ਦਈ ਸੈਨ ਰਖਿਆ ਕਰ ਚੌੱਪ । 
ਭਗਤ ਸਿੰਘ ਕੁਛ ਸੈਨਾ ਲੈ ਕੈ । ਚਾਰ ਸਿਖ ਅਪਨੇ ਸੰਗ ਕੌ ਕੈ । 
ਕਰ ਬੰਦਨ ਗੁਰ ਕੀਨ ਪਿਆਨਾਂ । ਕਸ਼ਮੀਰ ਓਰ ਦੁਖ ਦਾਸ ਦਿਖਾਨਾ 1 286 ।। 
__ ਦੋਹਰਾ 
ਭਗਤ ਸਿੰਘ ਚਿਤਵਨ ਕੀਓ ਕੌਨ ਦਾਸ ਕਸ਼ਮੀਰ । 
ਤਾਂ ਕੌ ਦੇਖ ਸੁ ਦੁਖ ਭਯੋ ਕਹੋ ਕਥਾ ਧਰ ਧੀਰ ।। 287॥ 


“ਅ ਪੌਬੀ ਕਥਹ੍ਹੰ _$ ਪੁੱਥੀ ਯੁਤ 


ਅਧਿਆਇ ਨੌਵ 381 


ਚੌਪਈ 

ਮਨੀ ਸਿੰਘ ਸੁਨ ਮਨ ਸੁਖ ਪੌਯੋ । ਗਦ ਗਦ ਸਵਰ ਉਤਕੇਠਾ ਹੋਯੋ । 

ਰਿਦੈ ਸਿੰਧ ਮਨ ਥੋਰ ਉਚਾਰਾ । ਸੁਨੋ ਸਿਖ ਇਹ ਚਲਿਤ ਅਪਾਰਾ ॥ 288 ॥ 

ਤਾਂਹਿ ਪ੍ਰੰਮ ਮੁਖ ਕਹਿਯੋ ਨ ਜਾਈ । ਭਾਗਭਰੀ ਬਸਹਿ ਤਹਿੰ ਇਕ ਮਾਈ । 

ਤਿਹਿ ਨਿਸਚਾ ਗੁਰੁ ਉਪਰ ਆਯੋ । ਸੁਪਨੇ ਹੂੰ ਨਹਿ ਅਉਰ ਲਖਾਯੋ ।। 289 ॥ 
ਦੋਹਰਾ 

ਭਗਤ ਸਿੰਘ ਬਹਰੋ ਕਹਾ ਕਿਹ ਨਿਸਚਾ ਅਸ ਦੀਨ । 

ਮਨੀ ਸਿੰਘ ਕਹ ਯਾਦ ਮਹਿ ਕਛੂ ਸੋਸ ਨਹਿ ਕੀਨ ॥ 290 ॥ 


ਚੌਪਈ 
ਮਾਧੋ ਸੋਢੀ ਤਹਿ ਠਾਂ ਜਾਈ । ਗੁਰ ਸਿਖੀ ਕੀ ਰੈਤਿ ਚਲਾਈ । 
ਗੁਰ ਅਰਜਨ ਕੀ ਆਗਯਾ ਲੈ ਕੇ । ਮਾਧੋ ਗਯੋ ਤਹਾਂ ਸੁਖ ਪੰਕੇ॥ 291॥ 
ਤਿੰਹ ਉਪਦੇਸ਼ ਮਾਈ ਕਉਂ ਕੀਨਾ । ਸਤਿਨਾਮ ਮੁਖ ਅੰਮ੍ਰਿਤ ਕੀਨਾ । 
ਮਾਧੌ ਅਗ੍ਰਜ ਬਿਨਤ ਉਚਾਰੀ । ਹਾਥ ਜੋਰ ਮਾਈ ਨਿਰਧਾਰੀ ॥ 292॥ 
ਦੋਹਰਾ 
ਮੋਹਿ ਦਰਸ ਗੁਰ ਦੇਹਿੰਗੇ ਮਾਧੋ ਕਹਾਂ ਸੁਨਾਇ । 
ਗੁਰ ਅਰਜਨ ਨਿਜ ਧਾਮ ਗਏ ਤਿੰਹ ਸੁਤ ਇਹ ਠਾਂ ਆਇ ॥ 293॥ 
ਚੰਪਈ 
ਸੀ ਗੁਰੁ ਹਰਿ ਗੋਬਿੰਦ ਤਿੰਹ ਨਾਮ। ਸਿਮਰਨ ਕਰੇ ਪੂਰਨ ਤਿੰਹ ਕਾਮ। 
ਦਿਵਸ ਬਿਤਾਦ ਕਛਕ ਤਨ ਤਯਾਗਾ । ਗੁਰ ਕੇ ਧਾਮ ਗਯੌ ਬਡ ਭਾਗਾ ।। 294॥ 
ਭਾਗੇਂ ਬਿਰਹਿ ਪਾਹਿ ਮਨ ਮਾਹਿ । ਨਿਸ ਦਿਨ ਧਯਾਨ ਗੁਰੂ ਮਨ ਲਾਂਹਿ । 
ਸੁਤ ਕਾਂਤ ਸੁੰਦਰ ਇਕ ਰੇਜਾ । ਮਾਤ ਉਣਾਯੋ ਪ੍ਰੰਮ ਸਮੋਜਾ । 295 । 
ਦੌਹਰਾ 
ਬਹੁਰੋ ਤਾਂਹਿ ਧੁਆਇ ਕੌ ਮਨ ਮਹਿ ਐਸ ਅਲਾਇਾ । 
ਇਹ ਕਾ ਜਾਮਾ ਕੈਠ ਗੁਰ ਜਬ ਪਹਿਰਹਿੰ ਸੁਖ ਪਾਇ ॥ 2961 
ਚੌਪਈ 
ਮੋਰੇ ਹਾਥ ਸਫਲ ਤਬ ਹੋਈ । ਕਬ ਗੁਰੁ ਓਢਹਿਂ ਮਮ ਦੁਖ ਖੋਈ । 
ਖਾਂਨ ਪਾਨ ਨਹਿ ਤਾਂਹੇ ਸਹਾਵੈ । ਦਯਾ ਸਿਧ ਕਉ ਯਾਦ ਕਰਾਵੈ ।। 297। 
ਗਰੁ ਗੁਰੁ ਕਰੇ ਨ ਔਤਰ ਪਾਯੋ । ਅੰਤ ਸਮਾਂ ਮਾਈ ਕਾ ਆਯੋ 
ਸਭੈ ਦੇਵ ਮਾਈ ਢਿਗ ਆਯੋ । ਪ੍ਰਿਥਕ ਪ੍ਰਿਥਕ ਸਭ ਨ'ਭਾ ਸੁਨਾਯੋ ॥ 298 ॥ 


“ਅ ਪੌਥੀ ਸਤਿਗੁਰ ਪਰ ਏ ਪੌਥੀ ਕਹਯੋ _“ਅ ਪੋਥੀ ਧਿਆਇ 


382 ਗੁਰ ਬਿਲਾਸ ਪਾਤਸ਼ਾਹੀ ੬ 


ਇਦਰੋਵਾਚ 
ਚਲੋਂ ਸੁਰਗ ਸੁਖ ਭੌਗ ਅਪਾਰਾ । ਤਹਿ ਠਾਂ ਖੋਦ ਨਾਂ ਕੋਇ ਨਿਹਾਰਾ । 
ਮਾਈ ਕਹਾ ਤਾਂਹਿ ਨਾਂਹਿ ਜਾਉ । ਗੁਰੁ ਕੇ ਧਾਮ ਨਿਵਾਸ ਸੂ ਪਾਉ ॥ 299 ॥ 
ਦੋਹਰਾ 
ਸਸ ਸੂਰਜ ਸਭ ਹੀ ਕਹਾ ਹਾਰ ਮਦਨ ਬਿਲਲਾਇ । 
ਨਿਜ ਨਿਜ ਮਹਿਮਾ ਅਤਿ ਕਰੀ ਮਾਈ ਨਹਿ ਲਲਚਾਇ ।। 300 ।। 
ਚੌਪਈ 
ਪੁਨਾ ਕਬੇਰ ਬਰਨ ਅਸ ਗਾਇ । ਚਲੋਂ ਪੁਰੀ ਮਮਾ ਅਤਿ ਸੁਖ ਦਾਇ । 
ਤਿਹ ਠਾਂ ਰਹੋ ਤੋਹਿ ਸਭ ਪਾਇਕ । ਮਾਈ ਕਹਾ ਨਾਂਹਿ ਹਮ ਲਾਇ ।। 301 ॥ 
ਈਰਖ ਸਦਾ ਤੌਰ ਪੁਰ ਮਾਂਹੀ । ਜਹਿੰ ਈਰਖ ਤਹਿੰ ਜਾਵਹੈ ਨਾਂਹੀ । 
ਪਰਮ ਧਾਮ ਗੁਰ ਕਾ ਸੁਖਦਾਇ । ਜਾਉ ਛਠਮ ਗੁਰ ਦਰਸ਼ਨ ਪਾਇ ।। 302 ॥ 
ਬ੍ਰਹਮ ਵਾਚ ।। ਦੋਹਰਾ ।। 
ਬ੍ਹਮ ਲੱਕ ਚਾਲਉ ਅਬੋ ਸਦਰ ਯਾਨ ਚੜਾਇ । 
ਤਹਾਂ ਮਿਤ ਕਉ ਭੈ ਨਹੀ” ਭੌਗੋ ਭੋਗ ਮਹਾਇ ।। 303 ॥ 
ਚੌਪਈ 
ਅਨਿਕ ਪਨ ਨਰ ਜਗਤ ਕਰਾਵੋਂ । ਮਮ ਪੁਰ ਵਾਸ ਜਤਨ ਬਡ ਪਾਵੇ । 
ਤੋਕੋਂ ਲੋਵਨ ਆਯੌ ਆਪ । ਤਹ ਨਾਂ ਚਲਉ ਮੋਟ ਸੰਤਾਪ । 304॥ 
ਮਾਈ ਕਹਾ ਕਾਜ ਮਮ ਨਾਹੀ । ਪਰੀ ਤੌਰ ਦੁਖ ਭਾਰ ਦਿਖਾਈ । 
ਹਉ ਤਉ ਪਰਮ ਧਾਮੁ ਗੁਰ ਜਾਵਉ” । ਗੁਰ ਨਾਨਕ ਕਾ ਦਰਸ਼ਨ ਪਾਵਉ” ।305॥ 
ਸ਼ਿਵੋ ਵਾਚ ।। ਦੋਹਰਾ ।। 
ਸਦਾ ਕਾਲ ਮਮ ਹਾਥ ਹੈ ਤਮ ਚਲ ਪਰੀ ਹਮਾਰ । 
ਰਵਿ ਸੁਤਾ ਕਉ ਤਹ ਭੋ ਨਹੀ" ਭੌਗੌ ਭੌਗ ਅਪਾਰ 1੧ 306 ॥ 
ਚੌਪਈ 
ਸਭ ਤੇ? ਅਧਿੰਕ ਤਹਾ ਸੁਖ ਜਾਨ । ਚਲੋਂ ਪੁਰੀ ਮਮ ਸੋਸ ਨਾ ਠਾਨ । 
ਮਾਈ ਕਹਾ ਬਚਨ ਗ੍ਰਰ ਐਸੇ । ਮਾਧੋ ਕਹਿਤ ਅਹੈ ਸੁਨ ਜੈਸੇ ॥ 307 ॥ 
ਸਰਪਰ ਸੰਕ੍ਪੁਰੀ ਮਰ ਜਾਵੈ । ਬ੍ਹਮ ਪੁਰੀ ਥਿਰ ਨਾਹਿ ਰਹਾਵੈ । 
ਸੈਭੂਪੁਰੀ ਕਾ ਹੋਇਗਾ ਕਾਲਾ । ਔਰ ਪੁਰੀ ਸਭ ਬਿਨਸ ਬਿਹਾਲਾ ॥ 308 !। 
ਦੋਹਰਾ 
ਤਾਂਤੇ ਪਰੈ ਨ ਜਾਇ ਹਉ” ਤੁਮਰੀ ਅਤਿ ਦੁਖਦਾਇ । 
ਅਚਲ ਧਾਮ ਗੁਰ ਕਾ ਸਦਾ ਤਹਾਂ ਵਾਸ ਹਉ ਪਾਇ ॥। 309 ॥ 


 ਅ ਪੋਥੀ ਸੁਖ _'ਅ ਪੋਥੀ ਮਾਈ _£ਅ ਪੋਥੀ ਜਮਰਾਜ 


ਅਧਿਆਇ ਨਵ 383 
ਸੋਰਠਾ 
ਸਭ ਸੁਰ ਬਹੁਰ ਵਿਚਾਰ ਹਮਰੋ ਕਹਿਓ ਨ ਮਾਨ ਹੈ। 
ਸ੍ਰੀ ਪਤ ਜੌ ਯਹ ਵਾਰ ਆਵੇ ਤਉ ਬਚ ਮਾਨ ਤਹ ॥ 3101 
ਰ ਚੌਪਈ 
ਸਭ ਦੇਵਨ ਮਿਲ ਬਿਨੇ ਉਚਾਰੀ । ਆਏ ਵਿਸ਼ਨ ਤਹਾਂ ਗਿਰਧਾਰੀ । 
ਰਰ ਬਦਨ ਸ੍ਰ ਐਸ ਅਲਾਯੋ । ਨਿਸਚਾ ਭਾਰ ਯਾਹ ਮਨ ਪਾਯੋ ॥ 311॥ 
ਰਹੇਂ ਭੁਮਾਇ ਭਰਮਹਿ ਨਹਿ ਮਾਈ । ਕਰੋ ਜਤਨ ਤੁਮ ਜੋ ਭਰਮਾਈ ।। 
ਮਾਨ ਬਿਨੀ' ਸੁਰ ਵਿਸਨ ਅਲਾਯੋ । ਹੋਇ ਸਨਮੁਖ ਮਾਈ ਜਸ ਗਾਯੌੋ ॥ 312॥ 
ਰ ਦੋਹਰਾ 
ਬਡੇ ਪੁੰਨ ਕਰ ਭ੍ਰਮ ਪੈ ਤੁਮ ਸਮ ਭਯੋ ਨ ਕੋਇ। 
ਮੁਕਤ ਰੂਪ ਨਿਸਚੈ ਭਈ ਸੋਸਾ ਰਹਿਓ ਨ ਕੋਇ ॥ 313 ॥ 
ਚੌਪਈ 
ਬਿਕੁੰਠ ਮਾਹਿ ਸੁੰਦਰ ਗ੍ਰਿਹ ਮੋਰੇ । ਲਾਇਕ ਭਏ ਆਜ ਵਹੁ ਤੇਰੇ । 
ਕਰੇਂ ਜਤਨ ਜੋਗੀ ਨਹਿ ਪਾਵੈ । ਅਚਲ ਧਾਮ ਦੁਖ ਦਿਸ਼ਟਿ ਨਾ ਆਵੋ ॥ 314 ॥ 
ਕਹ ਸੁਰ ਸ੍ਰੀ ਪਤਿ ਤੋਹਿ ਅਲਾਇ । ਕਿਉ” ਨ ਜਹੁ ਤਮ ਖੇਦ” ਮਿਟਾਇ । 
ਸੀ ਪਤ ਲੰਨ ਤੋਹਿ ਕਉ ਆਏ । ਨੋਤਿ ਨੇਤਿ ਜਿਹ ਬੋਦ ਅਲਾਏ ॥ 315 ॥ 
ਮਾਈ ਵਾਚ ।। ਦੋਹਰਾ ॥। 
ਹੌ ਸੁਰ ਸ੍ਰੀ ਪਤ ਧਾਮ ਜੌ ਸਭ ਜਨਕ ਉੱ ਸੁਖਦਾਇ । 
ਕੌਸ ਕਰੋਂ ਮਨ ਹਠ ਪਰਾ ਗੁਰੁ ਕੇ ਬਚਨ ਸੁਨਾਇ । 316॥ 
ਚੰਪਈ 
ਕੌਟ ਬੋਕੇਠ ਦ੍ਰਿਸ਼ਟ ਜਹ ਮਾਂਹੀ । ਐਸ ਧਾਮ ਗੁਰੁ ਛੌਡੋ ਨਾਹੀ । 
ਜਬ ਗੁਰ ਆਵਹਿ ਜਾਮਾ ਧਾਰ । ਬੈਠ ਪਲੰਘ ਮਮ ਦੇਹ ਦੀਦਾਰ । 3171 
ਤਬ ਹਉ” ਕਰਉ” ਦੇਹ ਨਿਜ ਤਿਆਗ । ਜਾਂਉ ਧਾਮ ਗੁਰ ਕੇ ਬਡ ਭਾਗ । 
ਧੰਨ ਧੰਨ ਤਬ ਬਿਸ਼ਨ ਉਚਾਰਾ । ਸੀ ਗੁਰਦੇਵ ਆਇ [ਦੇਹ]! ਦੀਦਾਰਾ । 318 ॥ 
ਦੌਹਰਾ 
ਐਸੇ ਕਹ ਸਭ ਹੀ ਗਏ ਨਿਜ ਨਿਜ ਗ੍ਰਿਹ ਅਸਰਾਰ । 
ਭਾਗਭਰੀ ਨਿਸ ਦਿਨ ਕਰੇ ਸੀ ਗੁਰ ਨਾਮ ਉਚਾਰ ॥ 319॥ 
ਰ ਚੌਪਈ 
ਭਗਤ ਸਿੰਘ ਕਾਰਨ ਇਹ ਜਾਲੋਂ । ਕਸ਼ਮੀਰ ਓਰ ਗੁਰ ਪਯਾਨਾ ਠਾਨੋ । 
ਭਗਤ ਸਿੰਘ ਸੁਨ ਸੀਸ ਝੁਕਾਯੋ । ਧੰਨ ਧੰਨ ਮਾਈ ਕਉ ਗਾਯੋ 1 320॥ 


ਵਦ ਪੌਖੀ ਔਰਜ _“ਅ ਧੌਥੀ ਕਜਟ _“ਏ ਪੌਥੀ ਵਿਚੋ” 


384 ਗੁਰ ਬਿਲਾਸ ਪਾਤਸ਼ਾਹੀ ੬ ੍ 


ਪੁਠਾ ਬਿਨੈ ਕਰ ਤਾਂਹਿ ਉਚਾਰ । ਕੈਸੇ ਸ੍ਰੀ ਗੁਰ ਦੀਓ ਦਿਦਾਰ । 
ਮਨੀ ਸਿੰਘ ਕਹੇਂ ਸ੍ਰੀ ਗੁਰ ਸਵਾਮੀ । ਤਾਹਿ ਪ੍ਰੰਮ ਲਖ ਅੰਤਰਜਾਮੀ ॥ 321 ॥ 
ਦੋਹਰਾ 
ਸਭੀ ਜਤਨ' ਕਉਂ ਤਯਾਗ ਕੇ ਕਛੁਕ ਸੂਰ ਲੀਏ ਸਾਥ । 
ਸਾਤ ਦਿਵਸ ਕਸ਼ਮੀਰ ਮਹਿ ਪਹੁੰਚੇ ਦੀਨਾ ਨਾਥ । 322 ॥ 
ਸੋਰਠਾ 
ਮਾਈ ਸੁਨ ਧਰ ਧੀਰ ਪ੍ਰੌਮ ਪੁਲਕ ਠਾਢੀ ਭਈ । 
ਸਧ ਨ ਰਹੀ ਸਰੀਰ ਸੀ ਗੁਰ ਦਰਸ ਨਿਹਾਰ ਕੇ ।। 323 ॥ 
ਚੌਪਈ 
ਗੁਰੁ ਕੇ ਚਰਨ ਪਰੀ ਲਪਟਾਇ । ਧੰਨ ਧੈਨ ਮੁੱਖ ਹਰਖਤ ਗਾਇ । 
ਹੇ ਪ੍ਰਭ ਮੂੜ ਮੋਹਿ ਦਾਸੀ ਜਾਨ । ਕੈਸੇ ਉਪਮਾ ਕਰਉ” ਬਖਾਨ ॥ 324 ॥ 
ਅਪ੍ਰੈਮੇਉ ਹੈ ਰੂਪ ਤੁਮਾਰਾ । ਸੈਸ ਬੇਦ ਜਹਿ ਕਰੇ ਉਚਾਰਾ । 
ਅਜ ਅਨਵਦ ਮਾਯਾ ਤੇ ਪਰੇ । ਕਰ ਇਛਾਂ ਲੀਲਾ ਪੁਨ ਕਰੇ ॥ 325 ॥ 
ਦਹਰਾ 
ਰਿਖ ਮੌਨੀ ਤਾਪਸ ਜੁਈ ਅੰਤ ਨ ਤੁਮਰਾ ਪਾਇ । 
ਮਹਾ ਮੂੜ ਹੋਇ ਸੇਵਕੋ ਕੈਸੇ ਉਪਮਾ ਗਾਇ ।। 326 ॥ 
ਚੌਪਈ 
ਅਸ ਕਹ ਬਹੁਰ ਚਰਨ ਲਪਟਾਈ । ਸ੍ਰੀ ਗੁਰ ਕਹਾ ਬਹੁਰ ਮੁਸਕਾਈ । 
ਹਮਰੇ ਹਿਤ ਜੌ ਬਸਤ ਉਣਾਇਓ । ਦੇਵਹ ਕੈਸ ਬਿਲਮਨ ਲਾਯੇਂ ॥ 327 ॥ 
ਮਾਈ ਹਰਖ ਕਹਾ ਪ੍ਰਭ ਲੀਜੈ । ਇਛਾ ਪ੍ਰ” ਹਮਾਰੀ ਕੀਜੈ । 
ਕਾਢ ਪਟਾਰ ਤੇ ਗੁਰ ਕਰ ਦੀਨੋ । ਆਨੌਦ ਭਾਰ ਅਪਨੇ ਚਿਤ ਲੀਨ । 328 ।। 
ਸੀ ਗੁਰ ਜਾਮਾ ਤਾਂਹਿ ਸਿਵਾਯੋ । [ਓਢਿਓ]” ਅੰਕ ਅਧਿਕ ਛਬਿ ਪਾਯੰ । 
ਭਾਂਤ ਭਾਂਤ ਨਿਜ ਤਿਆਗ ਪੁਸ਼ਾਕ । ਜੈਸੇ ਬਿਦਰ ਕਉ ਖਾਯੋ ਸਾਗ ॥ 322 ॥ 
ਰ ਦੋਹਰਾ 
ਸ ਭੀਲਨੀ ਬੇਰ ਕਉ ਪ੍ਰੋਮ ਜਾਨ ਮੁਖ ਪਾਇ । 
ਸੇ ਮਾਈ ਪ੍ਰੇਮ ਲਖ ਸ੍ਰੀ ਗੁਰ ਗਜ਼ਿ ਪਹਿਰਾਇ ॥ 330 । 
ਚੌਪਈ 
ਮਾਈ ਦੇਖ ਹਰਖ ਮਨ ਪਾਯੋ । ਇਛ ਪੂਰ ਮਨ ਮਹਿ ਸੁਖ ਪਾਯੋ । 
ਗੁਰ ਸਨਮੁਖ“ ਟਿਕਾਯ ਦਿਗ ਲਾਇ । ਭ੍ਰਮ ਸੈਨ ਕੀਨੋ ਹਰਖਾਇ ।। 331 ॥ 


ਜੌ 
ਵ। 


1% ਪੌਥੀ ਕਾਰਜਹਿ _“ ਪੁੰਥੀ ਪੂਰ) _$ਅ ਪੋਥੀ ਵਿਚੋ _“ਅ ਪੌਥੀ ਚਰਨਨ 


ਅਧਿਆਇ ਠੌਂਵਾਂ 385 


ਦਰਸ਼ਨ ਕਰਤ ਦੇਹ ਤਬ ਤਿਆਗੀ । ਕ੍ਰਿਪਾ ਸਿੰਧ ਕੇ ਰਸ ਮਹਿ ਪਾਗੀ । 

ਗੁਰੁ ਨਾਨਕ ਤਬ ਲੈਣ ਪਠਾਏ । ਜੁਗਲ ਕੁਮਾਰ ਦਾਸ ਸੋਗ ਆਏ ।। 332 ॥ 
ਦੋਹਰਾ 

ਮਹਾਂ ਦੇਵ ਮਿਲ ਚਾਰਹੋ ਮਾਈ ਕੇ ਨਿਕਟਾਇ । 

ਸੁੰਦਰ ਯਾਨ ਚੜਾਇ ਕੇ ਚਲੋ ਗੁਰੂ ਗੁਨ ਗਾਇ ॥ 333 ॥ 

ਰ ਸੋਰਠਾ 

ਭਗਤ ਸਿੰਘ ਬਡ ਭਾਗ ਮਾਈ ਸਮ ਨਹਿ ਕੌ ਭਯੋ । 

ਗੁਰੁ ਦਰਸ ਤਨ ਤਿਆਗ ਬਹੁਰ ਧਾਮ ਗੁਰੁ ਕੇ ਚਲੀ ॥ 334 ॥ 
ਚੌਪਈ 

ਸਵਰਗ ਨਿਕਟ ਜਬ ਯਾਨ ਪਧਾਰਾਂ । ਜੈ ਜੈ ਸਭ ਸੁਰ ਕੀਨ ਉਚਾਰਾ । 

ਭਾਖਤ ਜਸ ਫੂਲਨ ਕੀ ਬਰਖਾ । ਕੀਨੇ ਦੇਵ ਧਾਰ ਮਨ ਹਰਖਾ ॥ 332 ।। 

ਪੁਨ ਬ੍ਹਮਾ ਸ਼ਿਵ ਧਾਮ ਦਿਖਾਯੋਂ । ਅਗ੍ਰਜ ਜੈ ਜੋ ਸ਼ਬਦ ਅਲਾਘੇਂ । 

ਪੁਨਾ ਬੈਕ੍ੰਠ ਗਈ ਵਹੁ ਮਾਈ । ਸ੍ਰੀ ਗੁਰ ਜਾਹਿ ਨਿਵਾਸ ਕਰਾਈ ।। 336 ॥ 

ਕੋਟ ਭਾਨ ਸਮ ਯਾਨ ਸੁਹਾਵਾ । ਬੌਕ੍ਰੰਠ ਲੋਕ ਦਿਖ ਮਨ ਬਿਗਸਾਵਾ” । 

ਕਹਾ ਬਿਸਨ ਮਾਈ ਵਹੁ ਜਾਨ । ਸ੍ਰੀ ਗੁਰ ਪ੍ਰੰਮ ਯਥਾਰਥ ਗਿਆਨ ॥ 337 ॥ 
ਦੋਹਰਾ 

ਸਭ ਮਿਲ ਜੈ ਜੈ ਕਾਰ ਕਹ ਮਾਈ ਅਗ੍ਰ ਸਿਧਾਇ । 

ਧਾਮ ਦਿਖ'ਯੋਂ ਹੈ ਤਹਾਂ ਸੀ ਗੁਰ ਧਾਮ ਪਰਾਇ ॥ 338 ॥ 
ਚੌਪਈ 

ਮਾਈ ਧਾਮ ਗੁਰ ਕੇ ਗਈ । ਪਰਮ ਧਾਮ ਦਿਖ ਹਰਖਤ ਭਈ । 

ਗੁਰੁ ਨਾਨਕ ਕੇ ਪਗ ਲਪਟਾਈ । ਪਾਂਚ ਗੁਰ ਕਾ ਦਰਸ਼ਨ ਪਾਈ ।। 339 ॥ 

ਗੁਰੁ ਢਿਗ ਮਾਧੋ ਦੇਖ ਬਿਠਾਨਾ । ਚਰਨ ਬੰਦ ਤਿਹ ਅਤਿ ਸੂਖ ਮਾਨਾ । 

ਮੁਖ ਜਿਉ ਮਾਈ ਬਚਨ ਸੁਨਾਯੋ । ਤੋਰੀ ਕ੍ਰਿਪਾ ਧਾਮ ਗੁਰ ਪਾਯੋ ।। 340 ॥ 

ਅਤਿ ਆਨੰਦ ਧਰਿ ਤਹਾਂ ਰਹਾਇ । ਪਾਛਲ ਕਥਾ ਸੁਨਉਂ ਮਨ ਲਾਇ । 

ਹਰਿ ਗੋਬਿੰਦ ਮੁਖ ਕੀਨ ਉਚਾਰ ! ਬਾਬਕ ਸੁਨੋ ਐਸ ਨਿਰਧਾਰ ।। 341 ॥ 
ਦੋਹਰਾ 

ਮਾਰੂ ਡਖਣੇ ਵਾਰ ਪੜ ਭਾਗ ਭਰੀ ਦੇ ਹੇਤ । 

ਜਟਾਉ ਰੀਤਿ ਜੈਸੇ ਕਰੀ ਦਾਸ ਰਖੀ ਜਸ ਕੇਤ ॥ 342 ॥ 

ਚਿਖਾ ਬੀਚ ਤਨ ਤਾਂਹਿ ਧਰ ਨਿਜ ਕਰ ਲਾਂਬ੍ਰ ਲਾਇ । 

ਬਹਰ ਤਿਲਾਂਜਲਿ ਗੁਰ ਕਰੀ ਭਗਤ ਵਛਲ”! ਬਿਰਦਾਇ ॥ 343 ।। 








14 ਪੰਥ | ਹਰਖਾਵਾ _% ਤੋਂ ਦ ਪੋਥੀ ਪਾਂਚਹੁੰ _“ਅ ਪੋਥੀ ਬਤਮਲ 


੧86 ਰ ਗੁਰ ਬਿਲਾਸ ਪਾਤਜ਼ਹੀ ੬ 


ਚੌਪਈ 
ਧੰਨ ਜਨਮ ਮਾਈ ਕਾ ਜਾਨੋ । ਭਗਤ ਸਿੰਘ ਗੁਰ ਦਰਸ਼ਨ ਦਾਲੋ । 
ਬਹੁਰੋ ਧਾਂਮ ਗੁਰੂ ਕੇ ਗਈ । ਨਿਜ ਕਰ ਰੀਤਿ ਗੁਰੂ ਤਹਿੰ ਕਈ ॥ 344। 
ਪਾਵਨ ਪਤਿਤ ਗੁਰੁ ਸਮਨਾਹੀ । ਦੇਖਯੋ ਖੌਜ ਤਿਹੁੰ ਪਰ ਮਾਹੀ । 
ਭਈ ਪੂਰ ਮਾਈ ਕੀ ਗਾਥਾ । ਪੜੇ ਸੁਨੇ ਗੁਰ ਕਰਹਿ ਸਨਾਥਾ ॥ 345 । 
ਸਵੇਯਾ 
ਜਾਂ ਚਤਰਾਨਨ ਸੇਸ ਤੇ ਆਦਿਕ ਸੈਕਰ ਐਂ ਮਨ ਖੋਜਤ ਸਾਰੇ । 
ਨਾਰਦ ਸਾਰਦ ਢਰੰਢਤ ਹਹਿ ਲਛਮੀਪਤਿ ਧਿਆਨ ਸਦਾ ਚਿਤ ਧਾਰੇ । 
ਸੌ ਪ੍ਰਭ ਪ੍ਰੋਮ ਅਧੀਨ ਭਯੋ ਤਨ ਭਾਗਭਰੀ ਕ੍ਰਿਤ ਕੀਨ ਅਪਾਰੇ ॥ 
ਐਸ ਗੁਰੁ ਕਵਿ ਖੋਦ ਨਿਵਾਰ ਸੌ ਪੂਰਹ ਇਛ ਕਰੋਂ ਦੁਖ ਟਾਰੇ ॥ 346 ॥ 
ਦੋਹਰਾ ਰ 
ਭਗਤ ਸਿੰਘ ਤਹਿ ਠਾਂ ਰਹੇ ਸ੍ਰੀ ਗੁਰੂ ਮਾਸ ਵਿਸਾਖ । 
ਕਛੁਕ ਦਿਵਸ ਗਏ ਜੇਠ ਕੇ ਕੀਨ ਚਲਨ ਅਭਿਲਾਖ 1 347 ॥ 
ਤਹਾਂ ਚਰਿਤ ਅਨਗਨ ਕਰੇਂ ਕਹੇ ਹੋਤ ਬਿਸਥਾਰ । 
ਸਤਿਨਾਮ ਕਉ ਮੱਤ ਦੋ ਦਿਜ ਸਿਖ ਅਨਿਕ ਉਧਾਰ । 348 ॥ 
ਚੌਪਈ 
ਤਹਿਤੇ ਕੀਨੋ ਸ੍ਰੀ ਗੁਰ ਪਿਆਨਾ । ਨਾਂਘਤ ਕਹਿ ਦੂਣ ਪਿਖ ਨਾਨਾਂ । 
ਇਛਾ ਬਾਰ ਚਰਸ ਕੀ ਲਾਗੀ । ਬਰਨਤ ਕਥਾ ਗੁਰਹ ਰਸ ਪਾਗੀ । 349 । 
ਜਿਹ ਜਿਹ ਸ੍ਰੀ ਗੁਰੁ ਰੌਨ ਬਸਾਏ । ਭਾਖਉ” ਕਥਾ ਗਿ੍‌ੰਥ ਬਢ ਜਾਏ । 
ਹਾਫਸਵਾਦ ਕੀਨ ਗੂਰ ਡੇਰਾ । ਪੁਰ ਨਿਕਟਾਇ ਠੌਰ ਸਭ ਹੇਰਾ ॥ 350 । 
ਦੋਹਰਾ ਰ 
ਏਕ ਸਿਖ ਤਬ ਆਇਕੋ ਕੀਨੀ ਸੇਵ ਅਪਾਰ । 
ਸੀ ਗੁਰੁ ਕੌ ਮਨ ਹਿਰ ਲਯੋ ਸੋਵਾ ਵਸ ਕਰਤਾਰ ॥ 351 ॥ 
ਰ ਸਵੇਯਾ 
ਤਾਂਹਿ ਕਰੀ ਬਿਣਤੀ ਗੁਰੁ ਅਰਜ ਸਿਖ ਕਰੋ ਮਮ ਦਾਸ ਪਛਾਨੋ । 
`ਜਾਂਨ ਅਨਾਥ ਸਨਾਥ ਕਰੋ ਮਮ ਦੇਹ ਸੁ ਮੰਤਰ ਜੋ ਭਵ ਹਾਨੋ ॥ 
ਤਾਂਹਿ ਬਿਨੈ ਸੁਨ ਆਨੰਦ ਪਾਇ ਕਿਪਾਲ ਭਏ ਗੁਰ ਐਜ ਬਖਾਨੇ । 
ਸੈਤ ਅੰ ਸਾਧ ਕੀ ਸੇਵ ਕਰੋਂ ਸਤਿਨਾਮ ਕੌ ਮੰਤ ਦੀਓ ਤਿਹ ਕਾਨੋ ॥ 352॥ 
ਅੜਿਲ 
ਸਿਖ ਮੋਤ ਸੁਨ ਕਾਨ ਐਸ ਮੁਖ ਗਾਇਯੋ । 
ਮਮ ਮਤਿ ਮੂੜ ਗਵਾਰ ਭੋਦ ਨਹਿ ਪਾਇਓ । 





੫ਅ ਪੌਥੀ ਮੰਹਿ 


ਅਧਿਆਇ ਨੌਵਾਂ ੭687 


ਯਾਕੇਂ ਅਰਥ ਸੁਨਾਵੌ ਅਪਨੀ ਦਯਾ! ਸਿਉ” । 
ਹੌ ਮਿਟੈ ਭਰਮ ਮਨ ਭੇਦ ਭਾਰ ਤੁਮ ਮਯਾ! ਸਿਉ” ॥ 353 ॥ 

ਕੁਡਲੀਆਂ 
ਕਰਮਚਦ ਜਬ ਦੀਨ ਹੈ ਐਸੇ ਬਚਨ ਅਲ਼ਾਇ । 
ਸੀ ਗੁਰ ਸੁਨ ਗਦ ਗਦ ਭਏ ਸੀ ਮੁਖ ਅਸ ਫੁਰਮਾਇ । 
ਸ੍ਰੀ ਮੁਖ ਅਸ ਫੁਰਮਾਇ ਅਰਥ ਇਹ ਜਾਨ ਬਿਅੰਤਾ । 
ਜਥਾ ਬੁਧ ਮਮ ਆਇ ਕਹਉ” ਜਸ ਭਾਖਤ ਸੋਤਾ। 
ਤੀਨ ਕਾਲ ਮਹਿ ਸਤਿ ਸੁ ਸਤਿ ਹੀ ਜਾਨਹੋਂ । 
ਨਾਮ ਰੂਪ ਨਹਿ ਜਾਹਿ ਨਾਮ ਤਹ ਮਾਨਹੌ 1 354 ॥ 

_ ਦੋਹਰਾ 
ਜਪੁਜੀ ਅਰਥ ਸੁਨਾਯੌ ਭਗਤ ਸਿੰਘ ਥਾਂ ਤਾਹਿ। 
ਤੀਨ ਦਿਵਸ ਮਹਿ ਗੁਰੁ ਜੀ ਮਨ ਮਹਿ ਧਾਰ ਉਮਾਹਿ ॥ 355 ॥ 

ਚੌਪਈ 

ਕਰਮ ਚੋਦ ਸੁਨ ਆਨੰਦ ਪਾਯੋ । ਜਨਮ ਮਰਨ ਕਾ ਸੌਸ ਮਿਟਾਯੋ । 
ਬਹੁਰ ਸ੍ਰੀ ਮੁਖ ਬਚਨ ਬਖਾਨੋਂ । ਅਰਥ ਯਹਿ ਗੁਰ ਨਾਨਕ ਜਾਨੋ । ॥ 356॥ 
ਹਮ ਹਹਿ ਜਤ ਦਾਸ ਤਿਹ ਕੇਰੇ । ਗੁਹਯ! ਅਰਥ ਇਹ ਜਾਨ ਘਨੇਰੇ । 
ਐਸੇ ਸੁਨ ਵੁਹ ਗੁਰਿ ਪਗ ਲਾਗਾ । ਭਗਤ ਸਿੰਘ ਅਤਿਸੈ ਬਡ ਭਾਗਾ ॥ 357 ॥ 
ਜੇਠੇ ਬਿਧੀਏ ਬਿਨਤ ਉਚਾਰੀ । ਹੋਂ ਪ੍ਰਭ ਕ੍ਰਿਪਾ ਸਿੰਧ ਅਵਤਾਰੀ । 
ਹਮ ਨਿਜ ਸ੍ਰਵਨੀ ਐਸ ਸੁਨਾਯੋ । ਬਾਲ ਜਨਮ ਗੁਰ ਨਾਨਕ ਪਾਯੋ ॥ 358 ॥ 


ਯੇ 


ਦਹਰਾ 
ਸੋ ਅਸਥਾਨ ਕਿਹ ਠਾਂ ਪ੍ਰਭੂ ਤਾਕੌੋ ਦਰਸ ਦਿਖਾਇ । 
ਸ੍ਰੀ ਗੁਰ ਕਹਿ ਚਾਲੇ ਤਹਾਂ ਮੇਲਾ ਭਯੋ ਮਹਾਇ । 359 ॥ 
ਚੰਪਈ 
ਨਿਮਾਨੀ ਮੋਲਾ ਤਹਿ ਠਾਂ ਭਾਰਾ । ਹੌਵਤ ਸੰਗਤ ਆਇ ਅਪਾਰਾ । 
ਤਾ ਮਾਹਿ ਰਹੇ ਅਸਟ” ਦਿਨ ਜਾਨੋਂ । ਐਸੇ ਕਹਿ ਗੁਰ ਕੀਨ ਪਿਆਨੋਂ ।। 360 ॥ 
ਕਰਮਚਦ ਦਿਖ ਬਿਨੀ” ਉਚਾਰੀ । ਹੈ ਪ੍ਰਭ ਚਲਉ ਸੈਗ ਸੁਖ ਧਾਰੀ । 
ਸੀ ਗੁਰ ਕਹਾ ਸੰਗ ਰਹੁ ਭਾਈ । ਕਰੋ ਸੇਵ ਗੁਰ ਸਿਖ ਮਨ ਲਾਈ ।। 361॥ 
ਰ ਦੋਹਰਾ 
ਅੰ ਸਥਾਨ ਇਹ ਨਠੌਰ ਰਚ ਕਰਹੁ ਸੇਵ ਸੁਖ ਪਾਇ । 
ਜੋਊ ਦਰਸ ਇਛਾ ਕਰੌ ਸੌ ਫਲ ਲੇਹੁ ਦੁਖ ਜਾਇ ॥ 362॥ 


“ਅ ਪੋਥੀ ਮਯਾ _%ਐ ਤੋਂ ਦ ਪੋਥੀ ਦਯਾ _$ਅ ਪੌਥੀ ਮ੍ਰਹਜੇ “ਅ ਪੰਥੀ ਆਠ _“£ ਪੋਥੀ ਬਿਠਤ 


388 ਗ੍ਰਰ ਬਿਲਾਸ ਧਤਸ਼ਾਹੀ ੬ 


ਰ ਚੌਪਈ 
ਐਸੋ ਕਹਿ ਗੁਰੁ ਕੀਨ ਪਿਆਨਾ । ਤਲਵੰਡੀ ਓਰ ਹਰਖ ਧਰ ਨਾਨਾ । 
ਕਰਮ ਚੈਦ ਤਹਿ ਰਚਿ ਅਸਥਾਨ ! ਗੁਰ ਸਮ ਪੁਜ ਕਰੇ ਸੁਖ ਮਾਨ ।। 363 ॥ 
ਬਸਤ ਪੰਥ ਗੁਰ ਪਹੁੰਚੇ ਤਹਾਂ । ਗੁਰ ਨਾਨਕ ਭਵ ਲੀਨੌ ਜਹਾਂ । 
ਪ੍ਰਸਾਦ ਭੇਟ ਧਰ ਦਰਸ਼ਨ ਕੀਨੋ । ਹਰਿ ਗੋਬਿੰਦ ਗੁਰ ਅਤਿ ਸੁਖ ਲੀਨੌਂ ॥ 364॥ 
ਦੋਹਰਾ ੍ 
ਬਿਧੀਏ ਜੇਠੇ ਹਰਖ ਹੁਇ ਬੰਦਨ ਕਰ ਮਨ ਲਾਇ । 
ਕਿ੍‌ਪਾ ਸਿੰਧ ਢਿਗ ਬੈਠ ਕੇ ਬਿਨਤੀ ਬਹੁਰ ਅਲਾਇ ॥ 265 ॥ 
ਚੌਪਈ 
ਹੇ ਗੁਰ ਹਮਰੇ ਮਨ ਭ੍ਰਮ ਪਾਯੋ । ਗੁਰ ਨਾਨਕ ਅਬਿਨਾਸੀ ਗਾਯੋ । 
ਕੌਨ ਹੇਤ ਇਹ ਠਾਂ ਭਵ ਲੀਨੋ । ਕੌਨ ਬੈਸ ਜਸ ਪ੍ਰਗਟ ਕੀਠੋਂ ॥ 366 ॥ 
ਅਫਲ ਕਹੋ ਜਨਮ ਕਾ ਹੋਤ । ਬਾਹਰ ਸੋਸ ਕਹਿ ਕ੍ਰਿਪਾ ਨਿਕੇਤ ॥ 
ਅਸ ਕਹਿ ਸ੍ਰੀ ਗੁਰ ਕੇ ਪਗ ਲਾਗੇ । ਗੁਰੁ ਨਾਨਕ ਕੇ ਰਸ ਮਹਿ ਪਾਂਗੇ ॥ 2671 
ਦੋਹਰਾ 
ਕਿ੍‌ਪਾ ਸਿੰਧ ਹਰਖਤ ਭਏ ਬਿਨਤੀ ਤਾਹਿ ਸੁਨਾਇ । 
ਸਰੀ ਮੁਖ ਅਸ ਫੁਰਮਾਇਓ ਸਨ ਬਿਧੀਆ ਮਨ ਲਾਇ॥ 368॥ 
ਸਵਯਾ 
`_ਭਗਤ ਸਿੰਘ ਸੀ ਗੁਰ ਐਸ ਕਹਿਯੋ ਭਵ ਹੇਤ ਸੁਨੇ ਜਿਹਤੇ ਭਵ ਪਾਯੋ । 
ਪਾਪ ਪ੍ਰਸਿਧ ਭਯੌ ਜਗ ਮੈ ਨਰ ਧਰਮ ਤਿਆਗ ਅਨਰਥ ਕਮਾਯੋ । 
ਧਰਮ ਉਡਿਓ ਧਰ ਪੰਖ ਤਬੈ ਜਗ ਦੁਸ਼ਟ ਬਧੈ ਦਿਜ” ਧੇਨ ਹਤਾਯੋ । 
ਨਾਮ ਐਂ ਦਾਨ ਕੀ ਲੋਸ ਨਹੀ" ਛਤੀ ਧਰਮਾਤਮਾ ਨਾਹਿੰ ਰਹਾਯੋ । 369 ।। 
ਡੌਲ ਧਰਾ ਤਬ ਪਾਇ ਮਹਾਂ ਤਬ ਧੌਲ ਸੁ ਧਰਮ ਮਹਾਂ ਦੁਖ ਪਾਯੋ । 
ਗ਼ੌਲ ਕਹਾ ਅਬ ਜਾਉ ਰਸਾਤਲ ਪਾਪ ਕੌ ਭਾਰ ਨਾ ਮੰਹ ਸਹਾਯੇ । 
ਕੋਇ ਨ ਰਖਕ ਸਾਧ ਬਿਨਾ ਜਗ ਸਾਧ ਨਹੀ ਇਮ ਰੋਇ ਸਨਾਯੋ । 
ਕੌਨ ਸਹਾਇ ਕਰੇ ਹਮਰੀ ਅਬ ਧੌਲ ਧਰਾ ਬਡ ਖੋਦ ਜਨਾਯੋ ।। 376॥ 
ਧੇਨ ਧਰਾ ਬਪੁ ਧਾਰ ਤਬ ਸੂਰ ਅਗ੍ੂਜ ਰੌਇ ਕੌ ਬੰਨ ਸੁਨਾਯੋਂ । 
ਤਾਹਤੇ ਪੀਰ ਮਿਟਾਤ ਨਹੀ” ਮਿਲ ਬ੍ਰਹਮ ਕੇ ਧਾਮ ਗਏ ਦੂਖ ਗਾਂਯੋ । 
ਚਤਰਾਨਨ” ਸਾਥ ਭਯੋ ਦਿਵ ਕੇ ਸ਼ਿਵ ਕਉ ਸੋਗ ਲੈ ਮੁਖ ਔਸ ਅਲਾਯੋ । 
ਨਾਹ ਸੀ ਜਹ ਤਹਿੰ ਚਲਿਏ ਸਬ ਮਾਨ ਭਲੀ ਤਹਿ ਪਿਆਨ ਕਰਾਯੰ । 371 ॥ 
ਜਾਇ ਪੁਕਾਰ ਕਰੀ ਚਤਰਾਨਨ” ਅਗ੍ਰਜ ਐਸ ਸੁ ਸ੍ਰੀਪਤਿ ਗਾਯੋਂ । 
ਸਦ ਹੀ ਸਦ ਖੇਦ ਮਿਟਾਤ ਪ੍ਰਭੂ ਤੁਮ ਤਾਹ ਤੇ ਧਰਮ ਸੁ੍‌ ਈਸਰ ਨਾਯੋ 


£ਅ ਪੰਥੀ ਬਿ੫ “ਅ ਪੌਥੀ ਬ੍ਹਮਹਿ 


ਅਧਿਆਇ ਨੱਵਾਂ 389 


ਲਛਮੀ ਪਤਿ ਸਾਥ ਗਯੋ ਸੁਰ ਕੈ ਸੁ ਬਿਚਾਰਤ ਭਏ ਪ੍ਰਭੁ ਕਾਹਿ ਬਸਾਯੋ. । 
ਠੌਰ ਸਭੀ ਪਰ ਪੂਰ ਕਹਾ ਸਿਵ ਪ੍ਰੌਮ ਪ੍ਰਤਖ ਜੁਗੋ ਜੁਗ ਗਾਯੋ । 372 ॥ 
ਦੋਹਰਾ 
ਬ੍ਹਮਾ ਵਿਸ਼ਨ ਸ਼ਿਵ ਉਸਤਤੀ ਕੀਨੀ ਅਨੇਕਾਂ ਪ੍ਰਕਾਰ । 
ਅਕਾਲ ਪੁਰਖ ਤਬ ਪ੍ਰਗਟ ਹੋਇ ਸੀ ਮੁਖ ਕੀਨ ਉਚਾਰ ॥ 
ਚੌਪਈ 
ਹੋ ਸਰ ਕਹਿ ਹੇਤ ਕਹੁ ਆਏ । ਕਾਹਿ ਖੋਂਦ” ਤੁਮਰੇ ਮਨ ਪਾਏ । 
ਕਹਾ ਬਿਸਨ ਪ੍ਰਭ ਸਭ ਹੀ ਜਾਨੋਂ । ਤੁਮ ਤੇ ਕੋਇ ਨ ਜਗ ਮਾਹਿ ਛਾਨੋ । 3740 
ਧਰਮ ਰਹਿਤ! ਧਰਨੀ ਦੁਖ ਪਾਯੋ । ਪ੍ਰਚ੍ਰ ਪਾਪ ਜਗ ਦਾਨ ਲ੍ਪਾਯੋ । 
ਯਗ ਦਾਨ ਬਿਨ ਸੁਰ ਦੁਖ ਪਾਵਹਿ । ਬਧ ਦੁਸ਼ਟ ਸੁਰ ਧੀਰ ਮਿਟਾਵਹਿ ।। 375 ॥ 
ਧਰਨੀ ਸਵਰ ਜਹ ਪੀੜਾ ਹੋਈ । ਤੁਮ ਕਾਟੀ ਕਰ ਕ੍ਰਿਪਾ ਸੋਈ । 
ਰਾਵਨ ਖੋਦ ਦੀਓ ਤੁਮ ਮਾਰਾ । ਜੁਗ ਜੁਗ ਭਗਤ ਵਛਲ ਕਰਤਾਰਾ ॥ 376।। 
ਤਾਹਿ ਤਾਹਿ ਸਰਨੀ ਸੁਰ" ਆਏ । ਹੈ ਪ੍ਰਭ ਰਖਿਆ ਕਰੋ ਮਹਾਂਏ । ਰ 
ਬਿਸਨ ਬਿਨ ਸੁਨ ਅਤਿ ਮੁਸਕਾਨੇ । ਸ੍ਰੀ ਮੁਖ ਸ਼ੁਦਰ ਬਚਨ ਬਖਾਨੇ ॥ 377 ॥ 
ਦਹਰਾ 
ਹੇ ਸੁਰ ਮਨ ਧੀਰਜ ਧਰਹੁ ਕਰ ਹਉਂ ਭਾਰ ਨਿਵਾਰ । 
ਆਪ ਰੂਪ ਧਰ-ਪ੍ਰਗਟ ਹਉ ਕਾਲੂ ਗ੍ਰਿਹ ਅੰਤਾਰਾ । 378 ॥ 
ਕੁੰਡਲੀਆ 
ਗੁਰ ਨਾਨਕ ਨ ਨਾਮ ਧਰ ਸਭ ਜਗ ਕਰਹਿ ਉਧਾਰ । 
ਪਤਿਤ ਸੁ ਪਾਵਨ ਹੋਹਿੰਗੇ ਤਹਿੰ ਕਉ ਨਾਮ ਉਚਾਰ । 
ਜਪੈ ਨਾਮ ਨਰ ਨਾਰਿ ਦਾਨ ਬਹੁ ਜਗ ਕਰਾਵਹਿੰ । 
ਧਰੋ ਧੀਰ ਮਨ ਮਾਂਹਿ ਖੋਦ ਤੁਮ ਸਗਲ ਮਿਟਾਵਹਿ । 
ਐਸ ਭਾਖ ਭਏ ਮੌਨ ਪ੍ਰਭੂ ਕੀ ਸੁਨਤ ਸੁ ਰਾਂਰੀ । 
ਬਿਸਨ ਪ੍ਰਭੁ ਕੀ ਬਾਤ ਸਬਨ ਸੁਨ ਸ਼ੌਕ ਨਿਵਾਰੀ ॥ 379 ।। 
ਦੋਹਰਾ 
ਧਰਨੀ ਕਉ ਧੀਰਜ ਦੀਓ ਗਏ ਸੁਰ ਨਿਜ ਧਾਮ । 
ਬਿਧੀਆ ਪ੍ਰਭ ਕਉ ਬਿਰਦ ਹੈ ਪੁਰ ਦਾਸ ਸਦ ਕਾਮ । । 380 ॥ 
ਚੌਪਈ 
ਸ੍ਰੀ ਗੁਰੂ ਨਾਨਕ ਭਵ [ਪ੍ਰਥਾਇ|$ । ਬਿਧਿਆ ਪੌੜੀ ਭਾਈ ਗਾਇ । 
ਪ੍ਰਥਮ ਵਾਰ ਮਹਿ ਪੌੜੀ ਕਹੀ । ਪੜਤ ਸੁਨਤ ਜਨ ਕੇ ਦੁਖ ਦਹੀ ॥ 381 ॥ 


ਕਤ 
£% ਪ੍ਰੌਥੀ ਅਨਿਕ _£ਅ ਪੋਥੀ ਕਸਟ _ “£ ਪੰਥੀ ਬਿਹ)ਨ 94 ਪੌਥੀ ਰਸ ਅਪੌਂਥੀ ਅਵਤਾਰ %% 
ਪੌਥੀ ਵਿਚੋ” 


4320 


ਗੁਰ ਬਿਲ'ਸ ਪਾਤਸ਼'ਹੀ ੬ 


ਅਕਾਲ ਪੁਰਖ ਸਰ ਬਿਨੈ ਬਿਚਾਰੀ । ਜਗ ਮਹਿ ਦੇਖ ਪਾਪ ਅਨਪਾਰੀ । 
ਸ਼ੂਦਰ ਦਿਜ ਕੇ ਕਰਮ ਕਮਾਵਤ । ਦਿਜ ਸ਼੍ਰ ਦਰ ਕੀ ਕਿਤ ਕਰਾਵਤ ।। 382 ॥ 
ਮਾਤ ਪਿਤਾ ਕੀ ਸੇਵ ਨ ਜਾਨੇ । ਨਿਜ ਨਾਰੀ ਸਮ ਗੁਰੂ ਪਛਾਨ । 
ਬੇਚ ਬੇਦ ਦਿਜ ਕਰਤ ਅਹਾਰਾ । ਜਹ ਤਹ ਭਯੋ ਪਾਪ ਪਰਚਾਰਾ ॥ 383 ॥ 
ਸਕਰ ਵਰਨ ਸਭੀ ਨਰ ਹੋਏ । ਧਰਮਚਾਰ ਪਗ ਕਟ ਨ ਜੋਏ । 
ਗੁਰ ਪਤਨੀ ਗਮਨੈ ਮਦ ਮਾਤੇ । ਜਗ ਮਹਿ ਹੋਵਤ ਬਹੁ ਉਤਪਾਤੇ । 384 ॥ 
ਦੋਹਰਾ 
ਛਤ੍ੀਂ ਜਗ ਮਹਿ ਨਾਹਿ ਕੌ ਦਿਖ ਧਰਨੀ ਦੁਖ ਪਾਇ । 
ਅਕਾਲ ਪੁਰਖ ਨਿਜ ਰੂਪ ਤਬ ਧਾਰਿਓ ਜਗਤ ਮਾਹਿ ਆਇ । 
ਸਵੋਯਾ 
ਸੁਨੀ ਪੁਕਾਰ ਦਾਤਾਰ ਪ੍ਰਭੂ ਗੁਰ ਨਾਨਕ ਜਗ ਮਾਂਹਿ ਪਠਾਯਾ । 
ਸਮੇਤ ਸੌਮ ਅੰ ਤਤ ਮਿਲੈ ਦਿਗ ਰੁਤ ਸਭੇ ਜਗ ਮੰਗਲ ਛਾਯਾ । 
ਕਤਕ ਮਾਸ ਕੇ ਅਰਧ ਗਏ ਥਿਤ ਪ੍ਰਰਨ ਮਾਸ ਮਹਾਂ ਸੁਖਦਾਯਾ । 
ਜਾਨ ਸਸੀ ਸੁਤ ਵਾਰ ਭਲੋਂ ਨਿਸ ਜਾਮ ਸਵਾ ਹਰਿ ਰੂਪ ਦਿਖਾਯਾ ॥ 385 ॥ 
ਦੋਹਰਾ 
ਨਿਛਤਰ ਅਨੁਰਾਧਾ ਭਲੇ ਸਭ ਗ੍ਰਹਿ ਨਿਜ ਅਸਥਾਨ । 
ਸਨ ਜੇਠਾ ਭਵ ਪਾਇਓ ਗੁਰ ਨਾਨਕ ਸੁਖ ਖਾਂਨ ॥ 386।। 
ਸਵੇਯਾ 
ਪਾਪ ਅੰਧੇਰ ਮਿਟੈ ਤਬ ਹੀ ਗੁਰ ਨਾਨਕ ਜੀ ਜਬ ਹੀ ਭਵ ਪਾਯੋ । 
ਨਭ ਮਾਹਿ ਸੂਰ ਆਨੌਦ ਬਾਜ ਹਨੇ ਤਬ ਅੰਜਲ ਧਾਰ ਕੈ ਫਲ ਡਰਾਯੋ ! 
ਦੀਨ ਕੀ ਰਛ” ਕਰੀ ਗੁਰ ਨਾਨਕ ਧੋਇ ਕੌ ਦਾਸਨ ਚਰਨ ਪਿਆਯੋ । 
ਬੇਦ ਹਰੇ ਪਗ ਧਰਮ ਕੌ ਚਾਰ ਸੁ ਬਰਨ ਮਿਲਾਇ ਕੇ ਏਕ ਦਿਖਾਯੋ । 387 ॥ 
ਦੋਹਰਾ 
ਗੁਰ ਨਾਨਕ ਕਥਾ ਅਗਮ ਹੈ ਪਾਤਕ ਅਨਿਕ ਉਧਾਰ । 
ਗੁਰ ਪੀਰ ਜਗ ਮਹਿ ਭਏ ਪੂਜੇ ਸਭੀ ਸੋਸਾਰ । 388 ॥ 
ਚੌਪਈ 
ਅਕਾਲ ਪੁਰਖ ਸਭ ਆਦਿ ਪਛਾਨੋ । ਮਹਾਂ ਮਾਯਾ ਤਹ ਇਛਾ ਜਾਨੋ । 
ਤਹ ਤੇ ਬਿਸਨ ਕਮਲ ਚਤਰਾਨਨ । ਅਤੀ ਕਸਪ ਲਵ ਸੰਝੂ ਮਨ ॥ 389 ।। 
ਇਖਵਾਕ ਭਯੋ ਰਘ ਅਜ ਪਰਧਾਨਾ । ਤਿਹ ਤੇ ਦਸਰਥ ਅਤਿ ਬਲਵਾਨਾ । 
ਜੇ ਸਭ ਤਿਨਕੀ ਕਥਾ ਸੁਨਾਉ । ਗ੍ਰਿੱਥ ਬਢਣ ਤੇ ਅਧਿਕ ਡਰਾਉ” ।। 390। 


੫ਅ ਪੌਥ! ਖਤੀ “ਅ ਤੋਂ ਏ ਪੋਥੀ ਰਛਯਾ _“% ਪੌਥੀ ਗਾਥ” 


ਅਧਿਅ'ਦਿ ਨਵਾਂ 39] 

ਤਿਹ ਸਤ ਭਏ ਰਾਮ ਅਵਤਾਰਾਂ । ਕੌਨ ਕਥੇ ਹਰਿ ਚਰਿਤ ਅਪਾਰਾ । 

ਤਹ ਸੁਤ ਭਏ ਦੌਇ ਜਗ ਮਾਂਹੀ । ਲਵ ਕਸ ਭਾਰੀ ਬਹੁ ਬਲ ਪਾਹੀ।। 391 ॥ 
ਦੌਹਰਾ 

ਭੋਗ ਭੂੰਮ ਨਿਜ ਧਾਮ ਕਉਂ ਗਏ ਰਾਮ ਅਵਤਾਰ । 

ਸੀਯ ਸੁਤ ਪੁਨ ਰਾਜਾ ਭਏ ਦੋਉ ਭ੍ਰਾਤ ਬਲਿ ਧਾਰ ॥ 392 ॥ 
ਸਵੇਯਾ 

ਮਦਰ ਦੇਸ ਕੌ ਭੂਪ ਹੁਤੋ ਇਕ ਤਾਂਹਿ ਸੁਤਾ ਦੁਇ ਰੂਪ ਅਪਾਰਾ । 

ਸੋਇ ਬਰੀ ਦੋਇ ਭਾਤ ਤਬੈ ਪੁਰ ਬਾਂਧ ਲਏ ਤਹ ਠੌਰ ਮੈਝਾਰਾ । 

ਬਾਂਧ ਕਸੂਰ ਕੁਸੂ ਅਤਿ ਸ਼ੰਦਰ ਰਾਜ ਕੌ ਸਾਜ ਸੁ ਤਾਂਹਿ ਸਵਾਰਾ । 

ਔਰ ਲਾਹੌਰ ਲਉ ਰਚ ਆਪਨ ਰਾਜ ਸਥਾਨ ਬਡੀ ਛਬਿ ਵਾਰਾ ।। 393 ॥ 

ਦੋਇ ਪੁਰੀ ਅਤਿ ਸੁੰਦਰ ਰਾਜਤ ਅਮਰ ਪੁਰੀ ਦਿਖ ਅੰਕ ਲਜਾਵੋ । 

ਰਾਜ ਕੀਓ ਸੁਖ ਮਾਨ ਤਹਾਂ ਯਗ ਦਾਨ ਕਰੈ ਅਸ ਕੌਨ ਗਨਾਵੈ । 

ਅਤਿ ਕਉ ਕਾਲ ਕੇ ਜਾਲ ਫਸੇ ਪੁਤ ਪੰਤ ਭਏ ਤਰ ਰਾਂਜ ਸੁਹਾਵੇ । 

ਹੌਤ ਭਏ ਜੁਗ ਚਾਰ ਜੌਉ ਅਸ ਕੌਨ ਕਵੀ ਗਨਿ ਤਾਂਹਿ ਸੁਨਾਵੈ । 394 ॥ 

ਸੰਗਤ ਕੀ ਰਜ ਪਾਇ ਦਿਗ ਕਵਿ ਭਾਖਤ ਹ੍ਰੋ ਸੁਨੀਯੋ ਮਨ ਲਾਈ । 

ਬਿਧੀਆ ਤਿਹ ਬੋਸ ਅਪਾਰ ਭਈ ਤਹ ਮਾਂਹਿ ਭਏ ਨ੍ਰਿਪ ਦੋਇ ਸੁਹਾਈ । 

ਕਾਲ ਰਾਇ ਭਯੋ ਲਵ ਵਸ ਵਿਖੇ ਕਾਲਕੇਤ ਪੁਨਾ ਕੂਸ ਅੰਜ ਕਹਾਈ । 

ਬੰਸ ਅਪਾਰ ਬਢਾ ਤਿਨ ਕਾਂ ਜੁਧ ਹੇਤ ਭਯੋ ਦੂਹ ਮਾਂਹਿ ਸਮਾਈ ।। 395 ॥ 
ਦੌਹਰਾ 

ਕਾਲਕੇਤ ਚੜ ਨਗਰ ਤੇ ਕੀਨੇ ਜੁਧ ਅਪਾਰ । 

ਕਾਲਰਾਇ ਲਵ ਅੰਸ ਜੋ ਮਾਰ ਲਾਹੱਰ ਨਿਕਾਰ ॥ 396 ॥ 
ਚੌਪਈ ਰ 

ਕਾਲ ਰਾਇ ਮਨ ਮਹਿ ਦੁਖ ਲਯੋਂ । ਭਾਜ ਸਨੌਢ ਦੇਸ ਮਾਹਿ ਗਯੋਂ । 

ਸਨੌਂਢ ਭੁਪ ਤਹ ਕੀਨਾ ਮਾਨਾ । ਦੀਨ ਸੁਤਾ ਪੁਨਾ ਬਚਨ ਬਖਾਨਾ । 397 1। 

ਹਮਰੀ ਸੈਨਾ ਸਭ ਸੈਗਿ ਧਾਰੋ । ਨਿਜ ਅਰਿ ਸਿਉ ਨਿਜ ਬੈਰ ਸੌਭਾਰੋਂ । 

ਕਛਕ ਕਾਲ ਪੁਨ ਤਹਾਂ ਬਸਾਇ । ਉਪਜਯੋ ਪੁਤ ਧਾਮ ਸੁਖਦਾਇ । 398 ॥ 
ਦੋਹਰਾ 

ਸੋਢੀ ਰਾਇ ਤਾਂਕੋ ਧਰਯੋਂ ਜਾਨ ਨਾਮ ਸੁਖ ਕਾਰ । 

ਸੋਢ ਬੋਸ ਭਇਆ ਤਾਂਇ ਤੇ ਸੁਨ ਜੇਠਾ ਜਗ ਸਾਰ ।। 399 ॥ 


/ਝ ਪੋਥੀ ਲਵਪਰ _“ਅ ਪੌਥੀ ਤਿਸਹਿ 


392 ਗੁਰ ਬਿਲ'ਸ ਪਾਤਸ਼'ਹੀ ੬ 


ਚੌਪਈ 
ਸੋਢੀ ਰਾਇ ਸੈਨ ਸੋਗਿ ਲੈ ਕੇ । ਧਾਯੋਂ ਨਿਜ ਪਿਤ ਬੈਰ ਚਿਤੈ ਕੈ । 
ਲਾਹੌਰ ਕਸਰ ਜੁਧ ਕਰਾਂ ਭਾਰੀ । ਕਾਲਕੇਤ ਕਉ ਬੰਸ ਨਿਕਾਰੀ।। 400 ॥ 
ਪਾਛੇ ਕਸ ਕੀ ਐਸ ਬਲ ਪਾਈ । ਲਵੀ ਅੰਸ ਸਭ ਮਾਰ ਗਵਾਈ । 
ਲਵ ਅੰਸ ਅਬ ਨਿਜ ਬਲ ਪਾਯੋਂ । ਕਸ ਔਸ ਕਉ ਮਾਰ ਭਗਾਯੋਂ ।! 401 ॥ 
ਜੇਤੇ ਬਚੇ ਪੁਨ ਲੈ ਧਾਏ । ਕਾਸ਼ੀ ਗਏ ਭਾਗ ਦੁਖ ਪਾਏ । 
ਪੜੀ ਤਹਾਂ ਵਿਦਿਆ ਮਨ ਲਾਈ । ਚਤਰਬੇੋਦ ਪਠ ਮਨ ਸੁਖ ਪਾਈ ।। 402॥ 
ਦੌਹਰਾ 
ਘਨੇ ਬਰਖ ਤਹ ਠਾਂ ਰਹੇ ਪੜੋ ਬੇਦ ਮਨ ਲਾਇ । 
ਬੇਦ ਪਾਠ ਬੇਦੀ ਭਏ ਜਗ ਮਾਹਿ ਬੋਸ ਮਹਾਇ ॥ 403।। 
ਚੌਪਈ 
ਪਾਛੇ ਸੋਢੀ ਰਾਇ ਬਿਚਾਰੀ । ਭੂਮ ਰਾਜ ਦਿਨ ਚਾਂਰ ਨਿਹਾਰੀ । 
ਅਸ ਵਿਚਾਰ ਲਿਖ ਦੂਤ ਪਠਾਏ । ਬੈਰ ਭਾਵ ਕੀ ਲੋਸ ਗਵਾਇ ॥ 404। 
ਚਲਯੋ ਦੂਤ ਕਾਂਸੀ ਮਹਿੰ ਆਯੋ । ਸਭ ਬੇਦੀ ਕਉ ਭੌਤ ਸੁਨਾਇਯੋ । 
ਮਦਰ ਦੇਸ ਬੇਦੀ ਸਭ ਆਏ । ਕੀਨ ਪ੍ਰਨਾਮ ਨ੍ਰਿਪੈ ਮਨ ਲਾਏ ॥ 405 ॥ 
ਦੋਹਰਾ 
ਨਿਮੂੰ ਬੇਦ ਤਾਂਤੇ ਸੁਨੇ ਸ੍ੰਦਰ ਸਭਾ ਬਨਾਇ । 
ਪੜਨ£ ਬੇਦ ਬੇਦੀ ਲਗੇ ਉਚੀ ਸੁਰ ਸੁਖ ਪਾਇ ।। 406 ।। 
ਚੌਪਈ 
ਸਯਾਮ ਜੁਜਰ ਦੁਇ ਬੇਦ ਸੁਨਾਏ । ਪੜਿ ਰਿਗ ਵੇਦ ਭਾਵ ਕਰ ਪਾਏ । 
ਅਥਰਬਨ ਬੇਦ ਜਬ ਤਾਂਹ ਸੁਨਾਯੌ । ਰੀਝ ਭੂਪ ਨਿਜ ਮੌਲ ਝੂਕਾਯੋਂ ।। 407 । 
ਰਾਜ ਸਾਜ ਸਭ ਹੀ ਤਿਨ ਦੀਨਾ । ਜੋਗ ਭੇਸ ਆਪਨ ਤਪ ਲੀਨਾ । ਰ 
ਘੁਨੇ ਲੋਗ ਤਬ ਹੋਰਨ ਲਾਗੇ । ਪ੍ਰਭੂ ਪ੍ਰੰਮ ਧਨ ਧਾਮ ਤਿਆਗੇ ॥ 408 ।੧ 
ਦਹਰਾ 
ਜੋਗ ਭੋਸ ਤਨ ਧਾਰ ਕੇ ਚਲੋ ਲਵੀ ਬਨ ਓਰ । 
ਪਾਇ ਰਾਜ ਬੇਦੀ ਤਬੈ ਭਾਖੇ ਬਚਨ ਬਹੌਂਰ । 409 ॥ 
ਕੌ ਡਲੀਆ' 
ਰਾਜ ਸਾਜ ਬੇਦੀ ਲੀਓ ਮਨ ਮਹਿ ਅਤਿ ਸੁਖ ਪਾਇ । 
ਤਾਂ ਕਉ ਬਰ ਐਸਾ ਦੀਓ ਸੁਨ ਬਿਧੀਆ ਮਨ ਲਾਇ । 


ਰਣ 
£ਮ ਪੌਥੀ ਕੀਨੋ _“ਅ ਪੋਥੀ ਪਠਨ 


ਅਧਿਆਇ ਨਵਾਂ ,: ` 293 


ਸਨ ਬਿਧੀਆ ਮਨ ਲਾਇ ਬੈਨ ਅਸ ਬੇਦੀ ਗਾਏ । 
ਚਤ' ਬੇਦ ਸੁਨ ਰਾਜ ਮੌਹ ਤੁਮ ਦੇ ਹਰਖਾਏ । 
ਤੀਨ ਜਨਮ ਹਮ ਕਲ ਮਾਹਿ ਜਬ ਹੀ ਪਾਹਿੰਗ । 
ਜਗਤ ਪੂਜ ਕਰ ਗੁਰੂ ਤੋਹਿ ਠਹਿਰਾਇੰਗੇ ॥ 410 ॥ 
ਦੌਹਰਾ 
ਜਬ ਕਲ ਮਹਿ ਹਮ ਆਇ ਹਹਿ ਗੁਰੁ ਨਾਨਕ ਬਪੁੂ ਧਾਰ । 
ਚਤ ਗੁਰੂ ਤੌਕਉ ਕਰਉ ਸੁਨ ਸੋਢੀ ਹਰਖਾਰ ।। 411 ॥ 
ਚੌਪਈ 
ਸੋਢੀ ਭੇਸ ਜੋਗ ਕਉ ਲੀਨੋ । ਬੇਦੀ ਰਾਇ ਰਾਜ ਜਗ ਕੀਨੋ । 
ਚਤਸਾਲ ਸੁਤ ਤਾਕਾ ਜਾਨ । ਸਭੀ ਜਗਤ ਜਿਹ ਮਾਨਤ ਆਨ । 414 ।! 
ਤਿੰਹ ਸਤ ਲੌਪ ਰਾਇ ਤਿਹਿ ਨਾਮ । ਸਾਹਣਮਲ ਤਿਹ ਸੁਤ ਅਭਿਰਾਮ ।। 
ਜਿਹ ਸੁਤ ਕਾਲ ਭਯੋ ਉਦਾਰਾ । ਜਿਹਿ ਲਗ ਪਾਵਨ ਕੁਲ ਭਯੋ ਸਾਰਾ ॥ 413 ॥ 
ਦੋਹਰਾ, 
ਸਭ ਜਗ ਮਹਿ ਜਬ ਤਮ ਭਯੋ ਧਰਮ ਨ ਜਾਨੌੰ ਕੋਇ । 
ਜਨਮ ਗੁਰੁ ਨਾਨਕ ਭਯੋ ਭਈ ਜਗਤ ਮਹਿ ਲੋਇ ।। 414 ॥ 
ਚੌਪਈ) 
ਆਦਿ ਅੰਤ ਪ੍ਰਭ ਏਕ ਰੂਪ । ਜਾਕੈ ਦਰਸ ਮਿਟੈ ਤਮ ਕ੍ਰਪ । 
ਗੁਰ ਨਾਨਕ ਤੇ ਅੰਗਦ ਜਾਨ । ਅੰਗਦ ਅਮਰ ਦਾਸ ਪਹਿਚਾਨ ।। 415॥ 
ਜਬ ਵਰਦਾਨ ਸਮਾ ਵਹੁ ਆਯੋ । ਰਾਮਦਾਸ ਤਬ ਗੁਰੂ ਕਹਾਯੋ । 
ਏਕ ਰੂਪ ਸਭ ਹੀ ਪਹਚਾਨੋ । ਯਾ ਮਹਿ ਭੇਦ ਨ ਰਚ ਪ੍ਰਮਾਨਾਂ 1 416 ॥ 
ਸ਼ਰਜ ਵਸ ਸਭੀ ਜਗ ਜਾਨੈ । ਜਾਕੀ ਆਨ ਤਿੰਹ ਪੁਰ ਮਾਨੈ । 
ਕਹੀ ਸੈਕੋਚ ਬੈਸ ਕੀ ਗਾਥਾ । ਬਿਧੀਆ ਜਾਨ ਗੁਰ ਸਭ ਗਾਥਾ ।। 417 ॥ 
ਦੌਹਰਾ 
ਬਿਧੀਏ ਜੋਠੇ ਬੰਦਨਾ ਕੀਨ ਬਿਨੌ ਮਨ ਲਾਇ । 
ਭਗਤ ਸਿੰਘ ਮਨ ਹਰਖ ਸਿਉ” ਗੁਰ ਕੇ ਪਗ ਲਪਟਾਇ ।। 418 ॥ 
ਪੁਨ ਦਰਬਾਰ ਬੰਦਨ ਕਰੀ ਗੁਰ ਨਾਨਕ ਅਸਥਾਨ । 
ਬਹੁਰ ਦਰਸ ਤਿਤ ਕਉ ਚਲੋਂ ਜਹਾਂ ਬ੍ਰਿਛ ਸੁਖ ਮਾਨ ।! 419 ॥ 
ਚੌਪਟੀ 
ਜਾਇ ਬਿ੍‌ਛ ਕਾ ਦਰਸ਼ਨ ਪਾਯੋ । ਅਤਿ ਆਨੰਦ ਸਭ ਕੇ ਮਨ ਆਯੋ । 
ਹਾਥ ਜੌੜ ਪੈਕੇ ਇਮ ਭ'ਖੀ । ਹੇ ਪ੍ਰਭ ਯਾਹ ਸੁਨਾਵਉ ਸ਼ਾਖੀ । 420 ॥ 


'ਤ ਪੌਥ। ਚ!ਰ £% ਪੋਥੀ ਕਹਿ ਮਾਨੋ 


394 ਗੁਰ ਬਿਲਾਸ ਪਾਤਸ਼ਾਹੀ ੬ 


ਗੁਰ ਨਾਨਕ ਇਹ ਠਾਂ ਕਿਮ ਆਏ । ਛਾਇਆ ਇਸਬਿਰ ਕੈਂਸ ਰਹਾਏ । 
ਔਰ ਸਰਪ ਕਾ ਕੈਸ ਅਸਥਾਨਾਂ । ਦਯਾ” ਧਾਰ ਕਹੁ ਕਿਪਾ ਨਿਧਾਨਾ । 421 ॥ 
ਦੋਹਰਾ 
ਸੁਨ ਪੰੜੇ ਕੀ ਬਿਨਤੀ ਭਗਤ ਸਿੰਘ ਗੁਰ ਦਿਆਲ । 
ਭਾਖੇ ਬਚ ਪੈੜਾ ਸੁਨਹੁ ਜਾਨਹੁ ਕਥਾ ਰਸਾਲ । 422।। 
ਚੌਪਈ 
ਏਕ ਸਮੇ" ਗੁਰੁ ਨਾਨਕ ਦੇਵ । ਮਹਿਖੀ” ਚਾਰਤ ਅਏ ਅਭੇਵ । 
ਤਾਹਿ ਛੱਡ ਯਾਹਿ ਤਰ ਆਏ । ਕੀਨ ਸੈਨ ਦ੍ਗ ਨਿੰਦਾ ਪਾਏ । 423॥ 
ਚੜੇ ਦਿਵਸ ਕਛ ਕੀਨਾ ਸੈਨਾ । ਰੂਪ ਦੇਖ ਗੁਰ ਲਾਜਤ ਮੈਨਾ । ਰ 
ਵਣਾ ਬ੍ਿਛ ਮਨ ਮਹਿ ਸੁਖ ਪਾਈ । ਛਾਯਾ ਦੇਖ ਗੁਰੂ ਉਰਝਾਈ ॥ 4241 
ਦੌਹਰਾ 
ਅੰਰ ਬਿਰਛ ਜੇਤੇ ਉਤੇ ਤਹਿ ਛਾਯਾ ਪਲਟਾਨ । 
ਛਾਯਾ ਇਹੁ ਥਿਰ ਤਰੁ ਰਹੀ ਥਿਰ ਗੁਰੁ ਕ੍ਰਿਪਾ ਨਿਧਾਨ । 835 ॥ 
ਸਵੇਯਾ 
ਜਬ ਹੀ ਰਵਿ ਤੇਜ ਪ੍ਰਧਾਨ ਭਯੋ ਤਰੁ ਪਾਤਨ ਮਹਿ ਜਨ ਰੂਪ ਦਿਖਾਏ । 
ਧਾਰ ਕੈ ਓਟ ਮਨੋਂ ਤਰੁ ਕੀ ਮਿਸਤਾਂਹਿ ਕਿਧੌ ਰਵਿ ਦਰਸ਼ਨ ਪਾਏ । 
ਕਿਨਕੇ ਰਵਿ ਐਸ ਪ੍ਰਕਾਸ਼ ਮੁਖਾ ਬੌਜ ਜਾਨ ਮਣੀ ਬਹੁ ਰੂਪ ਬਨਾਏ । 
ਔਰ ਸੁਭਾਵ ਭਯੌ ਕਵਿ ਕੇ ਰਵਿ ਦੇਖ ਗੁਰ ਬਹੁ ਰੂਪ ਬਨਾਏ । 426 ।। 
ਰ ਕਬਿੱਤ ਰ 
ਸੋਸ ਸਿਹਜਧਾਰ ਜੋਈ ਰਾਮ ਲਘ ਭਾਤ ਹੋਈ, 
ਮਾਰ ਇੰਦਰਜੀਤ ਨੋਤਿ ਨੇਤਿ ਸਦਾ ਗਾਵਨੋ । 
ਸੋਈ ਈਹਾਂ ਆਯੋ ਨਿਜ ਸਮਾ ਤਾਹਿ ਪਾਯੋ ਦੇਖ, 
ਰੂਪ ਬਿਸਮਾਯੋ ਗਿਰਦ ਕ੍ੰਡਲ ਸੁ ਪਾਵਨੋ । 
ਸਭੀ ਫਣ ਚਾਏ ਮੁਖ ਪੰਕਜ ਸਹਾਏ ਜਨ, 
ਲਾਗ ਘਾਮ ਆਏ ਮਮ ਸੇਵਾ ਨਾਂ ਬਿਹਾਵਨੋ । 
ਗੁਰ ਨਾਨਕ ਸਮਾਧ ਨਿਜ ਰੂਪ ਮਾਹਿ ਅਗਾਧ ਲਾਗੀ, 
ਨੋਤਿ ਨੇਤਿ ਸੋਸ ਫਣ ਚਾਈਕੈ ਅਲਾਵਨੋ ।। 427 । 
ਦੋਹਰਾ 
ਬਿਤਯੋ ਦਿਵਸ ਪੋੜਾ ਸੁਨੋ ਪਰੀ ਨਿਸਾ! ਗੁਰ ਸੈਨ । 
ਤੀਨ ਕਾਲ ਨਿੰਦਾ ਨਹੀ” ਪ੍ਰਭੂ ਗਿਆਨ ਘਨ ਐਨ ।। 428 ॥ 


ੱਅ ਪੌਥੀ ਮਯਾ _2ਏ ਪੋਥੀ ਪਸੂ _$ਅ ਪੋਥੀ ਰਾੜ੍‌ 


ਅਧਿਆਇ ਨੰਵਾਂ 295 


ਸਵੇਯਾ 

ਰੈਨ ਬਿਤੀਤ ਭਈ ਇਹ ਰੀਤਿ ਪ੍ਰਭਾਤ ਭਯੋ ਰਵਿਤੇਜ ਹਰਯੋਂ । 

ਰਾਇ ਬ੍ਰਲਾਰ ਸਵਾਰ ਕੇ ਸੈਨ ਕੋ ਆਨੰਦ ਪਾਇ ਸ਼ਿਕਾਰ ਸਿਧਾਯੋ । 

ਯਾਹ ਵਣੇ ਢਿਗ ਆਇ ਤਬੈ ਨਿਜ ਦਾਸਨ ਕੌ ਤਿਨ ਬੈਨ ਅਲਾਯੋਂ । 

ਦੇਖਹੁ ਕੰਨ ਬਿਰਾਜ ਰਹਿਯੋ ਜਿਹਿ ਮਧ ਉਦਿਆਨ ਤਰੇ ਤਰੁ ਆਯੋ ।। 429 ॥ 
ਦੋਹਰਾ 

ਸੇਸ ਦ੍ਰਿਸ਼ਟ ਪਰਿਓ ਨਹੀ” ਕਾਹੂ ਕੇ ਤਿਹ ਵਾਰ । 

ਦਾਸ ਢੇਖ ਅੰਸੇ ਕਹਾ ਸੁਨੋ ਸ਼ਾਹਿ ਨਿਰਧਾਰ ॥ 430 ।। 
ਚੌਪਈ 

ਕਾਲੂ ਬੇਦੀ ਕਾਂ ਸੁਤ ਜਾਨੋ । ਸੁਨਤ ਰਾਇ ਅਸ ਬਚਨ ਬਖਾਨੌ । 

ਨਾਂਹਿ ਜਗਾਵੇ ਚਲੀਏ ਆਗੇ । ਗਏ ਸ਼ਿਕਾਰ ਖੋਡ ਮਹਿ ਪਾਗੋ । 

ਸ਼ਿਕਾਰ ਖਡ ਦਿਨ ਜਾਂਮ ਰਹਾਯੋ । ਰਾਇ ਧੰ'ਡ' ਫਿਰ ਤਿਸ ਹੀ ਆਯੋ । 

ਦਿਖ ਆਗੇ ਨਿੰਦਾ ਹੀ ਪਾਈ । ਔਰ ਸਰਪ ਫਣ ਮੁਖ ਪਰ ਛਾਈ।। 432। 

ਧਾਰ ਬਡੌ ਭੈ ਰਾਇ ਅਲਾਯੋ । ਕਾਲੂ ਸੁਤ ਜਨ ਨਾਂਗ ਚਬਾਯੋ£ । 

ਕਹਾ ਦਾਸ ਕਉ ਦੇਖਹੁ ਜਾਇ । ਆਵੈ ਪ੍ਰਾਨ ਕਿ ਗਏ ਬਿਲਾਇ ।। 433 ।। 

ਸਰਪ ਤ੍ਰਾਸ ਕਰਿ ਜਾਹਿ ਨਾ ਨੇਰ । ਦੂਰਹੁ ਦਾਸ ਦਿ੍‌ਸ਼ਟ ਕਰ ਹੇਰੇ । 

ਸੀ ਗੁਰ ਨਿਜ ਕਰ ਤਬੈ ਹਲਾਯੋ । ਦਾਸ ਦੇਖ ਅਸ ਬੈਨ ਅਲਾਯੋ । 434॥ 
ਦੋਹਰਾ 

ਜੀਵਿਤ ਹੈ ਦਾਸਨ ਕਹਾ ਸੁਨਤ ਰਾਇ ਸੁਖ ਪਾਇ । 

ਉਤਰੁ ਅਸਵ ਠਾਢਾ ਭਯੋ ਗੁਰੁ ਚਰਨ ਤਰ ਆਇ ।॥ 435 ॥ 

ਦਿਖ ਛਾਯਾ ਠਾਢੀ ਤਹਾਂ ਸੇਸ ਛਾਇ ਫਣ ਐਸ । 

ਅਮੀ ਰੂਪ ਮਨ ਜਾਨ ਕੌ ਕੀਨ ਰਛ ਤਿਨ ਜੌਸ ।। 436 ॥ 
ਚੌਪਈ 

ਮਾਨੋ ਸਿੰਧ ਖੀਰ ਜਗ ਭਯੋ । ਸੋਸ ਸਾਇ ਗੁਰ ਨਿਜ ਪਦ ਲਯੋ । 

ਬਿਸਮਹਿ ਰਾਇ ਅਧਿਕ ਮਨ ਪਾਈ । ਠਾਂਢਾ ਜਾਂਮ ਰਹਾ ਉਰਝਾਈ ।। 437 # 

ਜਨ ਨਿਸਾ ਨਿਜ ਧਾਮ ਸਿਧਾਯੋ । ਗੁਰ ਗੁਨ ਗਾਵਤ ਪੰਥ ਸੁਹਾਯੌ । 

ਜਾਨ ਗੁਰ ਕਉ ਅਜ ਅਬਿਨਾਸ਼ੀ । ਕਟੀ ਰਾਇ ਭਵ ਸੰਕਟ ਫਾਂਸੀ ।। 438 ॥ 
ਅੜਿਲ 

ਜਾਇ ਆਪਨੇ ਧਾਮ ਰਾਇ ਸੁਖ ਪਾਇਯੋ । 

ਪਠੇ ਦਾਸ ਨਿਜ ਕਾਲੂ ਸੁ ਨਿਕਟ ਪਠਾਇਯੋ । 





“ਅ ਪੋਥੀ ਮਗ ਤੋਂ ਦ ਪੌਥੀ ਡਸਾਇਓਂ 


396 


ਗੁਰ ਬਿਲਾਸ ਪਾਤਸ਼ਾਹੀ ੬ 


ਕਾਲੂ ਬਡ ਭੈ ਧਾਰ ਜਾਇ ਕਿਆ ਕੀਜੀਐ । 

ਹੋ ਮੌਕਉ ਤੁਰਤ ਬੁਲਾਇ ਖੇਦ ਕੌ ਦੀਜੀਐ ॥ 439 ॥ 

ਕਾਲੂ ਬਡ ਭੈ ਧਾਰ ਰਾਇ ਪੰ ਆਇਓ । 

ਕਹਾ ਰਾਇ ਸੁਤ ਤੇਰੋ ਖੇਦ ਗਵਾਇਯੋ । 

ਸਹੀ ਸਤਿ ਹਮ ਕੀਨ ਉਜਾੜਾ ਭਾਰ ਕਰ । 

ਹੇ ਬਹ ਦਿਨ ਜਏ ਬਿਤੀਤ ਨ ਦੇਵਹੁ ਤਾਂਹਿ ਭਰ ।। 440 ॥ 
ਕੁਡਲੀਆ 

ਕਾਲੂ ਸਨ ਭੈ ਧਾਰਿਯੌ ਭਯੋ ਚਿੰਤ ਮਨ ਲੀਨ । 

ਹਸਿਯੋ ਰਾਇ ਤਬ ਦੇਖਕੇ ਕਹਾ ਚਿੰਤ ਨਹਿ ਕੀਨ । 

ਕਹਾ ਚਿੰਤ ਨਹਿ ਕੀਨ ਤੌਰ ਸੁਤ ਬਲੀ ਅਪਾਰਾ । 

ਸਹੀ ਸਰੂਪ ਖੁਦਾਇ ਆਜ ਹਮ ਨੈਨ ਨਿਹਾਰਾ । 

ਤੁਮ ਸੁਤ ਕਰ ਨਹਿ ਜਾਨ ਪਰਮ ਪਰਮੇਸ਼ਰ ਸੋਈ । 

ਕਾਲੂ ਬਡ ਸੁਖ ਪਾਇ ਅਯੋ ਗ੍ਰਿਹਿ ਚਿੰਤਾ ਖੋਈ ॥ 441 ॥ 

ਦੋਹਰਾ 

ਗੁਰੁ ਨਾਨਕ ਇਹਤੇ ਉਠੇ ਗਏ ਸਦਨ ਸੁਖ ਪਾਇ । 

ਤਾ ਦਿਨ ਤੇ ਇਹੁ ਵਣੇ ਕੀ' ਅਸਥਿਰ ਛਾਇ ਰਹਾਇ ।। 442 ॥ 

ਸਥਾਨ ਸੋਸ ਏਹੁ [ਤੋ ਦਿਨ]! ਤੇ ਕਰੇ ਦਰਸ ਨਰ ਨਾਰਿ । 


` ਰਵਿ ਸੁਤ ਨੇਰ ਨ ਆਵਈ ਜੀਵਤ ਲਹਿ ਫਲ ਚਾਰ ।। 442 । 


ਚੌਪਈ 
ਸਨ ਧੌੜੋ ਤਬ ਬੰਦਨ ਕੀਨੋ । ਬਿਧੀਏ ਜੇਠੇ ਆਨੰਦ ਲੀਨੋ । 
ਕਰ ਬੈਦਨ ਤਹਿ ਤਰੁ ਸੁਖ ਪਾਇ । ਕ੍ਰਿਪਾ ਸਿੰਧ ਨਿਜ ਡੇਰੇ ਆਇ ॥ 444 ॥ 
ਲਾਲੂ ਅੰਸ ਗੁਰੂ ਢਿਗ ਆਈ । ਆਇ ਗੁਰ ਕੇ ਪਗ ਲਪਟਾਈ । 
ਰਾਇ ਬੁਲਾਰ ਐਸ ਥੀ ਜੋਈ । ਕਾਰ ਭੇਟ ਲੈ ਆਈ ਸੋਈ ॥ 445 ॥ 
ਸੀ ਗੁਰ ਮਾਨ ਸਬਨ ਕਾਂ ਕੀਨਾ । ਮਨ ਬਾਂਛਤ ਸਭ ਕਉ ਫਲ ਦੀਨਾ । 
ਸਨ ਗੁਰ ਕੌ ਸੰਗਤ ਬਹੁ ਆਈ । ਦੇਸ ਦੇਸ ਮਾਹਿ ਖਬਰ ਜਨਾਈ ।। 446 ।। 
ਦੋਹਰਾ 
ਭਗਤ ਸਿੰਘ ਮੋਲਾ ਭਯੋ ਤਹ ਨਾਂ ਵਾਰ ਨ ਪਾਰ । 
ਸਫਲ ਦਰਸ ਗੁਰ ਕਾ ਕਰਹਿ ਚਾੜਹਿ” ਪੂਜ ਹਜ਼ਾਰ । 447 ॥ 
ਸਵੇਯਾ 
ਕੌਤਕ ਕੀਨ ਅਪਾਰ ਤਹਾਂ ਗੁਰ ਭਾਖਤ ਹੋਇ ਬਡੋ ਬਿਸਤਾਰਾ । 
ਸੈਗਤ ਪਾਇ ਸਭੀ ਮਨ ਬਾਂਛਤ ਦੇਖ ਦੀਦਾਰ ਗੁਰ੍ਹ ਸੁਖਕਾਰਾ । 


4ਅ ਪੌਥੀ ਤਰੂ _“ਅ ਤੋਂ ਏ ਪੌਥ) ਵਿਚੋ 5ਦ ਪੋਥੀ ਭੋਟਹਿ 


ਅਧਿਆਇ ਨੌਵਾਂ 397 


ਭਾਗ ਬਡੇ ਤਹ ਸੰਗਤ ਕੇ ਪ੍ਰਤੱਖ ਗੁਰੂ ਜਹਿ ਦਰਸ ਨਿਹਾਰਾਂ । 

ਹਰਿ ਗੋਬਿੰਦ ਤੇ ਬਿਨ ਕੋਇ ਕਰੈ ਦੁਖ ਫਾਸ ਕਟੀ ਜਗ ਜੀਵ ਹਜ਼ਾਰਾ ॥ 448 ।। 
ਦਹਰਾ 

ਨਾਨਕਸਰ ਮਜਨ ਕੀਓ ਦਰਸ ਗੁਰੂ ਦਰਬਾਰ । 

ਲੈ ਆਯਸ ਨਿਜ ਧਾਮ ਕੌ ਸੰਗਤ ਗਈ ਤਿਹ ਵਾਰ । 4491 
ਚੌਪਈ 

ਸੀ ਗੁਰ ਚਰਿਤ ਤਹਾਂ ਬਹੁ ਕੀਨੇ । ਅਤਿ ਆਨੰਦ ਨਿਜ ਦਾਸਨ ਦੀਨੇ । 

ਜਹਾਂ ਭੂਲ ਕਵਿ ਤੇ ਲਖ ਲੀਜੈ । ਸੋਗਤ ਤਹ ਤੁਮ ਧਰ ਬਲਿ ਦੀਜੈ ।। 450 ।1 

ਨਾਨਕਸਰ ਗੁਰ ਕੀਨ ਇਸਨਾਨਾ । ਨਮੌ ਕੀਨ ਗੁਰ ਨਾਨਕ ਥਾਨਾਂ । 

ਵਿਦਿਆ ਪਾਇ ਮਾਨ ਸਭ ਦੈ ਕੇ । ਚਾਰ ਸਿਖ ਸੋਗ ਸੰਨਾ ਲੌ ਕੇ ।। 451 । 
ਸੋਰਠ' 

ਸੀ ਗੁਰ ਕੀਨ ਪਿਆਨ ਪੰਥ ਚਰਿਤ ਬਹੁਤੇ ਕੀਏ । 

ਕੌ ਕਵਿ ਕਰੇ ਬਖਾਨ ਅਗਮ ਗੁਰੂ ਕਥ ਜਾਨੀਏ ॥ 452 । 
ਚੌਪਈ 

ਭਗਤ ਸਿੰਘ ਗੁਰੁ ਮਹਿਲੀ ਆਏ । ਡੇਰਾ ਕੀਨ ਅਧਿਕ ਹਰਖਾਏ । 

ਪੁਨਹੀ ਆਸਾ ਤਹ ਗਰ ਕੇਰਾ । ਹਰਿ ਗੋਬਿੰਦ ਗੁਰ ਦਰਸ਼ਨ ਹੇਰਾ ।। 453 ॥ 

ਹੁਤੇ ਸਿਖ ਜੇਂ ਗੁਰ ਤਹ ਆਏ । ਕ੍ਰਿਪਾ ਸਿੰਧ ਕਾ ਦਰਸ਼ਨ ਪਾਏ । 

ਕਹ ਬਿਧੀਆ ਪ੍ਰਭ ਮਹਿ ਸੁਨਾਵਉ । ਪਨਹੀ ਆਸਾ ਕਾਹਿ ਅਲਾਵਉਂ । 454 ॥ 
ਦੌਹਰਾ 

ਦਯਾ ਸਿੰਧ ਐਸੇ ਕਹਾ ਭਗਤ ਸਿੰਘ ਸੁਨ ਬੈਨ 1 

ਗੁਰ ਅਰਜਨ ਦਰਸ਼ਨ ਆਏ ਗੁਰ ਨਾਨਕ ਸੁਖ ਐਨ ।। 455 ॥ 
ਚੌਪਈ 

ਦਰਸ਼ਨ ਕਰ ਇਹ ਠਾਂ ਗੁਰ ਆਏ । ਇਹ ਨਾਂ ਗੁਰ ਸਿਖ ਰਹਿਤ ਮਹਾਏ । 

ਭਾਈ ਕਿਦਾਰਾ ਏਕ ਉਦਾਸੀ । ਜਾਕੀ ਕਟੀ ਗੁਰੂ ਭਵ ਫਾਂਸੀ । 

ਅਨਿੰਨ ਭਗਤ ਗੁਰ ਕਾ ਸੋ ਜਾਨੋ । ਗੁਰ ਬਿਨ ਅੰਰ ਨ ਮਨ ਮਹਿ ਆਨੋਂ। 

ਤਾਂਕੋ ਰੌਗ ਹਜ਼ੀਰਾ ਮਾਂਰੀ । ਮਗਨ ਗੁਰੂ ਰਸ ਖੇਦ ਅਪਾਰੀ ॥ 456 ॥ 

__ਦੌਹਰਾ 
ਜਾਮ ਨਿਸਾ ਜਬਹੀ ਗਈ ਆਯੋ ਗੁਰ ਨਿਕਟਾਇ । 
ਕੀਨ ਸੈਨ ਆਗੇ ਪ੍ਰਭੂ ਬੈਠ ਚਰਨ ਤਰ ਆਇ ॥ 457 % 





£% ਪੌਥ੧ ਕਸਟ 


398 ਗੁਰ ਬਿਲਾਸ ਪਾਤਸ਼ਾਹੀ ੬ 


ਚੰਪਈ ਰ 

ਭਾਈ ਗੁਰਦਾਸ ਸਿਖ ਬਹੁ ਬੈਠੈ । ਇਕ ਚਿਤ ਇੰਦੀ ਸਗਲ ਇਕੈਠੈ । 

ਭਾਈ ਕਿਦਾਰੇ ਬਿਨਤ ਉਚਾਰੀ । ਸਨ ਭਾਈ ਤਨ ਖੇਦ ਅਪਾਰੀ ॥। 

ਭਾਈ ਕਹਾ ਗੁਰੂ ਕੇ ਆਗੇ । ਬਿਨਤੀ ਕਰੋ ਰੋਗ ਸਭ ਭਾਗੇ । 

ਕੇਦਾਰੇ ਕਹਾ ਝੂਠ ਤਨ ਜਾਨੋਂ । ਤਾ ਹਿਤ ਕੀ ਗੁਰੁ ਬਿਨੈ ਬਖਾਨੋ ॥ 459 ॥ 
ਦੋਹਰਾ ਰ 

ਆਬ ਪਤਾਸਾ ਜੋਸ ਤਨ ਬਚ ਅਮੌਘ ਗੁਰ ਐਸ । 

ਪਾਮਰ ਫਰਨ ਹਿਤ ਚਹੈ ਮਹਾ ਯੁਧ ਜੜ ਜੈਸ ॥ 460 ।। 


ਚੌਪਈ 
ਧੰਨ ਧੰਨ ਭਾਈ ਤਬ ਗਾਯੋ । ਅਸ ਨਿਸਚਾ ਤੁਮਰੇ ਮਨ ਪਾਯੋ । 
ਗੁਰ ਕੀ ਪਨਹੀ ਅੰਗ ਛੁਹਾਵਉ । ਤਤ ਛਿਨ ਰੌਗ ਹਜੀਰ ਮਿਟਾਵਉ ।। 461 ॥ 
ਬਚਨ ਮਾਨ ਤਹ ਪਨਹੀ ਉਠਾਈ । ਅੰਗ ਕਿਦਾਰੇ ਅਪਨੇ ਲਾਈ । 
ਛਹੁਤ ਰੋਗ ਸਭੇ ਹਤ ਗਯੋ । ਖ਼ਾਨੋ ਰੋਗ ਸੁਪਨੇ [ਭੀ|! ਨਹਿ ਭਯੋ । 462॥ 


ਵਿ 


ਦੁਹਰਾ 
ਅਰਧ ਸੁ ਨਿੰਦਾ ਗੁਰ ਤਬੇ ਉਠੇ ਐਸ ਮੁਖ ਗਾਇ । 
ਸਰਬ ਰੌਗ ਹਰਿ ਨਾਮ ਪ੍ਰਭ ਕਲ ਮਹਿ ਭਾਰ" ਉਪਾਇ ।। 463 ॥ 
ਚੌਪਈ 
ਕੇਦਾਰਾ ਗੁਰ ਪਗ ਲਪਟਾਯੋ । ਸ੍ਰੀ ਮੁਖ ਕਹਾ ਕੈਸ ਦੁਖ ਪਾਯੋ । 
ਕਿਦਾਰੇ ਕਹਾ ਖੇਦ ਕੋਈ ਨਾਂਹੀ । ਤਮ ਦਰਸ਼ਨ ਅਘ ਓਘ ਨਸਾਂਹੀ ॥ 464 ॥ 
ਰੌਗ ਹਜ਼ੀਰ ਭਯੋ ਤਨ ਆਇ । ਤੁਮ ਪਨਹੀ ਪ੍ਰਭ ਦੀਓ ਮਿਟਾਇ । ਰ 
ਅਸ ਕਹ ਬਹੁਰ ਗੁਰੁ ਪਗ ਲਾਗਾ । ਭਗਤ ਸਿੰਘ ਗ੍ਰਰ ਕੇ ਰਸ ਪਾਗਾ । 465 ।) 
ਦੌਹਰਾ 
ਅਤਿ ਕ੍ਰਿਪਾਲ ਗੁਰ ਹੌਤ ਭਏ ਲੈ ਆਸਾ ਨਿਜ ਹਾਥ । 
ਤਾਂ ਸਿਉ ਪਨਹੀ ਉਠਾਇਕੈ ਭਾਖਿਓ ਦੀਨਾ ਨਾਥ । 466 ॥ 
ਚੌਪਈ 
ਆਸਾ ਪਨਹੀ ਲੇਹੁ ਪਿਆਰੇ । ਧਰੋ ਸਦਾ ਨਿਸਚਾ ਮਨ ਧਾਰੇ । 
ਰੌਗ ਹਜੀਰ ਗ੍ਰਸਤ ਜੌ ਆਵੈ । ਛੁਹਤ ਯਾਹ ਪੀਰ ਮਿਟ ਜਾਵੈ । 467 1 
ਸੁਨਤ ਕਿਦਾਰੇ ਮਨ ਸੁਖ ਪਾਯੋਂ । ਆਸਾ ਪਨਹੀ ਲੈ ਗਿਹ ਆਯੋ । 
ਤਾਂ ਦਿਨ ਤੇ ਲੈ ਪਲੰਘ ਸਵਾਰ । ਰਾਖੈ ਕਰ ਪੂਜਾ ਦੁਖ ਟਾਰ ॥ 468॥ 


'ਅ ਪੌਥੀ ਮਨਿ _£ਅ ਤੋਂ ਏ ਪੋਥੀ ਮਿਥਯਾ _ ਪੌਥੀ ਵਿਚੋਂ _%% ਪੋਥੀ ਏਕ %ਅ ਪੋਥੀ ਰੌਗ 


ਅਧਿਅ'ਇ ਨੌਵਾਂ 399 


ਦੋਹਰਾ 
ਭਗਤ ਸਿੰਘ ਪੌੜਾ ਸੁਨੋ ਪ੍ਰਗਟ ਬਾਤ ਜਗਿ ਮਾਹਿ । 
ਸਪਰਸ ਯਾਹਿ ਜੌਂ ਤਨ ਕਰੋਂ ਰੌਗ ਹਜ਼ੀਰ ਮਿਟਾਇ ।! 469 ।। 
ਚੰਪਈ 
ਸੁਨ ਬਿਧੀਏ ਮਨ ਮਾਹਿ ਸੁਖ ਪਾਯੋ । ਚਰਨਾਬੁਜਾਂ ਗੁਰ ਕੇ ਲਪਟਾਯੋ । 
ਬਸੈ ਰੋਨ ਕਰ ਪ੍ਰਾਤ ਪਿਆਨਾ । ਪੰਥ ਚਰਿਤ ਗੁਰ ਕੀਨੇ ਨਾਨਾ । 470॥ 
ਇਹ ਮੈ” ਕਥਾ ਔਰ ਸੁਨ ਭਾਈ । ਸ੍ਰੰਦਰ ਤੇ ਸੌਦਰ ਅਧਿਕਾਈ । 
ਏਕ ਮੰਡਿਆਲੀ ਨਗਰ ਉਦਾਰਾ । ਸੁਨਾ ਸੀਰ ਤਿੰਹ ਛਬਿ ਲਖ ਹਾਰਾ ॥ 471॥ 
ਦੋਹਰਾ 
ਕਛਕ ਦੂਰ ਰਾਵੀ ਵਗੈ ਤੀਨ ਕੌਸ ਪਰ ਜਾਨ । 
ਦੁਆਰਾਕਾ ਖਤ੍ਰੀ ਤਹਿ ਰਹੈ ਮਰਵਾਹਾ ਪਹਿਚਾਨ । 472 ॥ 
ਚੰਪਈ 
ਭਾਗਨ ਨਾਮ ਨਾਰਿ ਤਿਹ ਪਿਆਰੀ । ਪਤਿਬਤਾ ਸੇਵਾ ਕਰ ਭਾਰੀ । 
ਸਤਾਨ ਨਾਹਿ ਧਨ ਅਧਿਕ ਦੁਖਾਇ । ਨਿਸ ਦਿਨ ਚਿੰਤਾ ਕਰੈ ਮਹਾਇ ।। 473।। 
ਸਰਵਰ ਸੇਵ ਸਦਾ ਵਹ ਕਰੇ । ਦੇਵਹੁ ਸਤ ਕੌਨਯਾ ਬਚ ਰਰੇ । 
ਜਬ ਲਛਮੀ ਦੀਨਾ ਵਰਦਾਨਾ । ਨਾਰਾਇਨ ਦਾਸ ਕਉ ਪਾਛ ਮਹਾਨਾ ॥ 474॥ 
ਤਾਕੇ ਬਚ ਨਾਰਦ ਸਨ ਪਾਏ । ਬੀਨ ਲੀਏ ਜਹ ਤਹ ਗੁਨ ਗਾਏ । 
ਬਿਚਰਤ ਨਗਰ ਮੰਡਯਾਲੀ ਆਯੋ । ਗੁਰ ਸਿਖ ਭੇਸ ਧਾਰ ਸੁਖ ਪਾਯੋ ।। 475 ॥ 
ਦੁਆਰਕੇ ਕੇ [ਤਬ|£ ਸਦਨ ਪਧਾਰਾ । ਤਿਨ ਕੀਨੀ ਬਹੁ ਸੋਭ ਅਪਾਰਾ । 
ਨਾਰਦ ਕਹਾ ਮਾਂਗ ਰੁਚ ਜੋਈ । ਤੋਕਉ ਦੇਹੁ ਆਜ ਮੈ' ਸੋਈ ॥ 476 ॥ 
ਦੌਹਰਾ 
ਤਬ ਦੋਉ ਹਰਖਤ ਭਏ ਨਰ ਨਾਰੀ ਸੁਖ ਪਾਇ । 
ਹਾਥ ਜੌਰ ਅਤਿ ਦੀਨ ਹੁਇ ਮੁਖ ਤੇ! ਬੈਨ ਸੁਨਾਇ” । 477।। 
ਚੌਪਈ 
ਹੇ ਪ੍ਰਭੂ ਘਣੇ“ ਦਰਬ ਗ੍ਰਿਹ ਮਾਂਹੀ । ਸੁਤ ਨਹਿ ਭਯੌ_ਭਾਰ ਦੁਖ ਪਾਂਹੀ । 
ਸੁਤ ਅਥਵਾ ਕੌਨਯਾ ਗ੍ਰਿਹ ਹੋਵੈ । ਸਰਲ ਦਰਸ ਮੋਰਾ ਦੁਖ ਖੋਵੈ ॥ 478 ।। 
ਨਾਰਦ ਕਹਾ ਬੈਨ ਸੁਨ ਲੀਜੈ । ਕੋਨਯਾ ਹੋਇ ਭਾਰ ਸੁਖ ਥੀਜੈ । 
ਹਵਹੁ ਤੁਮ ਗੁਰ ਕੇ ਸਿਖ ਜਾਈ । ਨਿਸਚੈ ਤੁਮਰੀ ਪੀਰ ਮਿਟਾਈ ।। 479 । 
ਰ ਦੋਹਰਾ 
ਸੁਧਾ ਸਰੋਵਰ ਵਸਤ ਹਰਿ ਗੁਰ ਅਰਜੁਨ ਸੁਖ ਖਾਂਨ । 
ਜਾਇ ਸਿਖ ਤਿੰਹ ਕੋ ਬਨਉ ਔਰ ਸੁਨਹੁ ਨਿਜ ਕਾਨ । 480।। 


“ਝ ਪੋਥੀ ਚਰਨ ਕਮਲ £ਮ ਖੌਥੀ ਵਿਚੋਂ “ਅ ਪੌਥੀ ਐਸ ਅਲਾਇ 


400 ਗ੍ਰਰ ਬਿਲਾਸ ਪਾਤਸ਼ਾਂਹੀ ੬ 


ਚੌਪਈ 
ਸੀ ਜਨਮ ਤੁਮਰੇ ਗ੍ਰਿਹ ਲੋਵੇ । ਆਦਿ ਸ਼ਕਤਿ ਪ੍ਰਭ ਜਾਨ ਅਭੇਵੇ । 
ਹਰਿ ਗੋਬਿੰਦ ਕਉ ਦੀਜੋ ਸੋਈ 1 ਆਦਿ ਪ੍ਰਭ ਵਹੁ ਦੁਖ ਸਭ ਖੋਈ ॥ 481 । 
ਨਾਰਦ ਐਸੋ ਕਹਤ ਸਿਧਾਂਯੋ । ਪਤਿ ਨਾਰੀ ਮਨ ਮੈ' ਸੁਖ ਪਾਯੋਂ । 
ਤਾਂ ਦਿਨ ਤੇ ਗੁਰੁ ਕੇ ਸਿਖ ਹੋਈ । ਕੌਨਯਾ ਭਈ ਸਭੇ ਦੂਖ ਖੋਈ ।। 482 ॥ 
ਲਛਮੀ ਕੀ ਮਾਯਾ ਭਰਮਾਏ । ਨਾਰਦ ਬਚ ਵਹੁ ਦੀਨ ਭੁਲਾਏ । 
ਪੁਤੀ ਕਰ ਜਾਨਹਿਂ ਮਨ ਮਾਹੀ” । ਦੇਖ ਰੂਪ ਅਤਿ ਬਲਿ ਬਲਿ ਜਾਹੀ' ॥ 483॥ 
ਰ ਦੋਹਰਾ 
ਬਰਸ ਇਕਾਦਸ ਕੀ ਭਈ ਪੁਤ੍ਰੀ ਰੂਪ ਅਪਾਰ । 
ਭਗਤ ਸਿੰਘ ਚਿੰਤਾ ਕਰੈ ਦੁਆਰਕਾ ਭਾਗਨ ਨਾਰ |! 484 ।। 
ਚੌਪਈ 
ਹੋ ਪਤਿ ਜਹ ਸੁੰਦਰ ਬਰ ਹੋਈ । ਸਗਾਈ ਕਰ ਜਹ ਖੋਦ ਨ ਕੌਈ । 
ਬਰ ਲਾਇਕ ਨਿਜ ਪੁਤ੍ਰੀ ਜਾਨੋਂ । ਯਾਮੈ ਦੇਰ ਨਾ ਰੋਚਕ ਠਾਨੋ ॥ 4851 
ਤਬ ਨਾਰਦ ਧਰ ਰੂਪ ਸੂ ਆਯੋ । ਸੁੰਦਰ ਰਵਿ ਤਨ ਤੇਜ ਧਰਾਯੋ । 
ਗੁਰ ਸਿਖ ਜਾਨ ਬੋਦਨਾ ਧਾਰੀ । ਹਰਖ ਹੋਇ ਦੁਆਰਕਾ ਜੁਤ ਨਾਰੀ ॥ 486 ॥ 
ਭਾਖੌ ਬਚਨ ਕ੍ਰਿਪਾ ਕਰ ਜੈਸੇ । ਕਾਹੂ ਪਰ ਕੀਨੀ ਨਹਿ ਐਸੇ । 
ਜੈਸ ਕਿਪਾ ਤੁਮ ਮੋ ਪਰ ਕਰੀ । ਪਾਵਨ ਸਦਨ ਕੀਨ ਰਜ ਧਰੀ ॥ 487 ॥ 
ਦੋਹਰਾ 
ਮਹਾਰਾਜ ਬਿਨਤੀ ਸੁਮਹੁ ਮਨ ਮਹਿ ਧਰੇ ਨ ਔਰ । 
ਭਾਖੌ ਵਰ ਲਾਇਕ ਸੁਤਾ ਹੌਇ ਕੌਨ ਵਹ ਠੌਰ। 488 ॥ 
ਸੋਰਠਾਂ . 
ਨਾਰਦ ਕਹਿ ਧਰ ਧੀਰ ਤੌਰ ਸੁਤਾ ਸੁਖ ਖਾਨਾ ਹੈ । 
ਆਦਿ ਸ਼ਕਤਿ ਰਘਬੀਰ ਉਤ੍ਰੀ ਵਰ ਯਾਕਾ ਸੁਨ ।॥ 489 ॥ 
ਪਰਮ ਬ੍ਰਹਮ ਗੁਰ ਦੇਉ ਉਤਰੇ ਭਾਰ ਨਿਵਾਰ ਹਿਤ । 
ਧਰਨੀ ਕਉ ਸੁਖ ਦੇਉ ਹਰਿਗੋਬਿੰਦ ਗੁਰ ਨਾਮ ਹੈ । 490 ॥ 
ਚੌਪਈ 
ਆਦਿ ਸ਼ਕਤਿ ਏ ਤਾਕੀ ਨਾਰੀ । ਦੀਜੈ ਤਹਿ ਗਰਿ ਅੰਚਰ ਡਾਰੀ । 
ਕਹ ਦਾਰਾ ਕਹਿ ਠਾਂ ਗ੍ੁਰਦੇਵਾ । ਨਾਰਦ ਕਹ ਸਭ ਠੌਰ ਅਭੇਵਾ 1 491 ॥ 
ਦਰਸ਼ਨ ਕਰ ਤਲਵੇਡੀ ਆਏ । ਅਬ ਡੇਰਾ ਗੁਰ ਮਟਵੀ ਪਾਏ । 
ਤਿਸੀ ਠੌਰ ਤੁਮ ਰੋਕੋ ਭਾਈ । ਪਠੋ ਬਿਪ੍ਰਂ ਕਰ ਸਗਨ ਧਰਾਈ ।। 492 ॥ 


੧ 


'ਅ ਪੌਥੀ ਮਾਹਿ “£ ਪੋਥੀ ਰੂਪ _“ਅ ਪੋਥੀ ਦ੍ਰਿਵਜ 


ਅਧਿਆਵਿ ਨਵਾਂ 401 
ਨਾਰਦ ਬਚ ਦਵਾਰੇ ਮਨ ਭਾਏ । ਕਰ ਸਲਾਹ ਦਿਜ ਤਬੋ ਪਠਾਏ । 
ਤਹ ਤੇ ਨਾਰਦ ਕੀਨ ਪਯਾਨਾ । ਸ੍ਰੀ ਗੁਰੂ ਓਰਿ ਧਾਰਿ ਸੁਖ ਮਾਨਾ ॥ 293 ।। 
ਦੋਹਰਾ 
ਪੰਥ ਚਰਿਤ ਗੁਰ ਕਰਤ ਬਹੁ ਤਾਰਤ ਸਿਖ ਅਪਾਰ । 
ਮਟਵੀ ਤੇ ਦਖਨ ਦਿਸਾ ਡੇਰਾ ਕੀਨ ਸੁਧਾਰ ॥ 494।। 
ਰ ਸਵੇਯਾ 
ਨਾਰਦ ਆਇ ਲਗਿਯੋ ਪਦ ਪੰਕਜਾਂ ਹੈ ਪ੍ਰਭ ਮੌਰਿ ਬਿਨ ਸੁਨ ਲੀਜੈ । 
ਆਵਹਿ ਬਿਪ੍ਰ ਪ੍ਰਭੂ ਤੁਮਰੇ ਤਿਹ ਕਾਰਜ ਮੈ ਕਛੁ ਡੌਰ ਨਾ ਕੀਜੇ । 
ਹੋ ਕਰਨਾਨਿਧ ਹੋ ਜਗ ਕੇ ਪ੍ਰਭ ਅਚੁੱਤ ਦਾਨ ਇਹੀ ਮਾਮ ਦੀਜੈ । 
ਭਾਰ ਨਿਵਾਰਨ ਕਉ ਧਰਨੀ ਜਹ ਤੇ ਅਸੁਰਾਰ ਧਰੇ ਸੁਖ ਦੀਜੈ ॥ 495 ॥ 
ਦੋਹਰਾ 
ਤਥਾ ਸਤਿ ਬਚਨ ਸੀ ਗੁਰੂ ਕਹੇ ਨਾਰਦ ਬਚਨ ਸੁਨਾਇ । 
ਸਨੈ ਸਨੈ ਹਰ ਭਾਰ ਕਉ ਸੁਭ ਸਰ ਕਸਟ ਮਿਟਾਇ ॥ 496 ।। 
ਚੌਪਈ 
ਐਸੇ ਬਚ ਸੁਨ ਨਾਰਦ ਤਬ ਗਯੋਂ । ਸਗਨ ਲੀਏ ਦ੍ਰਿਜਿ ਆਵਤ ਭਯੋ । 
ਅਸੀਰਬਾਦ ਮੁਖ ਪ੍ਰਿਥਮ ਉਚਾਰੀ । ਉਸਤਤਿ ਕੀਨ ਪ੍ਰਚੂ ਗਿਰਧਾਰੀ ।। 497 । 
ਦਵਾਰੇ ਪੁਤੀ ਪਠੀ ਸਗਾਈ । ਗਰਿ ਅੰਚਰ ਧਰਿ ਬਿਨਤ ਸੁਨਾਈ । 
ਦਾਸੀ ਨਿਜ ਚਰਨਨ ਕੀ ਕੀਜੈ । ਗਰੀਬ ਨਿਵਾਜ ਦਾਸ ਸੁਖ ਦੀਜੈ ॥ 498 ॥ 
ਦੌਹਰਾ 
ਬਿਪ੍ਰ ਬੁਲਾਏ ਗੁਰੂ ਜੀ ਪੁਰ ਤੇ ਉਤਮ ਜਾਨ । 
ਮਹੂਰਤ ਭਲੋ ਸੁਧਾਇਕੈ ਕੀਨ ਰੀਤਿ ਸੁਖ ਮਾਨ ॥ 499॥ 
ਚੌਪਈ 
ਹਾੜ ਸਤਾਈ” ਦਿਵਸ ਬਿਤਾਯੋ । ਭਈ ਸਗਾਈ ਢ੍ਰਿਜ ਸੁਖ ਪਾਯੋ । 
ਸਾਵਨ ਰਿਖ ਦਿਜ ਕਹਾ ਸੁਨਾਇ । ਫੌਰੇ ਲੀਜੈ ਪ੍ਰਭੂ ਬਨਾਇ ॥ 500 ॥ 
ਸੀ ਗੁਰੁ ਮਾਨ ਦਾਨ ਬਹੁ ਕੀਨੋ । ਤਾਸ ਬਿਪ੍ਰ ਕਉਂ ਬਿਦਾ ਸੁ ਕੀਨੋ ! 
ਜਾਇ ਬਿਪ੍ਰ ਸਭ ਕਹੀ ਸੁਨਾਇ । ਦਵਾਰੇ ਮਨ ਮਹਿ ਹਰਖ ਧਰਾਇ ।। 501 ॥ 
ਰ ਦੋਹਰਾ 
ਬਹੁ ਉਦਮ ਮਨ ਮੈ” ਕੀਓ ਮੰਗਲ ਸਾਜ ਬਨਾਇ । 
ਜਗਤ ਰੀਤਿ ਜੌਤਕ ਹੁਤੀ ਨਾਰੀ ਮੰਗਲ ਗਾਇ ।। 502 ॥ 


॥ 


&ਅ ਪੌਥੀ ਗੂਰ ਚਰਨ) _“%ਅ ਪੋਥੀ ਬੀਸਸਤ $ਅ ਤੋਂ ਏ ਪੱਥੀ ਮਹਿ 


402 ੧ ਗੁਰ ਬਿਲਾਸ ਪ'ਤਸ਼ਾਂਹੀ ੬ 


ਚੌਪਈ 
ਪਾਛੇ ਸ੍ਰੀ ਗੁਰੁ ਔਸ ਅਲਾਯੋਂ । ਵਿਵਾਹ ਹਮਾਰਾ ਬਿਧੀਆ ਆਯੋ । 
ਵਿਵਾਹ ਸਮਗ੍ਰੀ ਈਹਾ ਨਾ ਹੋਈ । ਬਾਜੀ ਅਸਤ ਲਿਆਵੋ ਕੋਈ ॥ 503 ॥ 
ਐਸੇ ਸੁਨ ਬਿਧੀਆ ਤਬ ਧਾਯੋਂ । ਜਾਇ ਲਾਹੌਰ ਸਾਜ ਸਭ ਲਿਆਯੋਂ । 
ਬਾਜੀ ਅਸਤ ਸਿਿਗਸਤ ਅਪਾਰਾ । ਦਿਖ' ਹਰਖੇ ਸ੍ਰੀ ਗੁਰ ਕਰਤਾਰਾ ॥ 504 ॥ 
ਰ ਦੌਹਰ 
ਭਗਤ ਸਿੰਘ ਤਹ ਠਾਂ ਕਰੇ ਕੌਤਕ ਅਨਿਕ ਪ੍ਰਕਾਰ । 
ਬਢੈ ਗ੍ਰੰਥ ਗਾਥਾ ਕਰਉ” ਦ੍ਰਿਜ ਕਉ ਗੁਰੂ ਹਕਾਰ 1 505 । 
ਤਾਂਕਉ ਸ੍ਰੀ ਮੁਖ ਅਸ ਕਹਾ ਰਚਓ ਥਾਨ ਇਹ ਠੌਰ । 
ਤੌਰ” ਬੋਸ ਸੁਖ ਪਾਇ ਹੈ ਯਾਹਿ ਪ੍ਰਜ ਸਿਰ ਮੰਰ ।। 506 ॥ 
ਚੌਪਈ 
ਔਰ ਦਰਸ ਜੋ ਕਰੇ ਨਰ ਨਾਰੀ । ਮੰਗਲ ਸਦਨ ਪੁਤ ਪੰਚਾਂਰੀ । 
ਐਸ ਭਾਖ ਗੁਰ ਕੀਨ ਪਿਆਨਾ । ਬਿਪ੍ਰ ਰਚਿਓ ਤਰ ਠੱਰ ਸਥਾਨਾ ॥ 507 । 
ਸਾਵਣ ਬੇਦ ਦਿਨ ਰਵਿ ਜਾਨੋ । ਪ੍ਰੰਮ ਪੁਲਕ ਗੁਰ ਪਿਆਨਾ ਠਾਨੋਂ । 
ਅਤਿ ਉਤਕੌਠਾ ਅਗਰ ਦੁਆਰਾ । ਕਬ ਦੇਵਹਿ ਗੁਰੂ ਆਇ ਦੀਦਾਰਾ ॥ 508 ॥ 
ਦੋਹਰਾ 
ਸੀ ਸੁਤਾ ਤਹਿ ਸਦਨ ਮਾਹਿ ਕਮੀ ਨ ਕੌਨੇ ਕਾਂਜ । 
ਤੀਨ ਲੋਕ ਪਤਿ ਪੁਨ ਅਏ ਨਿਜ ਵਿਵਾਹ ਕਰ ਸਾਜ॥ 509 ॥ 
ਸਵੇਯਾ 
ਸਾਜ ਕੇ ਸੈਨ ਚੜੈ ਰਥ ਸੀ ਗੁਰ ਪੰਥ ਨਿਸਾ ਬਸ ਪ੍ਰਾਤ ਪਿਆਨਾ । 
ਅਸਵ ਕ੍ਰਮੈਦ ਬੜੀ ਛਬਿ ਪਾਵਤ ਜ਼ਾਲਤ ਚਾਲ ਧਰਾ ਸੁਖ ਨਾਨਾਂ । 
ਕੌਨ ਕਹਉ ਉਪਮਾ ਮੁਖ ਤੇ ਪਿਖ ਮਾਰਗ ਅੰ ਖਗਰਾਜ ਲਜਾਨਾਂ । 
ਲਹਿਰ ਅਨੰਗ ਕਿ ਗੈਗ ਪਧਾਰ ਯਾ ਸਮ ਅਸ ਇਹੀ ਮਨ ਮਾਨਾ। 510॥ 
ਸਵੇਤ ਪੁਸ਼ਾਕ ਧਰੀ ਗੁਰ ਸੁਦਰ ਝੀਨ ਮਹਾਂ ਛਬ-ਕੌਨ ਉਚਾਰੇ 
ਗੈਗ ਸਸੀ ਸੁਤ ਸਿੰਧ ਨਹੀ' ਜਨ ਚੋਪਕ ਕੇਤਕੀ ਫੂਲ ਸੁ ਧਾਰੇ । 
ਮੋਹ ਰਹੈ ਛਬਿ ਐਸ ਨਿਹਾਰ ਕੇ [ਪੰਥ]? ਕੇ ਲੌਕ ਸਭੀ ਦੁਖ ਟਾਰੇਂ । 
ਆਯੁਧ ਅੰਗ ਬਿਰਾਜ ਬਡੀ ਛਬਿ ਬਾਦਰ ਸੋਤ ਮੈ ਪੰਖ ਸੁਕਾਰੈ।। 511 ॥ 
ਸੋਮਰਾਜੀ ਛੋਦ 
ਸਨੇ ਨਗਰ ਮਾਂਝ ਗੁਰ ਨੇਰ ਆਏ । ਸਜੇ ਭਾਰੇ ਤਾਜੀ ਅਗ੍ਰ ਲੋਨ ਧਾਏ । . 
ਤਜੀ ਕਿਤ ਲੌਕ ਨਹੀ ਔਰ ਭਾਵੈ । ਮਿਲੀ ਦੇਵ ਨਾਰੀ ਤ੍ਰਿਯਾ ਗੀਤ ਗਾਵੈ ॥512॥ 


ਗਿਲਾ ਤਦ 
1% ਪ੍ੌਰ] ਪਿਖ _“ਅ ਪੌਥ] ਤੌਹਿ ਐਂ ਪੌਥੀ ਵਿਚੋ _“ਅ ਤੇ ਏ ਪੋਥੀ ਅ ਗੇ 


ਅਧਿਆਇ ਨਵਾਂ 403 


ਦੋਹਰਾ 
ਸੀ ਗੁਰ ਬਾਜ ਬਜਾਇ ਬਹੁ ਦੇਵਤ ਦਾਨ ਅਪਾਰ । 
ਨਗਰ ਨਿਕਟ ਪੁਰਬ ਦਿਸਾ ਡੋਰਾ ਕੀਨ ਸੁਧਾਰ ॥ 513 ।। 
ਚੌਪਈ ਰ 
ਅਤਿ ਅਨੌਦ ਬਸ ਰਹਿਓ ਨ ਜਾਈ । ਦੁਆਰਾ ਲਗੋ ਚਰਨ ਲਪਟਾਈ । 
ਕਰ ਦਰਸ਼ਨ ਮਨ ਮਹਿ ਸੁਖ ਪਾਯੋ । ਵਾਰ ਵਿਤ ਗੁਰ ਪੁਰ ਬਰਖਾਯੋ । 514 ॥ 
ਧਾਰ ਅਨੰਦ ਨਿਜ ਸਦਨ ਪਧਾਰਾ । ਹਰਖਤ ਬਿਹਬਲ ਸਿਥਲ ਉਦਾਰਾਂ । 
ਭਾਰ ਵਸਤ ਗੁਰ ਨਿਕਟ ਪਠਾਈ । ਜੋ ਜਿਹਿ ਇਛ ਸੋਈ ਤਿਨ ਪਾਈ ॥ 515 ॥ 
ਦੌਹਰਾਂ _ 
ਦੋਇ ਦਿਵਸ ਆਗੇ ਅਏ ਸ੍ਰੀ ਗੁਰ ਲਖ ਤਹ ਪ੍ਰੀਤਿ । 
ਜਾਮਵੇਤ ਹਰਿ ਰਾਖ ਮਨ ਗਏ ਕਾਜ ਗੁਰ ਰੀਤਿ । 516 ॥ 
ਸਮਾਨਕਾ ਛਦ 
ਬੀਤੇ ਦਿਵਸ ਬਿਬ ਜਬੈ । ਸੁ ਹਰਖ ਧਾਰ ਕੈ ਤਬੈ । 
ਪਠੇ ਗੁਰੁ ਬੁਲਾਇ ਕੇ । ਚਲੋਂ ਸੂ ਬਾਜ ਵਾਯਕੈ । 
ਗੁਰੁ ਸਵਾਰ ਅਸਵਨੀ । ਚਲੈ ਡਰਾਇਕੌ ਧਨੀ । 
ਸੁਚੰਡ ਤੇਜ ਯੌ ਲਸੈ । [ਪ੍ਰਚੰਡ] ਤੇਜ ਕੌ ਹਸੈ ॥ 518 ॥ 
ਸਵੇਯਾ 
ਜਾਮ ਰਹਿਓ ਦਿਨ ਆਇ ਜਬੈ ਇਮ ਸਾਜ ਬਰਾਤ ਚੜੇ ਜਗ ਸਾਂਈ । 
ਪਾਵਸ ਮਹਿ ਬਿਤ ਕੀ ਵਰਖਾ ਜਨ ਆਇਤ ਮਹਿ ਘਨ ਮੰਘ ਬਸਾਹੀ' । 
ਰੈਕ ਭਏ ਨ੍ਰਿਪ ਦਾਨ ਕੰ ਪਾਇ ਕੌ ਦੇਵ ਬਧ੍ਹ ਮਿਲ ਦੇਖਨ ਆਈ । 
ਬਿਧੀਏ ਦਵਾਰ ਕਰੀ ਮਿਲਨੀ ਗ੍ਰਰ ਧਾਮ ਗਏ ਸਭ ਰੀਤਿ ਕਰਾਈ ।। 519 ॥ 
ਗੁਰ ਕਉ ਬਰ ਦੇਖ ਸਭੈ ਅਬਲਾ ਪਿਖ ਭਾਗਣ ਸਾਸ ਗੁਰੂ ਹਰਖਾਈ । 
ਬਹੁਰ ਬਰਾਤ ਅਏ ਸੁਖ ਸਿੰਧ ਸੁ ਬਿਪ੍ਰ ਅਯੋ ਪੁਰ ਰੀਤਿ ਕਰਾਈ । 
ਜਾਨ ਗੋ ਧੂਰ ਸਮਾ ਅਤਿ ਸੁੰਦਰ ਜਾਤ ਚਲੈ ਗੁਰ ਬਾਜ ਬਜਾਈ । 
ਸੀਸ ਸ੍ਰਿਗਿਸਤ ਅਪਾਰ ਲਸੈ ਰਵਿ ਕੀ ਪ੍ਰਭੂਤਾ ਜਨ ਦੇਖ ਲਜਾਈ । 520।। 


ਅੜਿਲ 
ਬੇਦੀ ਧਰੀ ਬਨਾਇ ਜਹਾਂ ਹਰਖਾਇ ਕੌ । 
ਬਚ ਬਿਪ੍ਰ ਕੇ ਚਰਨ ਬੈਠ ਗੁਰ ਜਾਇ ਕੌ । 
ਕੀਨ ਰੀਤਿ ਸਭ ਤਾਂਹਿ ਅਧਿਕ ਸੁਖ ਪਾਇਯੋ । 
ਹੋ ਲਾਵਾਂ ਲੀਨ ਸੁਧਾਰ ਤ੍ਰਿਯਾ” ਮੁਖ ਗਾਇਯੋ ।। 521 ॥ 


/ਝ ਪੋਥੀ [ਵਚੋਂ" _%ਅ ਪੋਥੀ ਦਿਜ 9ਅ ਤੋ ਦ ਪੰਥੀ ਨਾਰਿ ੍ 


404 ਗੁਰ ਝਿਲਾਸ ਪਾਤਸ਼ਾਹੀ ੬ 


ਦੌਹਰਾ 
ਸੰਮਤ ਸੌਰਹ ਸੈ ਭਏ ਔਰ ਬਹਤ ਜਾਨ । 
ਲਾਵਾਂ ਸਾਵਣ ਰਿਖ ਦਿਨੇ ਲੀਨ ਕ੍ਰਿਪਾ ਨਿਧਾਨ । 522 ॥ 


॥ ਛਪੈ ।। 

ਅਧਿਕ ਲਾਗ ਕਰ ਰੀਤਿ ਗੁਰੂ ਜੀ ਤਹਿੰ ਰਹੇ । 

ਬਿਧੀਏ ਜੇਠਾ ਹਰਖ ਬਾਜ ਅਸਤ ਲਹੇ । 

ਪੁਨ ਭੋਜਨ ਸਭ ਕੀਨ ਗਾਇ ਬਹੁ ਮੰਗਲ ਨਾਰੀ । 

ਮਧੁਰ ਮਧੁਰ ਸੁਰ ਤਰਨੀ ਦੇਵਤ ਅਧਿਕ ਸ੍‌ ਗਾਰੀ । 

ਸਨੰ ਸਨੋ ਭੋਜਨ ਕਰੈ ਬਰਾਤ ਹਰਖ ਮਨ ਪਾਇ ਕੇ ।। 

ਗਾਰੀ ਮੰਗਲ ਰੂਪ ਲਖ ਸੁਨਤ ਸਭੀ ਹਰਖਾਇ ਕੌ ॥ 523 ॥ 
ਦੋਹਰਾ 

_ਕਰ ਭੌਜਨ ਸੁਖ ਪਾਇਕੈ ਜਨਵਾਸੈ ਪੁਨ ਆਇ । 
ਭਗਤ ਸਿੰਘ [ਸੈਗਤ | ਅਧਿਕ ਮੋ ਤੇ ਕਹਿਓ ਨ ਜਾਇ । 524॥ 


॥ ਪਾਂਧੜ) ਛੋਦ ।। 
ਇਹੁ ਭਾਂਤ ਹਰਖ ਹੋਇਓ ਅਪਾਰ । ਰਹੋ ਦਿਵਸ ਪਾਂਚ ਤਹਿ ਠਾਂ ਮੁਰਾਰ । 
ਤਬ ਦੀਨ ਦਾਜ ਦਵਾਰੇ ਅਨੌਤ । ਬਹੁ ਬਿਨੈ ਭਾਖ ਮਮ ਕੀਟ ਜੈਤ।। 525 ॥ 
ਪੁਨ ਮਣਸ ਖਟ ਡੋਲਾ ਸੁਧਾਰ । ਕੀਨਾ ਵਿਰਾਗ ਮਨ ਮਹਿ ਅਪਾਰ । 
ਪੁਤ੍ਰੀ ਸੁ ਅੰਕ ਭਾਗਣ ਮਿਲਾਇ । ਦੀਨੀ ਸੂ ਸਿਖ ਭਾਰੀ ਤਦਾਇ ॥ 5261॥। 
ਦੌਹਰਾ 
ਮਿਲ ਮਰਵਾਹੀ ਅੰਕ ਸਭ ਅਬਲਾ ਐਸ ਅਲਾਇ । 
ਕਤ ਸਿਰਜੀ ਬਿਧਨਾ ਤ੍ਰਿਯਾ ਪਰ ਵਸ ਸਦਾ ਰਹਾਇ ॥ 527 ॥ 
ਚੌਪਈ 
ਇਹੈ ਭਾਵ ਕਵਿ ਕੌ ਮਨ ਆਯੋ । ਹਰਖ ਬਿਰਹ ਜਨਵਾਸਾ ਪਾਯੋ । 
ਧਨ ਵਰਖਾਵਤ ਤਹਿ ਗੁਰ ਆਏ । ਜਹਿ ਬਰਾਤ ਉੱਤੀ ਹਰਖਾਏ ॥ 528 ॥ 
ਸ੍ਰੀ ਗੁਰ ਕਹਾ ਬਿਲਮ ਕਛ ਕੀਜੈ । ਡੌਲਾ ਇਸੀ ਠੌਰ ਧਰ ਦੀਜੈ । 
ਦਰਸ਼ਨ ਕਾਜ ਸਿਖ ਮਮ ਪਿਆਰਾ । ਆਇ ਉਤਾਇਲ ਕਰਉ ਦੀਦਾਰਾ ॥ 529 ॥ 
ਦੌਹਰਾ 
ਐਸੇ ਬਚ ਗੁਰ ਕਹਤ ਭਏ ਤਬ ਲੌ ਆਯੋ ਲੰਗਾਹ । 
[ਦਰਸ ਗੁਰੂ[” ਕੀ ਇਛ ਜਿਹ ਮਨ ਮਹਿ ਅਧਿਕ ਉਮਾਹ ।। 530 ॥ 


ਕਤ 
ਯਕਖਕ 


੪ਅ ਪ੍ਰੋਥੀ ।ਵਚੋ` _ਐ ਪੋਥੀ ।ਵਚੋ” 


ਅਧਿਆਇ ਨਵਾਂ 405 


_ਸਵੇਯਾਂ ਰ 
ਪੀਤ ਪੁਸ਼ਾਕ ਧਰੇ ਗੁਰ ਰਾਜਤ ਲਾਜਤ ਦੇਖ ਛਟਾ ਘਟ ਕਾਰੀ । 
ਲਾਗ ਲੰਗਾਹ ਗੁਰੂ ਪਗ ਕਉ ਅਤਿ ਆਨੰਦ ਪ੍ਰਛਤ ਹੈ ਸੁਖਕਾਰੀ । 
ਭਾਖ ਲੰਗਾਹ ਪ੍ਰਭੂ ਆਨੰਦ ਹੈ ਗੁਰ ਤੌਰ ਮ੍ਯਾ ਕਰ ਸੰਕਟ ਟਾਰੀ । 
ਏਕ ਭਯੋ ਉਪਾਤ ਲਾਂਹੌਰ ਸ ਦੁਸ਼ਟ ਕੀਓ ਦ੍ਸ਼ਾਤਮ ਭਾਰੀ । 531 ।। 
ਦੋਹਰ' 
ਕਿਪਾ ਸਿੰਧ ਪੁਨ ਅਸ ਕਹਾ ਕਹੀਯੇ ਸੋ ਉਤਪਾਤ । 
ਕਹ ਲੰਗਾਹ ਕਾਜ਼ੀ ਤਹਾਂ ਕੀਨ ਪਾਪ ਬਿਖਯਾਤ ॥ 532 || 
ਚੌਪਈ 
ਲੋਪ ਬਾਵਲੀ ਗੁਰ ਕੀ ਕੀਨੀ । ਢਾਹਿ ਡਾਰ ਹਡਿ' ਪ੍ਰਰਨ ਕੀਨੀ । 
ਉਪਰ ਅਪਨੇ ਸਦਨ ਬਨਾਏ । ਦੇਵਤ ਮੋ ਕਉ ਖੋਦ ਮਹਾਏ ॥ 5233 ।। 
ਕਾਜ਼ੀ ਬਾਦਿਸ਼ਾਹ ਕਾ ਜਾਨ । ਹਟਕਤ ਨਾਹਿ ਕੋਇ ਨਰ ਆਨ । 
ਪਾਪੀ ਕੀਨ ਬਡੋ ਉਤਪਾਤਾ । ਹਟਕਤ ਆਇ ਸਿਖ ਕਰ ਘਾਤਾ । 224 ॥ 
ਰ ਦੋਹਰਾ ਰ 
ਮਾਰ ਸਿਖ ਘਾਏ ਤਹਾਂ ਮੁਖ ਸਿਉ ਐਸ ਅਲਾਇ । 
ਤੌਰ ਗੁਰੂ ਮਮ ਸੁਤਾ ਹਰ ਤਾਂਕੇ ਤੁਮ ਫਲ ਪਾਇ ॥ 535 ॥ 
ਰੌਪਈ 
#ਸ ਕਹਾ ਗੁਰ ਪਗ ਲਪਟਾਯੋ । ਸੀ ਮੁਖ ਸਿਉ ਅਸ! ਬਚਨ ਅਲਾਯੋਂ । 
ਗੁਰੂ ਬਾਵਲੀ ਸਦ ਥਿਰ ਜਾਨੋ । ਤਿਸੀ ਦੁਸ਼ਟ ਕਾ ਮੂਲ ਪੁਟਾਨੇ ।। 536 ।। 
ਗਰ ਕਾ ਸਿਖ ਐੱਸ ਪ੍ਰਗਟਾਵੈ । ਤਿਸੀ ਮੂਲ ਹਨ ਪ੍ਰਗਟ ਕਰਾਵੈ ! 
ਸਿਖ ਸਿਉ” ਕਰੋ ਸੇਵ ਤੁਮ ਜਾਈ । ਤੁਮਰੀ ਓਰ ਨਾ ਦੁਸ਼ਟਾਂ ਦਿਖਾਈ ॥ 537 । 
ਦੌਹਰਾ 
ਗੁਰ ਆਇਸ ਧਰ ਸੀਸ ਪਰ ਬਹ੍ਰ ਗੁਰੂ ਪਗ ਲਾਗ । 
ਬਿਧੀਏ ਆਦਿਕ ਸਭਨ ਕੇ ਲਗੋ ਚਰਨ ਤਬ ਭਾਗ । 538 ॥ 
ਗਯੋ ਲੰਗਾਹ ਲਾਹੌਰ ਕੌ ਗੁਰ ਮਰਤ ਰਿਦ [ਧਾਰਿ] । 
ਪਨ ਦਵ'ਰੇ ਬੋਦਨ ਕਰੀ ਸੁਨਓ ਪ੍ਰਭ ਕਰਤਾਰ ।। 239 ॥ 
ਮਹਿ ਦਰਸ ਕਬ ਦੇਹਗੇ ਸ੍ਰੀ ਗੁਰ ਕਹਾ ਸੁਨਾਇ । 
ਮੋਹਿ ਰੂਪ ਇਹੁ ਸਿੱਸਪਾ ਕਰੋ ਦਰਸ ਸੁਖ ਪਾਇ ।। 240 ॥ 
ਸਰਠਾ 
ਨਾਮ ਚੁਟਾਲਾ ਯਾਹ ਜੌਉ ਦਰਸ ਇਛਾ ਕਰੋਂ । 
ਮਨਸਾ ਪੂਰ ਵਿਵਾਹ ਚਾਰ ਪਦਾਰਥ ਪਾਇ ਸੌਂ । 541 ॥ 


8, ਪਰਬੀ ਮੱਲ _“ਅ ਪੋਥੀ ਇਮ ਥਾਂਤ ਚਲਾਯੌ _“£ ਪੌਥੀ ਨੀਚ _“ਦ ਪੌਥੀ ਵਿਚੋ” 


406 ਗਰ ਬਿਲ'ਸ ਪਾਤਸ਼ਾਹੀ ੬ 


ਚੌਪਈ 
ਜਾਨ ਸੁਸਰ ਕੀਨੋ ਸਨਮਾਨਾ । ਦਵਾਰੇ ਕਾ ਗੁਰ -ਕਿਪਾ ਨਿਧਾਨਾ । 
ਬਹੁਰ ਸਾਸ ਕਉ ਨਮੌ ਉਚਾਰੀ । ਬਾਜ ਬਜਾਵਤ ਚਲੇ ਮੁਰਾਰੀ ॥ 542 । 
ਰਾਵੀ ਲਾਂਘ ਕੀਨ ਤਬ ਡੌਰਾ । ਕਿ੍‌ਪਾ ਸਿੰਧ ਸੁੰਦਰ ਥਲ ਹੇਰਾ । 
ਤਹ ਨਾਂ ਗੁਰੂ ਨਾਨਕ ਕੀ ਬੋਰੀ । ਬੈਠੇ ਗ੍ਰਾਮ ਸ੍ਰੀ ਗੁਰੂ ਹੇਰੀ ॥ 543 ॥ 
ਕਰ ਦਰਸ਼ਨ ਮਨ ਮਹਿ ਸੁਖ ਪਾਯੋਂ । ਬਿਧੀਆ ਪੜਾ ਅਗ੍ਰ ਪਠਾਂਯੋਂ । 
ਦਾਜ ਸੋਗ ਦੇ ਸੁਧਾ.ਸਰੋਵਰ । ਭਾਖੀ ਕੁਸਲ ਕਹੋ ਸਭ ਕੌ ਵਰ ।। 544। 
ਦੋਹਰਾ 
ਬਿਧੀਆ' ਪਾਈ ਨਿਦੇਸ” ਗੁਰ ਪੜਾ ਸਾਥ ਲਵਾਇ । 
ਸੁਧਾ ਸਰੋਵਰ ਆਇ ਕੇ ਕਰਿ ਬਦਨ ਮਨ ਲਾਇ॥ 545 ॥ 
ਸਵੇਯਾ 
ਗ਼ੁਰ ਕੀ ਸੁਧ ਦੇਤ ਭਏ ਸਭ ਕਉ ਪੁੰਨ ਮਾਤ ਕੇ ਜਾਇ ਲਗੇ ਪਗ ਦੋਉ । 
ਦਾਜ ਦੀਓ ਪਿਖ ਮਾਤ ਅਨੰਦਤ ਪੁਤ੍ਰ ਵਿਵਾਹ ਸੁਨੋ ਦੁਖ ਖੋਉ । 
ਬਾਜ ਬਜਾਵਨ ਕੀ ਕਰ ਆਯਸ ਪਾਵਤ ਦਾਨ ਸੁ ਆਵਤ ਜੋਉ। 
ਆਜ ਕੇ ਦਿਵਸ ਕੋ ਹਉ” ਬਲਿ ਜਾਵਤ ਜਾਂ ਕਰ ਤੇ ਸੁਤ ਆਵਨ ਹੋਉ ॥ 546 ॥ 
ਚੌਪਈ 
ਇਹ ਠਾਂ ਆਵਨ ਭਯੋ ਅਪਾਰਾ । ਤਾਂਹਿ ਰੈਨ ਬਸ ਗੁਰੂ ਮੁਰਾਰਾ । 
ਕੀਨ ਪਿਆਨ ਸੈਨ ਚਲ ਐਸੇ । ਗੈਗ ਤਰੌਗ ਅਨੌੰਦਤ ਜੈਸੇ ॥ 547 ॥ 
ਸਧਾ ਸਰੋਵਰ ਕੈ ਢਿਗ ਆਏ । ਚੜੇ ਜਾਮ ਦਿਨ ਬਾਜ ਬਜਾਏ । 
ਆਗਮ ਪੇਖ ਸੀ ਗੁਰ ਆਵਾ । ਉੜਦੂ ਬੀਥੀ ਗੈਧ ਸਿੰਚਾਵਾ ।॥ 548 । 
ਰ ਦਹਰਾ 
ਧਨ ਬਰਖਾਵਤ ਅਧਿਕ ਹੀ ਸੀ ਗੁਰ ਕੀਨ ਪ੍ਰਵੇਸ਼ । 
ਪੁਸ਼ਪ ਮਾਲ ਕਰਿ ਧਾਰ ਕੌ ਨਰ ਨਾਰੀ ਅਦੇਸ ।। 549 ॥ 
ਚੰਪਈ 
ਸ੍ਰੀ ਗੁਰ ਅਗ੍ਰ ਨਕੀਬ! ਬੁਲਾਵੈ । ਭਾਟ ਉਚ ਸੁਰ ਕਵਿਤ ਸੁਨਾਵੈ । 
ਸਤਰੀ ਸਦਰ ਬਜੋ ਨਿਸਾਨਾ । ਦੇਖ ਅਧਿਕ ਛਬ ਅਤਿ ਸੁਖ ਮਾਨਾ ॥ 550॥ 
ਪਰ ਨਰ ਨਾਰੀ ਸਭ ਹਰਖਾਏ । ਸ੍ਰੀ ਗੁਰ ਸੁੰਦਰ ਰੂਪ ਦਿਖਾਏ 1 
ਦੇਖ ਰੁਪ ਹਰਖੀ ਸਭ ਨਾਰੀ । ਗਗ ਮਾਤ ਦਰ ਓਰ ਪਧਾਰੀ।। 551 ॥ 
ਵੇ ਦੌਹਰ' 
ਸ੍ਰੀ ਗੁਰ ਉਪਰ ਵਾਰ ਕੌ ਮਾਤ ਕੀਨ ਜਲ ਪਾਨ । 
ਬਹੁਰ ਹਰਖ ਮਨਿ ਪਾਇ ਬਹੁ ਦੀਨਾ ਦਾਨ ਸੁਖ ਮਾਨ।। 5520 


ਰਿ ਤਤ 
੪4 ਅਤ ਪੋਥੀ ੫ਏ ਆਦੇਸ £ਅ ਪੋਥੀ ਭਟ $5ਮ ਪੌਝੀ ਦੀਓ 


ਅਧਿਆਇ ਨੰਵਾਂ 407 


ਚੌਪਈ 

ਭੀਤਰ ਸਦਨ ਕੀਨ ਪ੍ਰਵੇਸਾ । ਗਾਵਤ ਅਬਲਾ ਕਰਤ ਆਦੇਸ਼ਾ । 

ਦੋਉ ਮਹਲ ਗੁਰੁ ਕੇ ਪਗ ਲਾਗੀ / ਸਦਾ ਗੁਰਨ ਕੇ ਰਸ ਮਹਿ ਪਾਗੀ ॥ 553 ॥ 

ਸੁਧਾ ਸਰੋਵਰ ਕ੍ਰਿਪਾ ਨਿਧਾਨਾ । ਪੁਨਹ ਜਾਇ ਕੀਨਾ ਇਸਨਾਨਾ ।। 

ਸਾਦ ਭੋਟ ਧਰ ਬਦਨ ਕੀਨੋ । ਤਖਤ ਦਰਬਾਰ ਹਰਖ ਮਨ ਲੀਨੋ ॥ 554 ॥ 
ਦੌਹਰਾ 

ਬ੍ਰੱਢੇ ਅਰੁ ਗੁਰਦਾਸ ਕਉ ਮਿਲੋ ਪ੍ਰਭੂ ਹਰਖਾਇ । 

ਬਹਰੋ ਕੌਲਾਂ ਗ੍ਰਿਹ ਅਏ ਤਹ ਸੁਧ ਧੀਰ ਧਰਾਇ ।। 555 ॥ 


ਚੌਪਈ 

ਬਹੁਰ ਆਇ ਗੁਰ ਤਖਤ ਸੁਹਾਇ । ਦਰਸ਼ਨ ਹੇਤ ਸਿਖ ਬਹੂ ਆਇ । 

ਪੈਦੇ ਥਾਂ ਬਹੁਰ ਚਲ ਆਯੋਂ । ਕ੍ਰਿਪਾ ਸਿੰਧ ਕੇ ਪਗਿ ਲਪਟਾਯੋ ॥ 556 ॥ 

ਸੀ ਗੁਰ ਮਾਨ ਤਾਂਹੇ ਬਹੁ ਕੀਨਾ । ਮਨ ਇਛਤ ਸੁਖ ਦਾਸਨ ਦੀਨਾ । 

ਇਹ ਬਿਧ ਕੀਨੇ ਚਰਿਤ ਅਪਾਰਾ । ਭਗਤ ਸਿੰਘ ਕਿਛ ਵਾਰਾਂ ਨਾ ਪਾਰਾ ॥ 557 ॥ 
ਦੋਹਰਾ 

ਆਯੋ ਮਾਸ ਅਸੂ ਸੁਖਦ ਦਿਵਸ ਇਕਾਦਸ ਜਾਨ । 

ਜਾਮ ਨਿਸਾ ਜਬ ਹੀ ਰਹੀ ਸੀ ਗੁਰ ਕੀਨ ਸਨਾਨ ॥ 558 ॥ 
ਚੌਪਈ 

ਬੈਠ ਧਿਆਨ ਸਹਜ ਸੁਖ ਪਾਯੋ । ਮਾਤ ਦਮੰਦੀ ਸਮਾਂ ਲਖਾਯੋ । 

ਅੰਧਕਾਰ ਸੁਤ ਜ਼ਤ ਢਿਗ ਆਏ । ਦਯਾ ਸਿਧ ਕੇ ਪਗ ਲਪਟਾਏ ॥ 559 ॥ 

ਦੇਖ ਰੂਪ ਸੁਤ ਪ੍ਰਭ ਮੁਸਕਾਏ । ਕਯਾ ਇਛਾ ਇਮ ਬਚਨ ਅਲਾਏ । 

ਕਹਾ ਮਾਤ ਕ੍੍‌ਪਾ ਪ੍ਰਭ ਕੀਜੈ । ਪੁਤੀ ਦਾਨ ਮੌਹ ਕਉ ਦੀਜੈ । । 560 ॥ 
ਦੋਹਰਾ 

ਬਿਨੇ ਸੁਨਤ ਹਰਖੇ ਪ੍ਰਭੂ ਤਥਾਸਤ ਬਚਨ” ਉਚਾਰ । 

ਸਤਿਨਾਮ ਕੌ ਮੰਤ ਲਿਖ ਦੀਨਾ ਆਨੰਦ ਧਾਰ ॥ 561 ॥ 

ਕਹੀ ਰੀਤਿ ਬਿਧ ਐਸ ਕਰ ਮਜਨ ਕਰ ਨਿਜ ਧਿਆਨ । 

ਪਰਮ ਸ਼ਕਤਿ ਜੌਈ ਸ਼ਕਤੀ ਤਾਂਕਾ ਰੂਪ ਸੁਹਾਨ ॥ 562 ॥ 

ਮਾਤ ਦਮੌਚ) ਸੁਨਤ ਤਬ ਹਰਖਤ ਭਈ ਅਪਾਰ । 

ਸਤਿਨਾਮ ਲੈ ਚੂਸਿਯੋ ਧਿਆਨ ਸਕਤਿ ਕਉ ਧਾਰ ॥ 563 ॥ 

ਪਵਨ ਉਦਰ ਇਸਥਿਤ ਭਈ ਮਾਤਾ ਕੇ ਤਬ ਆਇ । 

ਭਗਤ ਸਿੰਘ ਦਸ ਮਾਸ ਬਹੁ ਸੁਖ ਸਿਉ" ਗਏ ਬਿਤਾਇ! 1 564 ॥ 


8% ਤੋ ਏ ਖੌਥੀ ਅੰਤ 'ਅ ਪੰਥੀ ਕਹਾ 9ਅ ਤੋਂ ਦ ਪੰਥੀ ਝਿਹਾਇ 


408 ਗੁਰ ਬਿਲਾਸ ਪਾਤਸ਼ਾਹੀ ੬ 


ਪ੍ਰਸੂਤ ਸਮਾਂ ਜਬ ਆਇਓ ਮੰਗਲ ਹੌਤ ਅਪਾਰ । 
ਮਾਤ ਅੰਗ ਫੂਰ ਕੇ ਸੁਖਦ ਸੂਚਨ ਆਨੌਦ ਭਾਰ ॥ 565 ॥ 
ਸਵੇਯਾ 
ਚੋਡ ਪ੍ਰਚੋਡ ਧਰਯੋ ਤਨ ਸੁੰਦਰ ਆਯੁਧ ਅੰਗ ਬਿਰਾਜਤ ਭਾਰੀ । 
ਭਾਲ ਸਜੀ ਪਿਖ ਨੰਨ ਪ੍ਰਕਾਸਤ ਕਾਟ ਨਿਸਾ ਤਮ ਦੂਰ ਨਿਵਾਰੀ । 
ਸੰਭ ਨਿਸ਼ੰਭ ਹਤੇ ਜਿਨ ਦਾਨਵ ਰਾਜ ਦੀਓ ਸੂਖ ਸੋ ਅਸਰਾਂਰੀ । 
ਸੋਈ ਬਨਾਇ ਮਹਾਂ ਤਨ” ਸੰਦਰ ਲੀਨ ਅੰਤਾਰ ਪ੍ਰਭੁ ਬਚ ਸਾਰੀ ।। 566 ॥ 
ਦੋਹਰਾ 
ਮਾਤ ਦਮੌਦੀ ਉਦਰ ਤੇ ਪਵਨ ਨਿਕਸ ਦਿਖ ਨੰਨ । 
ਮਹਾਂ ਜੋਤ ਆਯੁਧ ਧਰੋ ਮਨੋ ਰੂਪ ਕੌ ਐਨ ।। 567 ॥ 
ਨਮੌ ਨਮੋ ਮਾਤਾ ਕਰੀ ਚੋਡ ਪ੍ਰਚੇਡ ਲਖਾਇ । 
ਕੌਸ ਜਨਮ ਮੌਰੋ ਲੀਓ ਕਹੋ ਬਾਤ ਸਮਝਾਇ ॥ ॥ 568 ॥ 
। ਚਡਕੌਵਾਚ ਮਾਤ ਸੋ। 
ਦਯਾ ਸਿੰਧ ਆਗਿਆ ਕਰੀ ਤਹਿ ਮੰਤ੍ਰ ਕੇ ਸਾਥ । 
ਤਮ ਯਾਚਨ ਮੋਰਾ ਕੀਓ ਦਾਸੀ ਜਾਨ ਅਨਾਕ ॥ 569। 
ਚੌਪਈ 
ਇਹ ਤੋ ਅਪਨਾ ਰ੍ਰਪ ਦਿਖਾਯੋਂ । ਖੋਜ ਥਕੇ ਨਰ ਹਾਥ ਨ ਆਯੋ । 
ਅਬ ਹਉ” ਪੁਤੀ ਭਈ ਤ੍ਹਾਰੀ । ਪ੍ਰਭੂ ਕੀ ਆਇਸ” ਸਿਰ ਪਰ ਧਾਰੀ । 570 ॥ 
ਮਾਤਾ ਹਰਖ ਕਹਾਂ ਸੁਨ ਲੀਜੋ । ਪੁਤ੍ਰੀ ਬਾਲ ਅੰਗ ਸਬ ਕੀਜੈ । 
ਤਤ ਛਿਨ ਬਾਲ ਅੰਗ ਕਰ ਲੀਨੇ । ਸੁਤਾ ਸਮਾਨ ਰੁਦਨ ਤਬ ਕੀਨੈ ॥ 571 । 
ਔਰ ਚਿਹਨ ਨਹਿ ਕੋਇ ਰਹਾਯੋ । ਭਾਲ ਸਸੀ ਰਹਿ ਅਤਿ ਛਬ ਛਾਯੋਂ । 
ਦਮੌਦੀ ਮਾਤ ਹਰਖ ਬਹੁ ਕੀਨਉ । ਦਾਨ ਅਪਾਰ ਦ੍ਰਿਜਿਨ”! ਕਉ ਦੀਨਉ ।572। 
ਰ ਦੋਹਰਾ 
ਜਾਮ ਨਿਛਤਰ ਕਿਤਕਾ ਲਗਨ ਬਿਰਖ ਪਹਿਚਾਨ । 
ਸਸਿ ਰੁਤ ਸਮੇਤ ਵਾਰ ਗੁਰ ਸਾਵਨ ਮਾਸ ਪ੍ਰਮਾਨ ॥ 573 ॥ 
ਦਿਵਸ ਇਕਾਦਸ ਕੇ ਗਏ ਰਹੀ ਜਾਮ ਨਿਸ ਆਇ । 
ਮੰਗਲਦਾਯਕ ਜਾਨ ਗ੍ਰਿਹਿ ਜਨਮ ਸੁਤਾ ਗ੍ਰਿਹ ਪਾਇ ॥ 574॥ 
ਸਵੋਯਾ ਰ 
ਮਾਤ ਆਨੋਦ ਕੀਓ ਮਨ ਮਹਿ ਸੁਨ ਕੌ ਗੁਰ ਦੇਵ ਪ੍ਰਭੂ ਹਰਖਾਏ । 
ਐਸ ਬਿਚਾਰ ਕਰੀ ਮਨ ਮਹਿ ਭਵ ਚਡ ਲੀਓ ਮਿਸ ਦੁਸਟ ਖਪਾਏ । 


“ਅ ਤੋਂ ਦ ਪੌਥੀ ਦੇਹ %ਅ ਤੇ ਏ ਪੋਥੀ ਅਗਯ' “ਅ ਪੋਥੀ ਤਿਹ 


ਅਧਿਅ'ਇ ਨੰਵਾਂ 402 


ਮਾਤ ਸੁ ਗੈਗ ਆਨੰਦ ਕੀਓ ਪਿਖ ਨਾਮ ਧਰਯੋ ਬਲ ਰੂਪ ਦਿਖਾਏ । 

ਵੀਰੋ ਸੁ ਨਾਮ ਵਿਚਾਰ ਕਹਯੋਂ ਸੁਖ ਹੋਤ ਭਯੇ ਕਹਿ ਕੰਨ ਸੁਨਾਏ ॥ 575 ॥ 
ਦੋਹਰਾ 

ਚੜਯੋ ਦਿਵਸ ਮਾਤਾ ਸਭੀ ਦੋਖ ਰੂਪ ਹਰਖਾਇ । 

ਦੇਤ ਦਾਨ ਅਤਿ ਆਨੌਦ ਸਿਉਂ ਗਯੋ ਸ ਬਰਖ ਬਿਤਾਇ ।। 576 ॥ 
ਚੌਪਈ 

ਏਕ ਦਿਵਸ ਬਹੁ ਸੰਗਤ ਆਈ । ਭਈ ਭੀਰ ਬਹੁ ਪੁਜ ਚੜਾਈ । 

ਮਨ ਇਛਤ ਵਰ ਸੋਗਤ ਪਾਯੋ । ਗਈ ਧਾਮ ਸਭ ਖੇਦ ਮਿਟਾਯੋ ॥ 577॥ 

ਮਾਤ ਮਰਵਾਹੀ ਕੇ ਮਨ ਆਇ । ਮਨ ਬਾਂਛਤ ਸੋਗਤ ਵਰ ਪਾਇ । 

ਗੁਰ ਅਗੁਜ ਹਉ ਬਿਨਤੀ ਕਰਉ” । ਏਕ ਪੁਤ ਲੈ ਬਡ ਸੁਖ ਧਰਉ' । 57811 
ਦੋਹਰਾ 

ਭਾਦੇ' ਪਾਂਚ ਖਟ ਦਿਨ ਗਏ ਸੁਧਾ ਸਰੋਵਰ ਨਾਇ । 

ਮਾਤ ਮਰਵਾਹੀ ਕੇ ਸਦਨਿ ਦਯਾ ਸਿੰਧ ਗੁਰੂ ਆਇ ॥ 579 ॥ 
ਚੌਪਈ 

ਮਾਤਾ ਬਿਨਤੀ ਕੀਨ ਅਪਾਰਾ । ਹੋ ਪ੍ਰਭੂ ਦਯਾ ਸਿੰਧ ਕਰਤਾਰਾ । 

ਇਛਾ ਹਮਰੀ [ਪੂਰਨ]! ਕੀਜੈ । ਏਕ ਪੁਤ੍ਰ ਹਮਰੇ ਗ੍ਰਿਹ ਦੀਜੰ । 580 ॥ 

ਸੀ ਗੁਰ ਬਿਠਤ ਸੁਨੀ ਹਰਖਾਏ । ਸ੍ਰੀ ਮੁਖ ਸੋਦਰ ਬਚਨ ਸੁਨਾਏ । 

ਹਮਰੇ ਪੁਤ ਧਾਮ ਅਸ ਹੋਵੈ । ਪ੍ਰਗਟ ਬੋਸ ਜਗ ਜਨ ਦੁਖ ਖਵੈ ॥ 581 ॥ 

ਰ ਦੋਹਰਾ 

ਸਤਿਨਾਮ ਕਉ ਲਿਖ ਦੀਓ ਮੰਤਰ ਯੌ ਸਮਝਾਇ । 

ਕਰ ਮਜਨ ਰਵਿ ਸਨਮੁਖ ਚੂਸੋ ਯਾਹਿ ਬਨਾਇ ।। 582 ॥ 
ਚੌਪਈ 

ਸੁਨ ਮਾਤਾ ਮਨ ਆਨੰਦ ਪਾਯੋ । ਕਰ ਸਨਾਨਾਂ ਸਬ ਬਯੋਤ ਬਨਾਯੋ । 

ਹੋਇ ਸਨਮੁਖ ਰਵਿ ਮੰਤ ਜਪਾਨਾ । ਪਵਨ ਉਦਰ ਤਬ ਬਾਸਾ ਠਾਨਾ । 

ਰਵਿ ਅਹਿ ਅਰਥ ਜਮ ਤਬ ਆਯੋਂ । ਭਯੋ ਅਧਾਨ ਮਾਤ ਸੁਖ ਪਾਯੋ । 

ਗੋਗ ਮਾਤ ਪਿਖ ਆਨੌਦ ਪਾਏ । ਪੰਚ ਮਾਸ ਸੁਖ ਸੋਗ ਬਿਤਾਏ । 

ਐਸੇ ਗੁਰ ਕੇ ਚਰਿਤ ਅਪਾਰੀ । ਮਨੀ ਸਿੰਘ ਸੁਨੀਏ ਸੁਖ ਧਾਰੀ । 584 ॥ 
ਦੋਹਰਾ 

ਮਾਘ ਮਾਸ ਸਦਰ ਅਯੋਂ ਖੌੜਸ”ੈ ਦਿਵਸ ਬਿਤਾਇ । 

ਸ਼ਿਕਾਰ ਖੇਡ ਆਏ ਪ੍ਰਭੂ ਨਿਜ ਮਹਲੀ ਸੁਖ ਪਾਇ ॥ 585 । 


£% ਪੌਥੀ ਵਿਚੋ“ 'ਅ ਤੋਂ ਏ ਪੋਥੀ ਇਸਨਾਨ _'ਅ ਪੋਥੀ ਸੌਲਹਿ 


410 ਗ੍ਰਰ ਬਿਲਾਸ ੫!ਤਸ਼'ਹੀ ੬ 


ਚੌਪਈ 
ਅਰਧ ਜਾਮ ਦਿਨ ਤਬੈ ਰਹਾਨਾ । ਧਰ ਆਨੰਦ ਪ੍ਰਭ ਬੈਠ ਮਹਾਨਾ । 
ਮਾਤ ਨਾਨਕੀ ਤਬ ਢਿਗ ਆਈ । ਹਾਥ ਜੌਰ ਅਤਿ ਬਿਨਤ ਅਲਾਈ ।। 586 ॥ 
ਦਮੱਦੀ ਮਰਵਾਹੀ ਪਰ ਜੈਸੇ । ਕਿਪਾ ਕਰੋ ਮੈ ਪਰ ਭੀ ਤੈਸੇ । 
ਬਿਨੀ ਸੁਨਤ ਪ੍ਰਭ ਭਏ ਦਿਆਲਾ । ਸੀ ਮੁਖ ਭਾਖੇ ਬਚਨ ਰਸਾਲਾ ॥ 587 ॥ 
ਦਹਰਾ 
ਤੀਨ ਪੁਤ੍ਰ ਤੁਮਰੇ ਸਦਨ ਸਨੇ ਸਨੇ ਭਵ ਪਾਇ । 
ਰਾਜ ਭਾਗ ਤੁਮਰੇ ਰਹੇ ਸਮੇ ਪਾਇ ਸੁਖਦਾਇ ।। 588 ॥ 
ਚੌਪਈ 
ਐਸੇ ਭਾਖ ਮੰਤ੍ਰ ਲਿਖ ਦੀਨੋ । ਸਤਿਨਾਮ ਚ੍ਰਸਨ ਤਿਨ ਕੀਨੋ । 
ਮਾਤ ਨਾਨਕੀ ਉਦਰ ਬਸਾਈ। ਆਇ ਪਵਨ ਮਨ ਆਨੰਦ ਪਾਈ ॥ 589 ॥ 
ਭਯੋ ਅਧਾਨ ਹਰਖ ਮਨ ਪਾਏ । ਮਰਵਾਹੀ ਦਸ ਮਾਸ ਬਿਤਾਏ । 
ਬਾਮ ਅੰਗ ਸੁਭ ਫੁਰਕਨ ਲਾਗੇ । ਮੰਗਲ ਅਧਿਕ ਦਿਖਾਰਤ ਆਗੇ ॥ 590 ॥ 
_ਦੌਹਰਾ 
ਹਾੜ ਇਕਾਦਸ ਦਿਨ ਗਏ ਸੋਮਵਾਰ ਸੁਖਦਾਇ । 
ਅਰਧ ਜਾਮ ਦਿਨ ਕੇ ਚੜੇ ਪਵਨ ਉਦਰ ਨਿਕਸਾਇ ॥ 5910 
ਮਾਤ ਮੂਰਛਾ ਤਨ ਭਈ ਆਯੋ ਰਵਿ ਤਨ ਧਾਰ। 
ਬੈਠੇ ਮਾਤਾ ਕੇ ਨਿਕਟ ਸ੍ਰੀ ਗੁਰ ਕੌ ਬਚ ਸਾਰ ॥ 592॥ 
ਚੌਪਈ - 
ਮਾਤ ਮ਼ੂਰਛਾ ਜਬ ਬਿਹਾਈ । ਮਹਾ ਜੋਤ ਰਵਿ” ਅਗ੍ਰ ਦਿਖਾਈ । 
ਭਈ ਚਕਤ ਮੁਖ ਐਸ ਅਲਾਯੋ । ਕੌ ਤ੍ਰੰ ਕਹੋ ਜਨਮ ਕਸ ਪਾਲੋ ।। 593 ॥ 
ਹਉ ਰਵਿ ਯਾਦ ਕੀਨ ਤੁਮ ਮੌਕਉ । ਆਇਸ ਦਈ ਸ੍ਰੀ ਗੁਰ ਤੋਕਉ । 
ਜੋ ਮਾਤਾ ਅਬ ਆਇਸ ਕੀਜੋ । ਸੋਈ ਕਰਉ” ਮਾਨ ਚਿਤ ਲੀਜੈ ।। 5941 
_ ਦਹਰਾ 
ਤਬ ਮਾਤਾ ਮੁੱਖ ਸਿਉ” ਕਹਾ ਕਰੋ ਬਾਲ ਸਮ ਅੰਗ । 
ਬਾਲ ਅੰਗ ਤਬ ਕੀਨ ਰਵਿ ਲਾਜਤ ਦੇਖ ਅਨੰਗ ॥ 595 । 
ਚੌਪਈ 
ਰੰਗ ਮਾਤ ਸੁਨ ਤਤ ਛਿਨ ਆਈ । ਦੇਖ ਪੁਤ੍ਰ ਸਬ ਬਾਤ ਸੁਨਾਈ । 
ਭਈ ਚਕਤ ਮਨ ਆਨੰਦ ਪਾਲੋ । ਬਜਤ ਬਾਜ ਬਹੁ ਮੰਗਲ ਗਾਯੋ । 596 ੪ 
ਮਾਤ ਨਾਨਕੀ ਸੁਨ ਹਰਖਾਈ । ਗੈਗ ਮਾਤ ਗੁਰ ਕੇ ਢਿਗ ਆਈ । 
ਸਭ ਬ੍ਰਿਤਾਂਤ ਸੀ ਗੁਰਹਿ ਸੁਨਾਯੋ । ਪ੍ਰਭੂ ਜਾਇ ਸੂਤ ਦਰਸ਼ਨ ਪਾਯੋ ॥ 597 ॥ 


ਅ ਪੋਥੀ ਸ੍ਰਰਯ _“£ ਪੋਥੀ ਸਤਹਿ 


ਅਧਿਆਇ ਨੰਵਾਂ 411 


ਦੋਹਰਾ 

ਮਹਾਂ ਜੌਤ ਦਿਖ ਪੁਤੁ ਕੀ ਸ੍ਰੀ ਗੁਰ ਕੀਨ ਉਚਾਰ । 

ਸੁਨੋ ਮਾਤ ਅਵਤਾਰ ਏਹ ਸੂਰਜ ਧਰਿਯੋਂ ਸੁਧਾਰ ॥ 598 ।। 
ਚੰਪਈ 

ਸੂਰਜ ਮਲ ਤਾਂਤੇ ਇਹ ਨਾਮਾ । ਪਰਮ ਜੌਤ ਸੂਰਤ ਅਭਿਰਾਮਾ । 

ਗੈਗ ਮਾਤ ਸੁਨ ਆਨੌਦ ਆਯੋਂ । ਦੀਓ ਦਾਨ ਅਤਿ ਹਰਖ ਧਰਾਯੋ । 599 ।। 

ਆਂਬ ਮੌਰ ਧਰਿ ਬਦਨ ਵਾਰੇ । ਬਾਂ੧ਧ ਬਹੁਤ ਅਤਿ ਗਾਵਤ ਨਾਰੇ । 

ਕੀਨ ਰੀਤਿ ਜਗ ਦਾਨ ਕਰਾਏ । ਪਾਂਚ ਮਾਸ ਸੁਖ ਸੋਗ ਬਿਤਾਏ ॥ 600 ॥ 
ਦੋਹਰਾ 

ਮਾਤ ਨਾਨਕੀ ਹਰਖ ਮਨਿ ਵਾਮ ਅੰਗ ਫਰਕਾਇ । 

ਬਹੁ ਮੰਗਲ ਸ਼ੂਚਨ ਭਏ ਲਖਯੋ ਪੁਤ ਭਵ ਪਾਇ ॥ 601॥ 
ਚੌਪਈ 

ਅਰਧ ਜਾਮ ਦਿਨ ਜਬੋ ਰਹਾਯੋ । ਮਘਰ ਖੋੜਸ ਦਿਵਸ ਬਿਤਾਯੋ । 

ਨਿਕਸੀ ਪਵਨ ਪੁਤ ਭਵ ਲੀਨਾ । ਸਸਿ ਰੁਤ ਸੰਮਤ ਦਿਨ ਤਤ ਚੀਨਾ ॥ 602। 

ਵਿਸਾਖਾ ਜਾਨ ਨਿਛੜ੍ ਆਯੋ । ਤਹ ਛਿਨ ਸ਼ਂਦਰ ਸੁਤ ਭਵ ਪਾਯੋ । 

ਇੰਦ ਤਾਤ ਦਿਨ ਦਿਖ ਹਰਖਾਨੀ । ਮਾਤ ਨਾਨਕੀ ਪੁਲਕਤ ਬਾਨੀ । 603।। 
ਦਹਰਾ 

ਪਖ ਪਤ ਸੁਖ ਪਾਇਯੋ ਮਾਤ ਨਾਨਕੀ ਅਪਾਰ । ਰ 

ਗੰਗ ਮਾਤਾ ਆਈ ਤਬੈ ਸੁਨਿ ਸੁਤ ਕੀਨ ਦੀਦਾਰ ॥ 604॥ 
ਚੌਪਈ 

ਚੋਗ ਮਾਤ ਦਿਖ' ਰੂਪ ਸੁਹਾਯੋਂ । ਬਡ ਅਨੰਦ ਨਿਜ ਮਨ ਮਹਿ ਪਾਯੋ । 

ਗੈਗ ਮਾਤ ਕੌ ਮਨ ਕੀ ਜਾਨ । ਆਏ ਸ੍ਰੀ ਗੁਰ ਮਯਾ ਨਿਧਾਨ । 605 ॥ 

ਦੇਖਯੋ ਗੁਰ ਸੁਤ ਰੂਪ ਅਪਾਰਾ । ਸੀ ਮੁਖ ਕੀਨਾ ਬਚਨ ਉਚਾਰਾ । 

ਅਣੀਵੈਤ ਇਹ ਮਾਤ ਲਖੀਜੈ । ਬਡਜੌਧਾ ਕਿਆ ਉਪਮਾ ਕੀਜੈ ।। 606।। 
ਦੋਹਰਾ 

ਅਣੀ ਰਾਇ ਤਾਂਤੇ ਤਿਸੈ ਭਯੋ ਨਾਮ ਸੁਖ ਖਾਂਨ । 

ਭਗਤ ਸਿੰਘ ਇਹ ਭਾਂਤ ਵਚ ਭਾਖੋ ਕਿ੍‌ਪਾ ਨਿਧਾਨ । 607 । 
ਸਰਠਾ 

ਰੋਗ ਮਾਤ ਸੁਨ ਨਾਮ ਬਡ ਅਨੰਦ” ਮਠ ਮਹਿ ਕੀਓ । 

ਅੰ ਹਰਖੀ ਸਭ ਬਾਮ ਮਾਤ ਨਾਨਕੀ ਹਰਖ ਬਹੁ ॥ 608 ॥ 


ਪਮ ਪੋਥੀ ਪਿਖ “ ਪੋਥੀ ੮ਰ੩ 


812 ਗੁਰ ਬਿਲਾਸ ਪਾਤਸ਼ਹ] ੬ 


ਸਵੇਯਾ 

ਮੰਗਲ ਸਾਜ ਸਭੇ ਸਭਹੀ ਦਰ ਚੌਦਨ ਸਿਉਂ ਛਿਰਕੈ ਗ੍ਰਿਹ ਸਾਰੇ । 

ਬੰਦਨ ਵਾਰ ਬਧੇ ਦਰ ਉਪਰ ਬਾਜ ਬਜਾਇ ਬਡੇ ਸੁਖ ਧਾਰੇਂ । 

ਦਿਨ ਦੀਓ ਬਹੁ ਬਿਪ੍ਰਨ ਕਉ ਉਪਮਾ ਤਹਿ ਕੀ ਕਵਿ ਦਾਸ ਉਚਾਰੇ । 

ਜੈਜ ਭਯੋ ਭਵ ਦਾਸਰਥੀ ਦ੍ਰਿਜਿ ਦਾਨ ਕਉ ਦੇਖ ਸੁ ਮੋਰ ਚਿਤਾਰੇ ।। 609 ॥ 
ਦੋਹਰਾ 

ਸੁਨੋ ਸਤ ਮੰਗਲ ਅਧਿਕ ਕਹ ਤਕ ਕਰਉ” ਉਚਾਰ । 

ਬਰਖ ਬੀਤ ਆਨੰਦ ਸਿਉ ਦੀਨੋ ਦਾਨ ਅਪਾਰ 1 610 ॥ 
ਚੌਪਈ 

ਭਗਤ ਸਿੰਘ ਮੰਗਲ ਬਹੁ ਜਾਨੋ । ਭਾਖਉ” ਥੋਰੀ ਅਧਿਕ ਪਛਾਨ । 

ਬਹੁ ਸੁਖ ਮਾਤ ਨਾਨਕੀ ਪਾਵੈ । ਪੁਤ ਦੇਖ ਨਿਜ ਬਲ ਬਲ ਜਾਵੈ ॥ 611 ॥ 

ਹਿਮ ਰਿਤ ਪੌਖ ਮਾਸ ਤਬ ਆਯੋ । ਸੁਰ ਗੁਰ ਦਿਵਸ ਨਿਸਾ ਜੁ ਥਿਤਾਂਯੋ । 

ਪ੍ਰਾਤਕਾਲ ਗੁਰ ਕੀਨ ਇਸਨਾਨਾ । ਬੈਠੇ ਲਾਇ ਰੂਪ ਨਿਜ ਧਿਆਨਾ ।1 612 ॥ 
ਦੌਹਰਾ 

ਗੁਰੂ ਨਾਨਕ ਪਦ ਕਮਲ ਮਹਿ ਲਾਗ” ਸਮਾਧ ਅਖੰਡ । 

ਮਾਤ ਨਾਨਕੀ ਤਬ ਅਈ ਧਰ ਗੋਦੀ ਸੁਤ ਚਦ ॥ 613 ॥ 

ਰ ਚੌਪਈ 

ਕਿਪਾ ਸਿੰਧ ਕੇ ਪਗ ਲਪਟਾਈ । ਅਤਿ ਅਧੀਨ ਹੁਇ ਬਿਨੌ ਅਲਾਈ । 

ਬਿਨੈ ਸੁਨਤ ਗੁਰ ਨੈਨ ਉਘਾਰੋ ! ਦੇਖ ਪੁਤ੍ਰ ਧਰਿ ਹਰਖ ਅਪਾਰੇ ॥ 6141 
ਦੋਹਰਾ 

ਸ੍ਰੀ ਮੁਖ ਕਹਾ ਸੁ ਮਾਂਗ ਰੁਚ ਜੌ ਇਛਿਤ ਸੋ ਪਾਵ । 

ਮਾਤ ਨਾਨਕੀ ਹਰਖ ਸਿਉ” ਕਹਿ ਤੁਮ ਸਭ ਸੁਖ ਦਾਵ। 6151 

ਤੁਮਰੇ ਬਚ ਤੌ ਪੁਤੁ ਕੇ ਦੀਜੇ ਪੁਤੁ ਮੁੱਰਾਰ । 

ਸਤਿਨਾਮ ਮਤੁ ਦੀਓ ਲਿਖ ਗੁਰ ਕੀਨ ਉਚਾਰ ॥ 616 ॥ 
ਚੌਪਈ 

ਦੀਨ ਮੰਤ ਪੁਨ ਰੀਤਿ ਉਚਾਰੀ । ਕਰਇ ਸਨਾਨ ਇਕ ਚਿਤ ਸੋਧਾਰੀਂ । 

ਧਿਆਨ ਗੁਰੂ ਨਾਨਕ ਕਾ ਕਰੋਂ । ਸੈਂਪੂਰਨ ਮੰਤ੍੍‌ ਅਪਨੇ ਮੁਖ ਧਰੋ । 617 । 

ਕਰ ਬੋਦਨ ਪੁਨ ਮਾਤ ਸਿਧਾਰੀ । ਹਰਖਤ ਅਪਨੇ ਸਦਨ ਮਝਾਰੀ । 

ਕਰ ਬੰਦਨ ਮਨ [ਮਾਹਿ|”ਸੁਖ ਪਾਯੋ । ਗੁਰ ਨਾਨਕ ਕਾ ਧਿਆਨ ਲਗਾਯੋ 61818 


1% ਪੋਥੀ ਲਾਗਯੋ “ਅ ਪੋਥੀ ਵਿਚੋ” 


ਅਧਿਆਇ ਨੌਵਾਂ 413 


ਦੌਹਰਾ 

ਸੋਲੀ ਟੋਪੀ ਜੁਤ ਕੀਓ ਗੁਰ ਨਾਨਕ ਕਾ ਧਿਆਨ । 

ਮੰਤ ਪਾਨ ਤਤ ਛਿਨ ਕੀਓ ਗੁਰੂ ਨਾਨਕ ਸੁਖ ਮਾਨ॥619। 
ਚੌਪਈ 

ਸਚਨ ਗਰਭ ਤਾਹਿ ਛਿਨ ਹੋਯੋ । ਇਸਥਿਤ ਪੰਨ ਉਦਰ ਦੁਖ ਖੌਯੋ । 

ਗੌਗ ਮਾਤ ਪਿਖ ਆਨੰਦ ਪਾਏ । ਅਰਧ ਮਾਸ ਗ੍ਰਹ ਮਾਸ ਬਿਤਾਏ ॥ 620 ।। 
ਦਹਰਾ 

ਇਮ ਕਹ ਕਥਾ ਸੁ ਅਨਿਕ ਬਿਧ ਅਨਦਿਨ ਬੀਤ ਸੂਖਾਰ । 

ਕਾਤਕ ਮਾਸ ਸੁ ਸੁਭ ਵਿਖੋਂ ਅਯੋ ਦੀਪ ਸੁਖ ਕਾਰ ।। 621 ॥ 

ਦੇਸਿ ਦੇਸਿ' ਸੰਗਤ ਅਈ ਕਹਿ ਤਕ ਕਰਉ” ਬਖਾਨ । 

ਪੁਲਕਗਾਤ ਸੌਗਤ ਸਬੀ ਅਈ ਕਰਤ ਗੁਰ ਧਿਆਨ ॥ 622 ॥ 
ਸੋਵਯਾ 

ਸੰਗਤ ਆਇ ਘਨੀ ਅਤਿ ਹੀ ਗੁਰੂ ਦਰਸ਼ਨ ਚਾਹਿ ਉਮੰਗ ਅਪਾਰਾ । 

ਤਖਤ ਅਕਾਲ ਬਿਰਾਜਤ ਭਏ ਗ੍ਰਰੁ ਸੋਤ ਧਰੇ ਪਟ ਦੇਤ ਦਿਦਾਰਾ । 

ਆਜਯੂਧ ਅੰਗ ਬਡੀ ਛਬਿ ਪਾਵਤ ਭੂਖਨ ਧਾਰ ਅਪਾਰ ਮੁਰਾਰਾ । 

ਅਗ੍ਜ ਭੋਟ ਅਪਾਰ ਚੜੀ ਬਹੁ ਭਰਖਨ ਆਯੂਧ ਲਲਤ ਹਜਾਰਾ ।। 623 1 
ਅੜਿਲ 

ਪਾਛੇ ਏਕਮ ਜਾਨ ਏਕ ਦਿਨ ਆਇਓ । 

ਲਾਗੌ ਅਧਿਕ ਦਿਵਾਨ ਹਰਖ ਬਹੁ ਪਾਇਓ । 

ਸੰਗਤ ਸਭ ਮਾਨ ਬਾਂਛਤ ਬਰ ਕਉ ਪਾਵਹੀ । 

ਹੋ ਕਹ ਤਕ ਕਰਉ” ਉਚਾਰ ਨਾਂ ਗਨਨਾ ਆਵਹੀ ॥ 624 ॥ 

ਤਬ ਬਾਬਾ ਗੁਰਦਿਤਾ ਗੁਰ ਢਿਗ ਆਇਓ । 

ਬੰਦ ਗੁਰੂ ਕੇ ਚਰਨ ਬੈਠ ਹਰਖਾਇਓ । 

ਦਾੜਮ ਅਧਰਬਿ ਧ੍ਰਪ ਸਕ ਚਾਇ ਹੈ । 

ਹੋ ਪੰਕਜਾਂ ਖੰਜਨ ਮੀਨ ਨੰਨ ਮੁੰਰਝਾਇ ਹੈ । 625 ॥ 
ਦੋਹਰਾ 

ਕਬ ਕੀਰ ਲਜਾ ਧਰੈ ਬਦਨ ਮੰਯਕ ਲਜਾਨ । 

ਸੁੰਦਰ ਤਾਕੀ ਅਵਧ ਲਖ ਗੁਰ ਸੁਤ ਰੂਪ ਮਹਾਨ ॥ 626 ॥ 
ਚੌਪਈ ਰ 

ਦੇਖ ਰੂਪ ਸਭ ਕਾ ਮਨ ਹਰਿਓ । ਇਕ ਟਕ ਪੌਖ ਸਭੀ ਦੂਖ ਟਰਿਓ । 

ਰਾਮਾ ਖਤੀ ਜਾਤ ਸਰੀਨ । ਵਟਾਲੇ ਵਸੇ ਜਾਨ ਪ੍ਰਬੀਨ ॥ 627 ॥ 


'ਦ ਪੋਥੀ ਪਤਦੇਸ “ਅ ਪੋਥ! ਕਵਲ 


414 ਗੁਰ ਬਿਲਾਸ ਪ'ਤਸ਼ਾਂਹੀ ੬ 


ਦੇਖ ਰੂਪ ਮਨ ਅਨੰਦ ਧਰਾਂਯੋਂ । ਉਠਿਓ ਹਰਖ ਗਰਿ ਅੰਚਰ ਪਾਇਓ । 
ਤਾਹਿ ਤਾਹਿ ਕਰਿ ਬਿਨਤ ਉਚਾਰੀ 1 ਹੈ ਪ੍ਰਭ ਆਯੋ ਸ਼ਰਨ ਤੁਮਾਰੀ ।। 628 ॥ 
ਦੋਹਰਾ 
ਕ੍ਰਿਪਾ ਸਿੰਧ ਕਹਿ ਕਿਆ ਕਹੋ ਕਿਆ ਇਛ ਮਨ ਤੌਰ । 
ਹਉ ਅਨਾਥ” ਰਾਮੇ ਕਹਾ ਭਾਰ ਮਨੌਰਥ ਮੌਰ॥ 629 ॥ 
ਕਨਿਆ ਮਮ ਖਟ” ਬਰਖ ਕੀ ਹਮ ਕਉ ਜਾਨ ਅਨਾਥ । 
ਦਾਸੀ ਨਿਜ ਸੁਤ ਕੀਜੀਏ ਪ੍ਰਭ ਮੋਹਿ ਦੀਨਾ ਨਾਂਥ ॥ 630 ॥ 


ਸਗਾਈ ਮਮ ਪੁਤੀ ਕੀ ਲੀਜੈ । ਦਾਸੀ ਗੁਰਦਿਤੇ ਕੀ ਕੀਜੈ । 

ਸੀ ਗੁਰ ਸੁਨ ਮਨ ਮਹਿ ਸੁਖ ਪਾਯੋ । ਤਾਸ ਸਿਖ ਕਉ ਧੰਨ ਅਲਾਯੋ ॥ 631 ॥ 

ਬਿਧੀਆ ਮਾਤਾ ਨਿਕਟ ਪਠਾਯੋ । ਸਭ ਸੋਦੇਸ਼ ਤਿੰਹ ਜਾਇ ਸਨਾਯੋੌ । 

ਗੈਗ ਮਾਤ ਸੁਨ ਮਨ ਸੁਖ ਪਾਈ । ਮੁਖ ਸਿਉ" ਕਹਾ ਨ ਦੇਰ ਸੁਹਾਈ ॥ 632 ॥ 
ਦੋਹਰਾ 

[ਲਛਮੀ ਆਈ ਸਦਨ ਮਹਿਂ ਕੀਜੈ ਕਾਜ ਸੁਧਾਰ । 

ਦਮੰਦਰੀ ਭੀ ਐਸੇ ਕਹਾ ਸ੍ਰੀ ਗੁਰ ਜਾਨਨਹਾਰ । 633 ॥ 
ਸਵੇਯਾ 

ਮੰਗਲ ਮਾਤ ਅਪਾਰ ਕੀਓ ਘਰ ਮੰਗਲ ਬੋਲ ਕੌ ਨਾਰ ਸੁ ਗਾਈ । 

ਮਾਤ ਸੰਦੇਸ ਕਹਾ ਬਿਧੀਏ ਗੁਰ ਕੋ ਸੁਨ ਕੌ ਪ੍ਰਭੂ ਆਨੌਦ ਪਾਈ । 

ਬੁਲਾਇ” ਲੀਓ ਦ੍ਰਿਜ ਉਤਮ ਏਕ ਸੁ ਸੋਧ ਸਮਾ ਸਭ ਰੀਤਿ ਕਰਾਈ । 

ਰੀਤਿ ਕਰੀ ਜਗ ਜੋਇ ਹੁਤੀ ਦਿਖ ਰਾਮਾ ਸਬੈ ਤਨੁ ਨਾਹਿ ਸਮਾਈ ॥ 634॥ 
ਦੰਹਰਾ 

ਤਬ ਰਾਮਾ ਮਨ ਹਰਖ ਕੌ ਨਿਜ ਕਰ ਬਾਬੇ ਭਾਲ । 

ਕੀਨ ਤਿਲਕ ਹਰਖੇ ਸਭੀ ਬਾਜੇ ਬਜਤ ਉਤਾਲ ॥ 635 ॥ 
ਚੌਪਈ ਰ 

ਬਹੁਰ ਛੁਹਾਰਾ ਮੁਖ ਮਹਿ ਦੀਨੋ । ਜੈ ਜੈ ਕਾਰ ਸਭਨ ਤਬ ਕੀਨੇ 1 

ਬਾਂਟ ਪ੍ਰਸਾਦਿ ਛੁਹਾਰੇ ਗਰੀ । ਤਖਤ ਬੋਦਨਾ ਹਰਖਤ ਧਰੀ ॥ 636 ॥ 

ਉਠੇ ਪ੍ਰਭੂ ਸਭ ਚਰਨ ਲਗਾਏ । ਅਪਨੇ ਅਪਨੇ ਡੇਰ$ ਸਿਧਾਏ । 

ਸੀ ਗੁਰ ਲੀਨੇ ਸੁਤ ਕਉ ਸਾਥ । ਆਏ ਮਹਲੀ ਦੀਨਾ ਨਾਥ ॥ 637 ।੧ 
ਦੋਹਰਾ 

ਦੇਖ ਮਾਤ ਹਰਖੀ ਤਬੋ ਸੁਤ ਕਉ ਕਠ” ਲਗਾਇ । 

ਦੀਯੋ ਦਾਨ ਗਾਵਤ ਤਬੈ ਅਬਲਾ ਹਰਖ ਧਰਾਇ ।। 638 1 


ਅ ਪੋਥੀ ਗਰੀਬ £% ਤੋਂ ਏ ਪੌਥਿ ਛਹਿ ਭਅ ਪੁਥੀ ਵਿਚੋ “ਅ ਤੇ ਏ ਪੌਥੀ ਮੰਗਵਾਇ “ਅ ਖੌਥ) ਸਦਲਿ 
6% ਪੋਥੀ ਅੰਕਿ 


ਅਧਿਆਇ ਨੌਵਾਂ 415. 


ਚੌਪਈ 
ਕੌਕਲ ਕੌਠ ਮਧੁਰ ਸੁਰ ਗਾਵਹਿ । ਸਾਰੀ ਨਿਸ ਦਿਗਿ. ਨੀਦ ਨ ਪਾਵਹਿ । 
ਦੇਤ ਬਧਾਈ ਪੁਰ ਕੀ ਨਾਰੀ । ਇਹ ਜੌਰੀ ਜੀਵੈ ਜਗ ਚਾਰੀ । 639 । 
ਤਾਂ ਦਿਨ ਜੈਸ ਕਲਾਹਲ ਭਯੋ । ਸੇਸ ਸਹਸ ਮੁਖ ਜਾਤ ਨਾ ਕਹਯੋ । 
ਤੁਛ ਜੀਵ ਕਵਿ ਕੈਂਸ ਅਲਾਵੈ । ਪਟਥੀਜਨ' ਰਵਿ ਸਮਸਰ ਪਾਵੈ ।॥ 640 ॥ 
ਦੋਹਰਾ ਰ 
ਭਗਤ ਸਿੰਘ ਮੰਗਲ ਭਯੋ ਦਿਵਸ ਚਾਰ ਅਧਿਕਾਇ । 
ਰੰਗ ਮਾਤ ਸਰੀ ਗੁਰੂ ਕਉ ਬਾਰ ਬਾਰ ਸਮੱਝਾਇ ।। 641 ॥। 
ਰ ਚੌਪਦੀ ` ਰਹ 
ਭਈ ਸਗਾਈ ਸੁਤ ਕੀ ਜੈਸੇ । ਹੇ ਪ੍ਰਭੂ ਕਰਹੁ ਸੁਤਾ ਕੀ ਤੈਸੇ । 
ਵਰ ਲਾਇਕ ਸੁੰਦਰ ਗਿਹ ਜਹਾਂ । ਕਰਹੁ ਵਿਚਾਰ ਪ੍ਰਭੂ ਜੀ ਤਹਾਂ । 642॥ 
ਮਾਤ ਦਮੌਦਰੀ ਭੀ ਕਹ ਕੌਸੇ । ਗੌਗ ਮਾਤ ਭਾਖੇ ਬਚ ਜੌਸੇ । ਰ 
ਤਥਾਸਤ ਬਚਨ ਗੁਰ ਕੀਨ ਉਥਾਇ । ਖਿਰੇ ਬਦਨ ਛਬਿ ਕਹੀ ਨ ਜਾਇ।। 643॥ 


ਦੋਹਰਾ 
ਆਇ ਤਖਤ ਬੈਠੇ ਪ੍ਰਭੁ ਥਿਤ ਪੰਚਮੀ ਜਾਨ । 
ਕਰ ਦਰਸ਼ਨ ਸੈਗਤ ਸਭੀ ਬਿਦਾ ਹੋਤ ਸੁਖ ਮਾਨ ।। 644॥ 
ਚੌਪਈ 
ਅਧਿਕ ਦਿਵਾਨ ਲਗੋ ਤਬ ਆਇ । ਭਗਤ ਸਿੰਘ ਛਥਿ ਕਹੀ ਨ ਜਾਇ । 
ਮਾਤਾ ਕੇ ਗੁਰ ਬੈਨ ਚਿਤਾਰ । ਦੇਖਤ ਸਭ ਕੀ ਓਰ ਮੁਰਾਰ ॥ 645 । 
ਅਤਿ ਅਨਾਥ ਮਲਿਨਾਂਬਰ ਧਾਰੇ । ਦੇਖਿਓ ਬਾਲਕ ਰੂਪ ਅਪਾਰੇ । 
ਕਾਂਕੌ ਸੁਤ ਗੁਰ ਮੁਖਹੁੰ ਅਲਾਯੋ । ਕਾਹਿ ਨਗਰ ਤੇ ਇਹ ਠਾਂ ਆਯੋ ॥ 646 ॥ 
ਦੋਹਰਾ 
ਹਾਥ ਜੋਰ ਤਾਂਕੇ ਪਿਤਾ ਇਮ ਕੀਨੀ ਅਰਦਾਸ । 
ਜਾਤ ਖੌਸਲੇ ਹਉ” ਬਸਉ ਮਲੋਂ ਪ੍ਰਭ ਕੀ ਆਸ।। 647 । 
ਚੌਪਈ 
ਧਰਮਾ ਮੋਰੋ ਨਾਮ ਮੁਰਾਰਾ । ਇਹ ਸੁਤ ਮੌਰਾ ਦਾਸ ਤੁਮਾਰਾ । 
ਸਾਧੁ ਯਾਹਿ ਨਾਮ ਪਹਿਚਾਨ । ਨਿਜ ਦਾਸਨਿ ਕਾ ਦਾਸ ਪਛਾਨੋ ॥ 648 ॥ 
ਸਪਤ ਬਰਖ ਕਾ ਬਾਲਕ ਜਾਨ । ਹਰਖੋਂ ਸ੍ਰੀ ਗੁਰ ਕ੍ਰਿਪਾ ਨਿਧਾਨ । 
ਬਿਪ੍ਰ ਬੂਝ ਤਬ ਦੀਨ ਛੁਹਾਰਾ । ਦੇਖ ਸਬਨ ਮਨ ਬਿਸਮੌ ਧਾਰਾ । 649 ॥ 


।ਅ ਪੌਥੀ ਉਤਰਨ ਸਮ 


416 ਗੁਰ ਬਿਲ'ਸ ਪਾਤਸ਼ਾਹੀ ੬ 


ਦੌਹਰਾ 

ਹਾਥ ਜੌਰ ਧਰਮੈ ਕਹਾ ਤੁਛ ਜੀਵ ਹਉ ਦਾਸ । 

ਸਗਾਈ ਬਨੈ ਸ ਕਸ ਬਿਧ ਤਮ ਸੁਆਮੀ ਸੁਖ ਰਾਸ । 650 ॥ 

ਕਿਪਾ ਜਿੰਧ ਕਹਿ ਕਿਉ ਡਰਤ ਤੁਮ ਸੁਤ ਸਿਵਾਂ ਅਵਤਾਰ । 

ਪਿਤ੍ੀ ਤਮ ਤਾਰੇ ਸਭੀ ਗ੍ਰਿਹ ਮਹਿ ਅਨਿਕ ਸੁਸਾਰ ॥ 651 ॥ 

ਨਿਜ ਪੁਤ੍ਰੀ ਕੀ ਗੁਰੂ ਜੀ ਕਰੀ ਸਗਾਈ ਤਾਂਹਿ । 

ਜਗਤ ਰੀਤਿ ਜੋਤਕ ਹੁਤੀ ਮਨ ਮਹਿ ਧਾਰ ਉਮਾਹਿ॥ 652॥ 
ਚੌਪਈ 

ਤਬ ਧਰਮੇ ਮਨ ਆਨੰਦ ਪਾਯੋ । ਲੈ ਆਯਸ ਨਿਜ ਨਗਰ ਸਿਧਾਯੋਂ 

ਸਭ ਸੋਗਤ ਮਨ ਬਿਸਮੈ ਪਾਈ । ਸਾਹਿਬ ਬੁਢਾ ਕਹਿ ਸਮਝਾਈ ।! 653 ॥ 

ਬਾਲ ਰੋਕ ਨਹਿ ਸ਼ਿਵ ਅਵਤਾਰ । ਧਰਿਯੋਂ ਭ੍ਰਮ ਪ੍ਰਭੂ ਆਇਸ ਧਾਰ । 

ਸੁਨਤ ਸਭੀ ਮਨ ਧੀਰਜ ਪਾਏ । ਗੁਰ ਆਇਸ ਲੈ ਧਾਮ ਸਿਧਾਏ । 654 ॥ 
ਦੋਹਰਾ 

ਗੁਰ ਆਇਸ ਧਰ ਸੀਸ ਪੈ ਰਾਮਾ ਮਨ ਸੁਖ ਪਾਇ 1 

ਸਹਿਰ ਵਟਾਲੇ ਕਉ ਗਯੋ ਆਪਨ ਧਾਮ ਹਰਖਾਇ” ।। 655 ॥ 
ਚੌਪਈ 

ਕ੍ਰਿਪਾ ਸਿੰਧ ਨਿਜ ਮਹਲੀ ਆਏ । ਜਾਤ ਨਾਮ ਤਹਿ ਮਾਤ ਸੁਨਾਏ । 

ਮਾਤ ਨਾਮ ਸੁਨ ਮਨ ਸੁਖ ਪਾਲੋ । ਭਈ ਸਗਾਈ ਮੰਗਲ ਗਾਯੋ ॥ 656 । 

ਮਾਤ ਦਮੌਦਰੀ ਇਮ ਸੁਨ ਲੀਨਾ । ਜਾਤਕ ਰੌਕ ਸਾਕ ਪ੍ਰਭ ਕੀਨਾ । 

ਭਦੀ ਰੈਨ ਜਬ ਸੀ ਗੁਰੁ ਆਏ । ਹਾਥ ਜੌਰ ਬਚ ਮਾਤ ਅਲਾਏ ॥ 657 ॥ 
ਦੋਹਰਾ 

ਰੈਕ ਪੁਤ ਘਰ ਬਿਤ ਨਹੀ” ਅੰਬਰ ਧਾਰ” ਮਲੀਨ । 

ਮੌਰੇ ਮਨ ਸੋਸਾ ਭਯੋ ਕੌਸ ਸਾਕ ਤੁਮ ਕੀਨ ॥ 65811 
ਚੌਪਈ 

ਸੀ ਗੁਰ ਕਹਾ ਰੋਕ ਨਹਿ ਜਾਨੋਂ । ਮਧ ਚੀਥੜੇ ਲਾਲ ਪਛਾਨ । 

ਸ਼ਿਵ ਅਵਤਾਰ ਭਯੋ ਜਗ ਮਾਹੀ । ਪੁਰਬ ਨਾਰ ਸੁਤਾ ਤੁਮ ਆਹੀ । 

ਭਗਤ ਸਿੰਘ ਤਬ ਸੋਸਾ ਕੀਨਾ । ਸ਼ਿਵ ਅਵਤਾਰ ਕੌਸ ਕਰ ਲੀਨਾ । 

ਮਨੀ ਸਿੰਘ ਕਹੁ ਸੁਨਹੁ ਪਿਆਰੇ । ਜਬ ਥੇ ਬਾਲਕ ਰ੍ਰਪ ਮੁਰਾਰੇ । 660 1 
ਦੋਹਰਾ 

ਨਾਰਦ ਸ਼ਿਵ ਮਿਲ ਜੋਗਨੀ ਅਏ ਬਵੌਜਾ ਬੀਰ । 

ਬਾਲ ਰੂਪ ਆਇਸ ਦਈ ਸਭ ਤੁਮ ਧਰੋ ਸਰੀਰ ॥ 661 ॥ 


ਅ ਪੋਥੀ ਰੁਦ 5ਅ ਤੇ ਏ ਕਹਿ ਚਾਹਿ “£ ਪੌਥੀ ਸ਼੍ਖ ਪਾਇ $ਅ ਪੋਥੀ ਪਹਿਰ 


ਅਧਿਆਇ ਨੰਵਾਂ 417 


_ ਚੌਪਈ 
ਬੀਰ ਸਭੀ ਸੂਰਨ ਤਨ ਪਾਏ । ਸ਼ਿਵ ਅਵਤਾਰ ਧਰਾ ਜਗਿ ਆਏ । 
ਨਾਰਦ ਸਦਾ ਦੁਪਾਸੀ ਭਯੋ । ਇਮ ਸਨ ਮਾਤ ਮਨ ਭ੍ਰਮ ਗਯੋ ॥ 662॥ 
ਦੌਹਰਾਂ 
ਭਗਤ ਸਿੰਘ ਸ੍ਰੀ ਗੁਰ ਕਥਾ ਗ੍ਰਰ ਜੀ ਜਾਨਨਹਾਰ । 
ਜਨਮ ਸਫਲ ਨਿਜ ਕਰਤ ਹਉ” ਸਿੰਧ ਬੂੰਦ ਲੈ ਧਾਰ ॥ 663 ॥ 
ਮੰਗਲ ਭਯੋ ਸੁ ਕਹਉ” ਕਸ ਆਗਲ ਚਰਿਤ ਸੁਨਾਇ । 
` ਪੁਰਨ ਭਏ ਸੁ ਮਾਸ ਦਸ ਮਾਤ ਨਾਨਕੀ ਆਇ।1 664॥ 
ਮੰਗਲ ਸੁਭ ਤਬ ਮਾਤ ਕਉ ਬਾਂਮ ਔਗ ਫੁਰਕਾਇ । 
ਗੋਗ ਮਾਤ ਮਰਵਾਹੀਯ ਆਈ ਨਿਕਟ ਸਹਾਇ । 665 ॥ 
ਸੋਰਹਿ ਸੋ ਰਿਖ ਦਿਨ ਗਏ ਸੋਮਤ ਕਤਕ ਮਾਸ । 
ਰਾਕਾ ਸਸ ਸੁਤ ਵਿਸ ਦੁਇ ਅਨੁਰਾਧਾ ਸੁਖ ਰਾਸ ॥ 666 ॥ 
ਚੌਪਈ 
ਸਾਤ ਘੜੀ ਨਿਸ ਜਬੈ ਰਹਾਈ । ਪਵਨ ਨਿਸਰ ਮਾਤਾ ਮਰਝਾਈ । 
ਗੁਰੂ ਨਾਨਕ ਬਪੁ ਅਪਨਾ ਧਾਰ । ਬੌਠ ਮਾਤਾ ਨਿਕਟ ਮਰਾਰ ॥ 667 ॥ 
ਮਾਤ ਨਾਨਕੀ ਦੇਹ ਸਭਾਰੀ । ਦੇਖ ਅਗ੍ਰ ਗੁਰ ਰੂਪ ਮੁਰਾਰੀ ॥ 
ਮੁਖ ਅਚਰ ਧਰਿ ਐਸ ਅਲਾਯੋ । ਅਜ ਅਬਿਨਾਸੀ ਤਹ ਸਭ ਗਾਯੋ । 668 ॥ 
ਦੌਹਰਾ 
ਕੰਸ ਉਦਰ ਮੇਰੋਂ ਪ੍ਰਭੂ ਲੀਨ ਜਨਮ ਅੰਤਾਰ' । 
ਬੇਦ ਬ੍ਰਹਮ ਨਿਜ ਬੇਦ ਕਹਿ ਸਭਤੇ ਪਰੇਂ ਮੁਰਾਰਿ । 669 ॥ 
ਮਾਤ ਗੋਗ ਗੁਰ ਧਿਆਨ ਮਨ ਸੁਧ ਰੂਪ ਗੁਰ ਜਾਨ । 
ਯਹ ਕੱਤਕ” ਲ੪ ਪ੍ਰਭੂ ਕੋ ਮਨ ਮਾਹਿ ਬੈਦਨ ਠਾਨ ।। 670॥ 
ਚੌਪਈ 
ਸੁਨਹੁ ਮਾਤ ਜਾਤੇ ਭਵ ਪਾਯੋ । ਸ੍ਰੀ ਗੁਰ ਤੋਕੌ ਬਚਨ ਅਲਾਯੋ । 
ਮੌਤ ਪਾਨ ਕਰ ਧਿਆਨ ਸੁਧਾਰਾ । ਕੀਨਾ ਤੁਮ ਇਹ ਹੇਤ ਦਿਦਾਰਾ । 
ਮਹਾਂ ਮੇਤਰ ਸਤਿਨਾਮ ਪਛਾਨੋਂ । ਬਿਧਿਯੁਤਿ ਇਕ ਚਿਤ ਨਿਜ ਕਰ ਧਿਆਨੋ । 
ਪ੍ਰਗਟੈ ਸੋਇ ਸੌਸ ਕਉ ਨਾਂਹੀ । ਦੇਖ ਵਿਚਾਰ ਸੋਸ ਮਨ ਮਾਂਹੀ । 67211 
ਦੋਹਰਾ 
ਜੋ ਆਇਸ ਮਾਤਾ ਕਰੇ ਅਬ ਸੌ ਕਰਉ ਸੁਧਾਰ । 
ਐਸੇ ਕਹਿ ਮੁਖ ਮੌਨ ਧਰਿ ਸ਼ੁੰਦਰ ਰੂਪ ਅਪਾਰ ।। 673 ॥ 


'ਅ ਪੌਥੀ ਅਵਤਾਰ ਅਨ ਡੰ  ਪੌਤੀ ਚਰਿਤ 


418 ਗੁਰ ਬਿਲਸ ਪਾਂਤਸ਼'ਹੀ ੬ 


ਚੌਪਈ 
ਮਾਤ ਨਾਨਕੀ ਹਰਖ ਅਲਾਯੋ । ਹੇ ਪ੍ਰਭ ਕਰੋਂ ਜੌਸ ਮੁਹ ਭਾਯੋਂ ! 
ਬਾਲ ਔਗ ਕੀਜੈ ਸੁਖਦਾਈ । ਲਲਿਤ ਰੂਪ ਸਭ ਕਉ ਸੁਖਦਾਈ' ॥ 674। 
ਪੁਨ ਮੌਕਉ ਦੀਜੈ ਸੁਖ ਧਾਮੀ । ਸੁਤ ਕਰ ਤੋਹਿ ਨ ਜਾਨਉ' ਸੁਆਮੀ । 
ਪਰਮ ਈਸ? ਬਪੁ ਤੌਹਿ ਨਿਹਾਰਉ'। ਤਥਾਸਤਿ ਬਚਨ ਗੁਰ ਕੀਨ ਉਚਾਰਉ ।।675।। 
ਦੋਹਰਾ ਰ 
ਬਾਲ ਅੰਗ ਬਹੁਰੋ ਕਰੇ ਰਤਿ ਪਤਿ ਦੇਖ ਲਜਾਇ । 
ਅਰ ਚਿਹਨ ਨਹਿ ਕੌ ਰਹਿਓ ਸੋਲੀ ਟੌਪੀ ਭਾਇ 1 676 ।। 
ਅੜਿਲ 
ਲਲਿਤ ਬੈਨ ਮੁਖ ਬੌਲ ਬਾਲ ਤਨੁ ਧਾਰਿਓ । 
ਨਿਜ ਮਨ ਲਾਗਿ ਸਮਾਧ ਸੁ ਮਾਤ ਨਿਹਾਰਿਓ । 
ਬਾਲ ਰੰਮਯ ਕੀ ਖਾਨ ਗੈਗ ਸੁਖ ਪਾਇਓ । _ 
ਹੋ ਮਾਤ ਨਾਨਕੀ ਹਰਖ ਨਾ ਜਾਤ ਬਤਾਇਓ ।।677 ॥ 
ਸਵੈਯਾ 
ਗਾਇ ਉਠੀ ਅਬਲਾ ਮਨਿ ਆਨੰਦ ਮੌਗਲ ਭਾਰ ਭਯੋ ਸੁਖਦਾਈ । 
ਦਾਨ ਸੈਕਲਪ ਕੀਓ ਮਨ ਮਹਿ ਦੇਉ ਪ੍ਰਾਤ ਭਯੋ ਮਨ ਮਹਿ ਠਹਿਰਾਈ । 
ਮਾਤ ਨਿਦੇਸ਼ ਕਰੀ ਬਹੁ ਬਾਜਨ ਦੇਵ ਪੁਰੀ ਬਹੁ ਬਾਜ ਬਜਾਈ । 
ਤਾ ਸਮ ਮੈਗਲ ਭੂਰਿ ਭਯੋ ਅਬਲਾ ਪੁਰ ਕੀ ਮਿਲ ਦੇਤ ਬਧਾਈ ।। 678 ॥ 
-_ ਦੋਹਰਾ 
ਨਿਸ ਬਹਾਇ ਰਵਿ ਆਇਯੋ ਦਹਿ ਦਿਸ ਕਿਰਨਾ ਛਾਇ । 
ਜਸ ਗੁਰ ਸੁਤ ਕਾਂ ਜਨਮ ਸੁਨ ਨਭ ਭੂ ਮੰਗਲ ਗਾਇ ॥ 679॥ 
ਰ ਚੌਪਈ 
- ਕਿਪਾ ਸਿੰਧ ਸੁਨ ਅਤਿ ਸੁਖ ਪਾਯੋ । ਸਾਹਿਬ ਬੁਢਾ ਸਾਥ ਲਵਾਯ । 
ਆਏ ਨਿਜ ਮਹਿਲੀ ਹਰਖਾਇ । ਮਾਤ ਵਧਾਈ ਅਗ੍ਰ ਸੁਨਾਇ । 
ਸਾਹਿਬ ਬੁਢੋ ਦਈ ਵਧਾਈ । ਰੈਗ ਮਾਤ ਕਉ ਹਰਖ ਧਰਾਈ । 
ਬਾਲ ਰੂਪ ਗੁਰ ਨੈਨ ਨਿਹਾਰਾ । ਪੂਰਬ ਮਾਤ ਪ੍ਰਸੋਗ ਉਚਾਰਾ । 681 ॥ 
ਦਯਾ ਸਿੰਧ ਸਨ ਦੇਖ ਸਰੂਪਾ । ਲਾਗ ਸਮਾਧ ਅਖੋਡ ਅਨ੍ਪਾ । 
ਦਿਖ ਸਮਾਧ ਬੁਢੇ ਮਨ ਆਈ । ਸਿਵ ਕੌਭਜ ਜਹਿ ਦੇਖ ਲਜਾਈ ।। 682 . 
ਦਹਰਾ 
ਗੈਗ ਮਾਤ ਬਹੁਰੋ ਕਹਾ ਹੈ ਸੁਤ ਸੁਤ ਕਾ ਨਾਮ । 
ਧਰਉ ਆਪ ਜੌ ਭਾਇ ਮਨ ਤ੍ਰਮ ਸਭ ਪੂਰਨ ਕਾਮ । 683 ॥ 


2... ਤੇ 
॥% ਤੇ ਏ ਪੋਥ]) ਦਿਖਰਾਏ। $%ਅ ਪੋਥੀ ਪਰਮੰਸ਼੍ਰ 


ਅਧਿਅ!ਇ ਨਵਾਂ ਰ 8419 


ਸੀ ਗੁਰੋਵਾਚ ।। ਚੌਪਾਈ ।। 
ਸਨੇ ਮਾਤ ਇਹ ਰੂਪ ਅਪਾਰਾ । ਸਮਾਧ ਅਚਲ ਕੇਰ' ਸੁਖ ਧਾਰਾਂ । 
ਸੇਲੀ ਟੋਪੀ ਸੋਹਤਿ ਐਸੇ । ਕਾਲੀ ਨਾਗ ਸਸੀ ਪਹਿ ਜੌਸੇ ।। 684॥ 
ਸਮਾਧ ਅਟਲ ਯਾਹ ਮਨ ਭਾਈ । ਤਾਂਤੇ ਨਾਂਮ ਅਟਲ ਸੁਹਾਈ । 
ਪ੍ਰਥਮੇ ਰੂਪ ਬਾਬੇ ਕਾ ਪਾਯੋ । ਤਾਂਤੇ ਬਾਬਾ ਅਟਲ ਰਹਾਯੋਂ । 685 ॥ 
ਦੋਹਰਾ 
ਸਾਹਿਬ ਬੁਢਾ ਹਰਖ ਪੁਨ ਸਭੀ ਮਾਤ ਹਰਖਾਇ। _ 
ਦਾਨ ਦੀਨ ਗੁਰ ਦ੍ਰਿਜਿਨ ਕਉ ਮਨ ਬਾਛਤ ਜੌ ਆਇ।॥ 686 ॥ 
ਚੌਪਈ 
ਦਾਨ ਦੀਨ ਤਬ ਮਾਤ ਅਪਾਰਾ । ਆਨੰਦ ਭੂਰ ਸਭਨਿ ਮਨ ਧਾਰਾਂ । 
ਮੰਗਲ ਅਧਿਕ ਜਾਨ ਚਿਤ ਲੀਜੈ । ਕਵਿ ਕੀ ਭੂਲ ਛਿਮਾਪਨ ਕੀਜੋ । 687 ॥ 
ਤੀਨ ਤਾਤ ਕਨਿਆ ਗਥ ਭਾਖੀ । ਸੁਨੋ ਮਾਤ ਕੌਲਾਂ ਕੀ ਸਾਖੀ । 
ਕੌਲਾਂ ਮਾਤ ਐਸ ਸਨ ਪਾਯੋ । ਮਾਤ ਨਾਨਕੀ ਸੁਤ ਉਪਜਾਯੋ” ।॥ 688 ॥ 
ਰ ਰ ਦੋਹਰਾ 
ਧਾਰ ਪ੍ਰੌਮ ਮਨ ਮੋ ਗਈ ਕੌਲਾਂ ਗੁਰ ਕੇ ਧਾਮਾੰ । 
ਗੋਗ ਮਾਤ ਕੇ ਚਰਨ ਪਰ ਜਾਇ ਕੀਨ ਪਰਨਾਮਾ ॥ 689 1 
ਰ ਚੌਪਈ 
ਗੈਗ ਮਾਤ ਬਹੁ ਆਦਰ ਕੀਨੋ । ਕਰਸਲ ਪ੍ਰਸੋਨ ਕਰ ਸਭ ਸੁਖ ਲੀਨੌ । 
ਗੁਰ ਕੇ ਮਹਲ ਤੀਨ ਬਡਭਾਗੀ । ਕੌਲਾਂ ਬਹੁਰ ਤਾਂਹਿ ਪਗ ਲਾਗੀ । 690 ॥ 
ਹਰਖਤ ਸਭ ਕਉਂ ਦਈ ਵਧਾਈ । ਤਿਨੈ ਮਾਨ ਕੀਨਾ ਅਧਿਕਾਈ । 
ਚਾਰੋ.ਸੁਤ ਕੋਨਯਾ ਸਸਿ ਭਾਲ । ਕੌਲਾਂ ਦਿਖ ਮਨ ਭਈ ਨਿਹਾਲ ॥ 691 ॥ 
ਦੋਹਰਾ ਰ੍ 
ਬਡ ਆਨੰਦ ਮਨ ਮਹਿ ਕੀਓ ਮੁਖ ਸਿਉ ਕੀਨ ਉਚਾਰ । 
ਚਿਰ ਜੀਵਉ ਚਾਰ ਸਵਨ ਸੁੰਦਰ ਤੇਜ ਅਪਾਰ ॥ 692 ॥ 
ਚੌਪਈ 
ਬਹਰ ਬਹੁਰ ਨਿਜ ਉਰ ਸਿਉ” ਲਾਵੈ । ਗੁਰ ਸੁਤ ਰ੍ਰਪ ਦੇਖ ਉਰਝਾਵੈ । 
ਬਾਬਾ ਅਟਲ ਰੂਪ ਬਡ ਸੋਹੈ । ਬਾਲ ਮਾਸ ਦੁਇ ਰਤਿ ਪਤਿ ਮੰਹੈ । 693 ॥ 
ਕੌਮਲ ਤਨ ਛਬ ਕਹੀ ਨ ਜਾਈ । ਅਵਲ ਕੌਲਾਂ ਦਿਖ ਹਰਖਾਈ । 
ਨਿਜ ਮਨ ਮਹਿ ਬਹੁਰੋ ਅਸ ਧਾਰੀ । ਮੌਰੇ ਸੁਤ ਨਹਿ ਖੋਦ ਅਪਾਰੀ । 694 ॥ 


ਪਟ ਪੌਥੀ ਮਾਹਿ “ਅ ਪੋਥੀ ਪ੍ਰਗਟ'ਯੋ “ ਤੋਂ ਏ ਪੌਥੀ ਸਤਿਘਰ ਕੇ ਪੱਸ $ਅ ਤੇ ਏ ਪੌਥੀ ਅਰਦਾਸ 


420'. ਰ ਗੁਹ ਬਿਲਾਸ ਪਾਤਸ਼'ਹੀ ੬ 


ਦੋਹਰਾ 
ਚਰਨ ਲਾਗਿ ਸਭ ਕੇ ਤਬੇ ਮਨ ਮਹਿ ਚਿੰਤ ਅਪਾਰ । 
ਮੁਖਹੁ ਬਧਾਈ ਭਾਖ ਕੋ ਆਈ ਸਦਨ ਮਝਾਰ ॥ 695।। 
___ਸਫੇਯਾ 
ਚਿੰਤ ਕਰੀ ਨਿਜ ਐਸ ਰਿਦੈ ਮਮ ਤਯਾਗ ਦੀਓ ਗੁਰ ਜਾਨ ਮਲੀਨੀ । 
ਮੋਹ ਭਯੋਂ ਭਵ ਤੁਰਕਨਾਂ ਕੈ ਗ੍ਰਿਹ ਔਸ ਵਿਚਾਰ ਗੁਰੂ ਚਿਤ ਚੀਨੀ । 
ਜਾਂਹਿਂ ਕੌ ਪੁਤ ਨਹੀ" ਭਵ ਮਹਿ ਸਰਮ ਪਾਇ ਘਨੋ ਸਮ ਬਾਂਝ ਅਧੀਨੀ । 
ਭੌਗ ਬਿਨਾਂ ਸ੍ਰਤ ਹੋਤ ਨਹੀ" ਇਹ ਜੀਵਨ ਤੇ ਮਿਰਿਤ ਉਤਮ ਕੀਨੀ? ॥ 696 ।। 
ਜੇਕਰ ਭੌਗ ਨਹੀ” ਕਰਤੇ ਗੁਰ ਕਾਹੇ ਤੇ ਪਤ ਸੁ ਚਾਰ ਉਪਾਈ । 
ਔਰ ਸੁਤਾ ਸਸਿ ਸੀ ਉਪਜੀ ਮਨ ਐਸ ਚਿਤਾਰ ਘਨੀ ਮੁਰਝਾਈ । 
ਵਿਚਾਰ ਕਰੀ ਬਿਬ ਭਾਂਤ ਰਿਦੌ ਸੁਤ ਪਾਇ ਕਿਧੋਂ` ਤਨ ਨਾਸ ਕਰਾਈ । 
ਅਸ ਸੁ ਤਾਹਿ ਕਉ ਸੋਕ ਭਯੋ ਅਤਿ ਕਲਪ ਸਮਾਂ ਤਹਿ ਜਾਮ ਬਿਤਾਈ ।। 6971 
ਰੈਨ ਪਰੀ ਦੁਖ ਪਾਇ ਮਹਾਂ ਘਟਿਕਾ ਜੁਗ ਕੇ ਸਮ ਨਾਹਿ ਬਿਹਾਵੈ । ਰ 
ਚਾਰੋ ਹੀ ਜਾਮ ਬਿਹਾਲ ਰਹੀ ਬਿਰਹਾਂਨਲ ਭਾਰ ਰਿਦੈ ਉਪਜਾਵੈ । 
ਦਾਸੀ ਬੁਲਾਏ ਨ ਬੌਲੋੰ ਤਬੈ ਨ ਕਿਸੀ ਬਿਰਥਾ ਚਿਤ ਆਧਿ ਸੁਨਾਵੈ । 
ਕਾਹੂ ਤੇ ਖੋਦ? ਮਿਟਾਤ ਨਾਹੀ” ਸੁਖ ਸਿੰਧ ਪ੍ਰਭੂ ਦੁਖ ਆਨ ਮਿਟਾਵੈ । 698 ।। 
ਦੌਹਰਾ 
ਬਿਰਹ ਤਪਤ ਕੌਲਾਂ ਭਈੀ ਰਹੀ ਨ ਦੇਹ ਸੋਭਾਰ । 
ਭਗਤ ਸਿੰਘ ਸ੍ਰੀ ਗੁਰੂ ਕੀ ਗਾਥਾ ਸੁਨਓ ਅਪਾਰ । 699। 
ਸਵੈਯਾ 
ਪ੍ਰਾਤ ਇਸਨਾਨ ਕਰੈ ਨਿਤ ਨੇਮ ਸੁ ਜਾਇ ਦਰਬਾਰ ਸੁ ਵਾਰ ਸੁਨਾਵੈ । 
ਸੁਖਮਨੀ ਕੌ ਪਾਠ ਕਰੇ ਬਹੁਰੋ ਨਿਤ ਨੇਮ ਸੂ ਤਖਤ ਪੈ ਦਰਸ ਦਿਖਾਵੈ ।। 
ਤਾ ਦਿਨ ਭੀਰ ਅਪਾਰ ਭਈ ਮੇਲਾ ਮਾਘੀ ਭਯੋ ਜਿਖ ਸੋਗਤ ਆਵੋ । 
ਮਾਘ ਦੁਤੀ ਦਿਨ ਆਨੰਦ ਧਾਰਿ ਪ੍ਰਭੁ ਨਿਜ ਦਾਸਨ ਖੋਦ ਮਿਟਾਵੈ । 700 । 
|| ਛਪੈ।| ਰ 
ਪ੍ਰਭੂ ਧਾਰ ਪ੍ਰਨ ਐਸ ਪਾਠ ਕਰ ਬੋਲ ਨ ਬੰਨਾ । 
ਅੰ ਕਰ ਕਾਜ ਨਾ ਕੋਇ ਸਦਾ ਸੁਖ ਸਿੰਧ ਅਚੋਨਾ । 
ਸੁਨੀ ਵਾਰ ਸੁਖ ਪਾਇ ਤਖਤ ਪ੍ਰਭ ਆਨ ਸੁਹਾਏ 4 
ਲਗੇ ਸੁਖਮਨੀ ਪਾਠ ਪ੍ਰਭੂ ਨਿਜ ਧਿਆਨ ਧਰਾਏ । 
ਅਰਧ ਜਾਮ ਦਿਨ ਜਬ ਅਯੋਂ ਵਿੰਸ ਅਸਟ ਪਦ ਪਾਠ ਕਰ 1 
ਕੌਲਾਂ ਬਿਰਹ ਅਪਾਰ ਕਰ ਕਰਖ ਲੀਨ ਮਨ ਪ੍ਰੰਮ ਧਰ ।। 701॥ 


ਮ ਪੌਥ। ਮਗਠਨ ਦ ਨ&ਛਨ “ਅ ਪੌਥ) ਚੀਨੀ “ਅ ਪੰਥ ਕਸਟ 


ਅਧਿਆਇ ਨੌਵਾਂ 421 


ਸੋਰਠਾ 
ਅਪਨਉ ਪ੍ਰਨ ਸੁ ਮਿਟਾਇ ਕਰਤ ਪਾਠ ਸ੍ਰੀ ਗੁਰ ਉਠ । 
ਭਗਤ ਵਤਸਤਾ ਗਾਇ ਦਾਸ ਖੋਦ” ਪਾਵੈ ਨਾਹੀ" । 702 ॥ 
ਚੌਪਈ 
ਕੌਲਾਂ ਗ੍ਰਿਹ ਗੁਰ ਕੀਨ ਪਿਆਨਾ । ਤਤ ਛਿਨ ਤਿਆਗ ਦੇਰ ਸੁਖ ਦਾਨਾ । 
ਆਗੇ ਦੇਖੀ ਲੌਟਤ ਧਰਨੀ । ਵਿਰਹਾ ਦਸਾ ਤਿਹ ਜਾਇ ਨ ਬਰਨੀ ॥ 703 ॥ 
ਬੈਠੇ ਨਿਕਟ ਭੌਗ ਤਹਿ ਪਾਈ । ਸੁਖਮਨਿ ਸੁਖ ਕੀ ਥਾਨ ਸੁਹਾਈ । 
ਸੀ ਮੁਖ ਕਹਾ ਕੈਸ ਦੁਖ ਪਾਵਹੁ । ਪਿਆਰੀ ਕਹੁ ਨਾਂ ਕਾਹਿ ਲੁਟਾਵਹੁ ॥ 704 ॥ 


ਕੌਲਾਂ ਵਾਚ ।। ਚੌਪਾਈ ॥ 
ਹੇ ਪ੍ਰਭ ਮੌ ਕੋਉ ਖੋਦ ਅਪਾਰਾ । ਕੈਸੇ ਕਹਉ ਨ ਬਨੇ ਉਚਾਰਾ । 
ਤਦਿਪੀ ਕਹਉ ਸੁਨੋ ਮਨ ਲਾਈ । ਦੀਨੋ ਮਮ! ਨਿਜ ਦੀਨ ਗਵਾਈ ।। 705 ॥ 
ਅੰਚਰ ਪਕਰ ਲੀਓ ਮਮ ਤੌਰਾ । ਭਯੋ ਨਾਂ ਕਾਜ ਕਛੂ ਜਗ ਮੌਰਾ । 
ਜਾਨ ਤੁਰਕਨੀ? ਮੋਹਿ ਭੁਲਾਇ । ਕਬੀ ਨ ਸ਼ਿਵ ਅਰਿ ਤੇਜ ਮਿਟਾਇ ।। 706 । 


ਦਹਰਾ 
ਬਿਤੇ ਬਰਖ [ਗ੍ਰਿਹ]“ ਅਈ ਕੀਨੇ ਤੁਮ ਬਿਖ ਬਿਯਾਹ । 
ਮੌਕਉ ਕੈਸ ਭੁਲਾਇਓ ਭਯੋ ਇਹੀ ਤਨ ਦਾਹ । 707।। 
ਰ । ਸੀ ਗੁਰੋਵਾਚ ।! 
ਕੌਲਾਂ ਖੋਦ ਨਾ ਕੀਜੀਏ ਮਨ ਮਹਿ ਧਰੋ ਵਿਚਾਰ । 
ਮਦਨ ਤਪਤ ਤੇ ਜਗਤ ਮਹਿ ਪਾਵਹਿ ਖੋਦ ਅਪਾਰ ।। 708 ॥ 
ਸਵੇਯਾ 
ਜੌ ਜਨ ਨਾਂਰ ਅਧੀਨ ਭਏ ਸਦ ਲੋਪਟ ਨਾਰ ਕਰੋ ਮਦ ਪਾਨਾ । 
ਮੈਥੁਨ ਜਾਨ ਕਰੇ ਘਟ ਕਾ ਸਰਮ ਪਾਇ ਘਨੌੋ ਯਮ ਤਾੜਤ ਨਾਨਾਂ ॥ 
ਖਿਰਕੀ ਯਮ ਧਾਮ ਰਚੀ ਅਬਲਾ ਸੋਗ ਯਾਹਿ ਮਿਲੋ ਦੁਖ ਰੋਤ ਮਹਾਨਾ । 
ਯਾਹੀ ਉਤਮ ਜਗ ਮੈ ਜਨ ਜਾਨੋ ਨਾਰ ਕੋ ਭੋਗ ਤਜੇ ਸੁਖ ਮਾਨਾ । 7091 
 ਕੱਲਾਂ ਵਾਚ ।। 
ਜੇ ਜਗ ਨਾਰ ਕੇ ਸੈਗ ਮਿਲੇ ਦੁਖ ਹੋਵਤ ਐਸ ਕਹੋਂ ਕਸ ਕੀਜੈ 1 
ਰਾਮ ਐ ਕ੍ਰਿਸ਼ਨ ਭਏ ਜਗ ਮਹਿ ਸੁਤ ਹੋਇ ਘਨੇਂ ਪ੍ਰਭੂ ਔਰ ਸੁਨੀਜੋ । 
ਚਾਰ ਸੁ ਪੁਤ੍ਰ ਭਏ ਤੁਮਰੇ ਪੁਨ ਕੌਨਯਾ ਭਈ ਮਮ ਐਸ ਕਹੀਜੈ । 
ਭੰਗ ਬਿਨਾ ਸਤ ਹੌਤ ਨਹੀ ਬਿਨ ਭੋਗ ਕਹੋ ਜਗ ਕੌਨ ਰਹੀਜੋ ॥ 710 ॥ 


੫ਮ ਹਥੀ ਦੂਖ _“% ਪ੍ੌਥੀ ਹਮ £ ਪੌਖਥੀ ਮਠੌਛਨਿ _“ਅ ਖੌਥੀ ਵਿਚੋ” 


422 


ਗੁਰ ਬਿਲਾਸ ਪਾਤਸ਼ਾਹੀ ੬ 


ਸਰੀ ਗੁਰੋਵਾਚ ॥ ਸਵੈਯਾ ॥ 
ਜੌ ਜਗ ਮੂਢਾਂ ਅਧੀਨ ਤ੍ਰਿਯਾ ਨਰ ਰਾਮ ਹਰੀ ਕਹਿੰ ਕੇਲ ਮਚਾਲੌ । 
ਸੁਧਾ ਸਦਾ ਸਤਿਨੰਦ ਪਰਾਤਮ ਤਾਂਹਿ ਕਉ ਲੋਪ ਨਾ ਰੰਗ ਦਿਖਾਯੋਂ । 
ਵਸਤ ਵਿਚਾਰ ਕਰੇ ਨਰ ਜੇ ਨਿਜ ਰੂਪ ਅਨੰਦ ਕੀਓ ਸੁਖ ਪਾਯੋ । 
ਸੁਪਨੇ ਸਮ ਜਾਨ ਸਭੀ ਜਗ ਕੌ ਦੁਖ ਖਾਨ ਤ੍ਰਿਯਾ ਦਿਖ ਨੇਹੁ ਮਿਟਾਯੋ ।। 711 ॥ 
ਗੁਰ ਨਾਨਕ ਸੁਧ ਪਰਮਾਤਮਾ ਜੀ ਇਹੁ ਰੀਤਿ ਕਰੀ ਸੁਨੀਏ ਮਨ ਲਾਈ । 
ਸਤਿਨਾਮ ਕੌ ਮੰਤ ਉਚਾਰ ਕੀਓ ਤਹਿ ਚੁਸ ਭਏ ਸੁਤ ਭੌਗ ਮਿਟਾਈ । 
ਇਹ ਕਾਰਨ ਮੋਥਨ” ਨਾਹਿ ਕਰਉ” ਮਮ ਮੰਤੁ ਦੀਓ ਸੁਤ ਬੇਦਾਂ ਉਪਾਈ । 
ਤਾਂਹਿ ਤੇ ਧੀਰ ਧਰੋ ਮਨ ਮਹਿ ਤੁਮ ਮੈਥਨ ਬਾਤ ਤਜੌ ਸੁਖਦਾਈ /। 712। 
ਰ ਦੌਹਰਾ 
ਦਸਮ ਰੂਪ ਤਕ ਹਉ” ਸੁਨਉ” ਮੈਥਨ ਨਾਰਿ ਤਿਆਗ । 
ਸਾਹਿਬ ਬੁਢੇ ਐਸ ਜੋ ਤਜੈ ਸੋਇ ਵਡਭਾਗ 713 ।। 
ਰ ਕੰਲਾਂਵਾਚ ॥ ਜ਼ੌਪਈ ।। 
ਸਾਹਿਬ ਬੁਢਾ ਕੈਸ ਤਿਆਗੈ । ਤਾਂਕੀ ਅੰਸ ਨਾ ਜਗ ਮਹਿ ਪਾਗੈ । 
ਤਾਂਤੇ ਨਾਮ ਕਹੋ ਮਮ ਜਾਨੋ । ਕੀਨਾ ਤਿਆਗ ਭੋਗ ਸੁਖ ਮਾਨੋ । 714॥ 


ਰ ਸੀ ਗੁਰੋ ਵਾਚ 
ਭੇਟ ਗੁਰੂ ਨਾਨਕ ਸੌ ਹੋਈ । ਸਾਹਿਬ ਬੁਢਾ ਸਭ ਦਖ ਖੋਈ । 
ਗੁਰ ਨਾਨਕ ਸਮ ਮੰਤ੍ਰ ਸੁ ਦੇਵੈ । ਉਪਜਿਓ ਸੁਤ ਭਾਰੀ ਸੁਖ ਲੇਵੇ । 715॥ 
ਸੰਰਠਾ 
ਤਹਿ ਸੁਤ ਭਾਨਾ ਜਾਨ ਉਪਜਯੋ ਉਪਜੈ ਔਰ ਸਨ । 
ਸਾਹਿਬ ਸਰਵਨ ਬਖਾਨ ਸਾਹਿਬ ਚਤ੍ਥ ਲਾਲ ਹੁਇ॥ 715॥ 
ਦਹਰਾ 
ਸਾਹਿਬ ਝੌਡਾ ਪੰਜਵਾਂ ਹੁਇ ਹੈ ਜਗ ਜਸਕੇਤ ! 
ਸਾਹਿਬ ਗੁਰਦਿਤਾ ਖਸ਼ਟ ਉਪਜਯੋ ਭਵ ਨਿਧ ਸੇਤ । 717 ।। 
ਚੋਪਾਈ 
ਨਵਮ ਗੁਰੂ ਕੇ ਸੋਗ ਸਿਧਾਵੈ । ਦਿਲੀ ਗੁਰ ਸੋਗ ਪਿਆਨ ਕਰਾਵੈ । 
ਸ਼ਾਹਿਬ ਰਾਮ ਕੌਰ ਸੁਤ ਤਾਕਾ । ਉਪਜੈ ਹੋਇ ਬਡੋ ਜਸ ਜਾਕਾ ॥ 718 ॥ 
ਦਸਮ ਗੁਰੂ ਸੋਗ ਚਰਿਤ ਕਰਾਵੇ । ਪਾਵਨ ਅਧਿਕ ਕੈਸ ਕੌ ਗਾਵੈ ॥ 
ਤਾਂਹਿ ਖਿਤਾਬ ਐਸ ਗੁਰ ਕਰੈ । ਕੌਲਾਂ ਸੁਨਹੁ ਨਾਮ ਇਹ ਧਰੈ । 719 ॥ 


“ਅ ਪੌਥੀ ਮੁਗਧ ਤੇ ਦ ਪੋਥੀ ਭੋਗ 9ਅਪੌਥੀ ਚਾਰ 


ਅਧਿਆਇ ਨਵਾਂ 423 


ਦੌਹਰਾ 

ਸਾਹਿਬ ਰਾਮ ਸੁ ਕੌਰ” ਜੀ ਗੁਰਬਖਸ਼ ਸਿੰਘ ਤਹਿੰ ਨਾਮ । 

ਦਸਮ ਗੁਰੁ ਜਾਕਾ ਧਰਹਿ ਪੂਰਨ ਹੁਇ ਹੈ ਕਾਮ 1 720॥ 
ਚੌਪਈ 

ਸਪਤ ਰੂਪ ਇਹੁ ਭੌਗ ਨਾ ਕਰਹਿ । ਸਤਿਨਾਮ ਮੰਤ ਮੁਖਿ ਧਰਹਿੰ । 

ਆਗੇ ਸੋਕਰ ਬਰਨ ਉਪਾਵਹਿਂ । ਕਲ ਕੇ ਜੀਵ ਸਾਥਿ ਮਿਲ ਜਾਵਹਿੰ । 721 । 

ਪੁਨ ਦਸ ਰੂਪ ਜੋਉ ਹਮਰੇ ਹੋਈ । ਕਰੇ ਨ ਭੋਗ ਅਸਰ ਮਿਲ ਸੋਈ । 

ਤਾਂਤੇ ਭੋਗ ਇਛ ਤੁਮ ਤਿਆਗਉ । ਉਠਹੁ ਗੁਰੁ ਨਾਨਕ ਰਸ ਪਾਗਹੁ ।। 722 ॥ 
ਦੌਹਰਾ 

ਬਚਨ ਸੁਨਤ ਕੰਲਾਂ ਉਠੀ ਭਈ ਸਧ ਤਿਹ ਵਾਰ । 

ਕਾਮ ਭਾਵਨਾ ਮਿਟੀ ਸਭ? ਮੁਖ ਸਿਉ ਕੀਨ ਉਚਾਰ । 723 ॥ 

ਰ ਚੌਪਈ 

ਹੇ ਪ੍ਰਭ ਕੀਨੋ ਪਰ ਉਪਕਾਰਾ । ਕਾਮ ਅਗਨ ਤੇ ਰਾਖ ਮੁਰਾਰਾ । 

ਇਛਾ ਏਕ ਰਹੀ ਮਨ ਮਾਂਹੀ । ਜਗ ਮਾਂਹਿ ਨਾਮ ਪੁਤ ਬਿਨ ਨਾਂਹੀ । 724॥ 

ਤਾਤੇ ਮੰਤਰ ਮੰਹਿ ਮੁਖ ਦੀਜੈ । ਕਿਧਉ ਜਤਨ ਕਛ ਔਰ ਕਰੀਜੈ । 

ਜਾਤੇ ਨਾਮ ਰਹੈ ਜਗ ਮੌਰਾ । ਜਗ ਮਹਿ ਰੋਇ ਬਡੋ ਜਸ ਤੌਰਾ।। 725।। 
ਦੌਹਰਾ 

ਕਹਾ ਗੁਰ ਏਹ ਪੁਤ ਜੋਂ ਦੇਖਤ ਹਮਰੇ ਚਾਰ । 

ਉਤਮ ਜਿਨ ਕਉ ਨਾਮ ਹਹਿਂ ਕਰਿ ਹਹਿੰ [ਮੁਖਹੁ]! ਉਚਾਰ ॥ 726 ॥ 


_ਅੜਿਲ 
ਤੁਮਰਾ ਸੁਤ ਹੁਇ ਔਸ ਸਭੀ ਜਗ ਜਾਨ ਹੈ । 
ਬਾਲਕ ਬਿਰਧ ਜੁਆਨ ਸੁ ਮੁਖਹੁ ਬਖਾਨ ਹੈ । 
ਜਾਨੰ.ਉਚ ਸੁ ਨੀਚ ਨਾਰ ਜੌ ਹੋਇ ਗੋ । 
ਹੌ ਸਭ ਕਰ ਫਲ ਤਿਸ ਮਾਂਹਿ ਤੌਰ ਸਤ ਹੋਇਗੇ ।। 727॥ 

ਰ ਚੌਪਈ 

ਤੁਮਰਾ ਸੂਤ ਸਰ ਪਰਗਟ ਕਰਹੌਂ' । ਨਾਮ ਕੌਲਸਰ ਤਾਂਕਾ ਧਰਹੌ` । 
ਕੌਲਾਂ ਸੁਨਤ ਅਧਿਕ ਹਰਖਾਈ । ਸੀ ਸਤਿਗੁਰ ਕੈ ਪਗ ਲਪਟਾਈ ।। 728 । 
ਚਰਚਾ ਕਰਤ ਜਾਮ ਦਿਨ ਆਯੋ । ਬਢੇ ਕਉ ਗਰ ਐੱਸ ਅਲਾਯੋ । 
ਸਾਹਿਬ ਬੁਢਾ ਅਰ ਗੁਰਦਾਸ । ਆਏ ਤਹਾਂ ਜਹਿੰ ਸੁਖ ਕੇ ਰਾਸ ॥ 729॥ 





“ਅ ਪੋਥੀ ਕੋਇਰ _%ਐ ਤੋਂ ਏ ਪੋਥੀ ਮਿਟ ਗਟਈੀ _$ ਪੁੌਥੀ ਵਿਚੋਂ' 


424 ਗਰ ਵਿਲਾਸ ਪ'ਤਸ਼ਹੀ ੬ 


ਦੋਹਰਾ 
ਬ੍ਢੇ ਕੌ ਸ੍ਰੀ ਗੁਰ ਕਹੀ ਇਛਾ ਕੌਲਾਂ ਕੇਰ । 
ਇਹ ਬਾਂਛਾ' ਸੁਤ ਨਾਮ ਹਿਤ ਕਰੋ ਸਰੋ ਸੂਖ ਹੇਰ ॥ 7301 
ਚੌਪਈ) 
ਸਾਹਿਬ ਬੁਢੇ ਕੀਨ ਉਚਾਰਾ । ਜੋ ਤੁਮ ਕਰੋ ਭਲੋਂ ਸੰਸਾਰਾ । 
ਸੁਨਤ ਉਠੇ ਪਟ ਕਟਿ ਕਸ ਸੁਆਮੀ । ਭਗਤ ਸਿੰਘ ਗੁਰ ਅੰਤਰਜਾਮੀ । 7311 
ਬੌਹੰੜ ਤਰ ਪੁਰਬ ਦਿਸ ਹੋਇ । ਕਰ ਪੰਕਜ ਗੁਰ ਕਹੀ ਖਲੌਇ । 
ਸਤਿਨਾਮ ਕਹਿ ਟਕ ਲਗਾਯੋ । ਨਾਮ ਕੌਲਸਰ.ਮੁਖਹੁੰ ਅਲਾਯੋਂ । 732 ॥ 
ਦੋਹਰ” 
ਮਾਘੀ ਕੀ ਸੰਗਤ ਅਈ ਸੀ ਗੁਰ ਦੇਖ ਉਦਾਰ । 
ਕਾਰ ਕਰੈ ਜੋ ਯਾਹਕੀ ਲਹੈ ਸਾਰ ਫਲ ਚਾਰ ।। 733 ॥ 
ਚੌਪਈ 
ਹੁਮ ਹੁਮਾਇ ਸੈਗਤ ਸਭ ਧਾਈ । ਕਾਰ ਪੌਟ” ਸਭ ਸੀਸ ਉਠਾਈ । 
ਸੀ ਮੁਖ ਤਾਂਕੀ ਉਪਮ ਉਚਾਰੀ ।। ਜੋਉ ਇਸਨਾਨ ਕਰੋ ਨਰ ਨਾਰੀ । 734 ॥ 
ਜੋ ਇਛਾ ਧਰਿ ਕਰੈ ਇਸਨਾਨਾ । ਇਛਾ ਪੂਰ ਧਾਰ ਸੁਖ ਨਾਨਾ । 
ਪੁਤ ਹੇਤ ਜੋ ਇਸਤਰੀ ਨਾਵੈ । ਏਕ ਬਰਸ ਮਹਿ ਸੁਤ ਉਪਜਾਵੈ ।। 735 ॥ 
ਦੋਹਰਾ 
ਔਰ ਇਛਿਯਾ ਜੌ ਕਰੇ ਲਹੈ ਸੋਇ ਸੁਖਦਾਇ । 
ਭਗਤ ਸਿੰਘ ਇਹ ਭਾਂਤ ਵਚ ਸੀ ਗੁਰ ਮੁਖਹੁੰ ਅਲਾਇ ।। 736 ॥ 
ਸਵੇਯਾ 
ਦੀਨ ਦਇਆਲ ਕਿ੍‌ਪਾਲ ਭਏ ਪ੍ਰਭ ਐਸ ਉਚਾਰ ਕੀਓ ਮੁਖ ਬੰਨਾ ! 
ਤੀਰਥ ਕੌਟ ਕਰੇ ਜਗ ਮਾਹਿ ਤਪ ਦਾਨ ਕੀਏ ਫਲ ਬੋਦ ਅਧੰਨਾ । 
ਯਾਹ ਇਸਨਾਨ ਤੇ ਸੋਇ ਲਹੈ ਨਰ ਔਰ ਸੁਨੋ ਕਵਲਾ” ਧਰ ਚੌਨਾ । 
ਜਬ ਲੌ ਇਹ ਭੂਮ ਆਕਾਸ਼ ਰਹੈ ਤਬ ਲੋ ਰਹਿ ਨਾਮ ਸਦਾ ਸੁਖ ਦੋਨਾ  737॥ 
ਦੋਹਰਾ 
ਸਮਾ ਪਾਇ ਪਕਾ ਬਨੌ ਸੀ ਮੁਖ ਕੀਨ ਉਚਾਰ । 
ਕਹਿ ਕਵਿ ਬੋਹੜ ਉਪਮਾ ਗੁਰੂ ਭਾਖੀ ਅਧਿਕ ਸੁਧਾਰ ।। 738 ।। 
ਸੱਵਯ' 
ਬੋਹੜ ਕੌਠ ਅਖੇ ਬਟ ਹੈ ਸਮ ਕਲਪਤਰੂ ਮਨ ਇਛਤ ਦੇਵੇਂ । 
ਦੀਪ ਜਗਾਇ ਨਿਤਾ ਪ੍ਰਤਿ ਜੌ ਨਰ ਪ੍ਰਜ ਕਰ ਮਨ ਬਾਂਛਤ ਲੌਵੇ । 


#ਅ ਪੌਥੀ ਇਛਾਂ _$ਅ ਤੋਂ ਦ ਪੌਥੀ ਭੋਟ 5 ਪੌਥੀ ਕਉਲਾਂ ਏ ਪੋਥ ਕੌਲਾਂ 


ਅਧਿਆਇ ਨੌਵਾਂ 425 


ਅਰ ਉਚਾਰ ਕਹਾ ਕਰੀਏ ਜਮ ਪੈਥ ਅੰਧੇਰ ਨ ਦ੍ਿਸ਼ਟ ਪਰੇਵੇਂ । 
ਲਛਮੀ ਤਿਯ ਪੁਤ ਕੀ ਇਛ ਕਰੇ ਨਰ ਪਾਵਤ ਸੌ ਨਹਿ ਸੈਸ ਧਰੇਵੇ 739 ॥ 
੧੩ਹਰ। 
ਤੀਰਥ ਬੋਹੜ ਉਪਮਾ ਸੁਨ ਬੁਢਾ ਅੰ ਗੁਰਦਾਸ । 
ਸਭ ਸੈਗਤ ਹਟਖਤ ਭਈ ਕੌਲਾਂ ਅਧਿਕ ਹੁਲਾਸ ॥ 740 ॥ 
ਅਤੜਿਲ 
ਭਗਤ ਸਿੰਘ ਬਹੁ ਆਨੰਦ ਤਾ ਦਿਨ ਹੋਇਓ । 
ਦੁਤੀ ਦਿਵਸ ਤਬ ਮਾਘ ਸੁਦੀ ਸੂਖ ਪੌਇਓ । 
ਥਿਤ ਪੈਚਮੀ ਵਾਰ ਸਸੀ ਪਹਿਚਾਨੀਏ । 
ਹੋ ਕੀਨੋ ਸਰ ਪੁਗਟਾਇ ਉਪਮਾ ਬਹੁ ਜਾਨੀਏ ॥ 741 ॥ 
ਪੁਨ ਕੌਲਾਂ ਕਉ ਧੀਰਜ ਸ੍ਰੀ ਗੁਰ ਧਾਰਿਯੋ । 
ਬਲਿ ਬਲਿ ਕਵਿ ਗੁਰ ਉਪਰ ਮੋਹ ਸਵਾਰਿਓ । 
ਮਹਾਂ ਮੂੜ ਮਤਿ ਹੀਨ.ਸੁ'ਅਪਨੀ ਦਇਆ ਸਿਉ” । 
ਹੋ ਪਾਵਨ ਪਤਿਤ ਕਰਾਇ ਦਾਸਿ ਕਰਿ ਮਯਾ ਸਿਉ” ।। 742 ॥ 
ਦੌਹਰਾ 
ਸਾਹਿਬ ਬੁਢੇ ਕਾ ਪ੍ਰਭ ਕਰ ਪੰਕਜ” ਗਹਿ ਲੀਨ । 
ਜਾਮ ਢੋਇ ਦਿਨ ਆਇ ਤਬ ਤਹਿੰਤੇ ਪਿਆਨਾ ਕੀਨ ॥ 743 । 
ਚੌਪਈ 
ਆਇ ਤਖਤ ਪ੍ਰਭ ਬੈਦਨ ਕੀਨੋ । ਬੈਠੇ ਹਰਖ ਅਧਿਕ ਮਨ ਲੀਨ । 
ਕਥਾ ਬਿਸਾਲ ਕੌਲਸਰ ਭਾਈ । ਪੁਰਨ ਭਈ ਅਧਿਕ ਸੁਖਦਾਈ ।। 744 ॥ 
ਕਥਾ ਵਿਵਾਹ ਅਗ ਸੁਨ ਪਿਆਰੇ । ਸ੍ਰੀ ਗੁਰੁ ਕੀਨ' ਜੈਸ ਸੁਧਾਰੇ । 
ਕਰੀ ਸਗਾਈ ਰਾਮੋ ਜਬਹੀ । ਪਾਯੋ ਹਰਖ ਭਾਰ ਮਨ ਤਬਹੀ ।॥ 745 ॥ 
ਦਹਰਾ 
ਸਹਿਰ ਵਟਾਲੇ ਜਾਇ-ਕੌ ਅਪਨੇ ਭਵਨ” ਮਝਾਰ । 
ਸਭ ਬਿਤਾਂਤ ਨਿਜ ਨਾਰ ਕੌ ਕੀਨੋ ਹਰਖ ਉਚਾਰ ।॥ 746 ।। 
ਚੌਪਈ 
ਸੁਨ ਸੁਖਦੇਈ ਬਹੁ ਸੁਖ ਪਾਯੋ । ਪਤਿ ਕੋ ਧੈਨ ਧੰਨ ਬਚਨ ਅਲਾਯੋ । 
ਮਮ ਪਤੀ ਕੇ ਭਾਗ ਅਪਾਰਾ । ਇਰੁ ਮਿਸ ਸ੍ਰੀ ਗੁਰੁ ਦੇਹਿ /ਦਿਦਾਰਾ ॥ 747। 
ਸਭ ਪਰਿਵਾਰ ਸਰਨ ਹਰਖ ਧਰਾਇ । ਜਗਤ ਗੀਤਿ ਕੀਨੀ ਸੁਖ ਪਾਇ । 
ਸਭ ਪੁਰ ਜਨ ਇਮ ਹਰਖ ਧਰਾਵੈ । ਸੂਨ ਵਿਵਾਹ ਸੀ ਗੁਰੁ ਕਰਿ ਆਵੈ ॥ 748 । 


॥% ਧ੩੧ ਕਰਤ “ਟ ਪੋਥੀ ਕਮਲ 'ਐਅ ਧੌਥੀ ਸਦਨ 


426 ਗੁਰ ਬਿਲਾਸ ਪਾਤਸ਼ਾਹ] ੬ 


ਦੋਹਰਾ 

ਸਫਲ ਨੌਨ ਹਮ ਹੋਹਿੰਗੇ ਪੁਰ ਜਨ ਐਸ ਅਲਾਇ । 

ਤੀਨ ਮਾਸ ਸੁਖ ਸਿਉ ਥਿਤੇ ਅਯੋ ਮਾਘ ਸੁਖਦਾਇ ॥ 749 ॥ 

ਰ ਚੌਪਈ 

ਰਾਮ ਮਨ ਮਹਿ ਕੀਨ ਬਿਚਾਰਾ । ਨਿਜ ਨਾਰੀ ਸਿਉ ਬਚਨ ਉਚਾਰਾ । 

ਪਿਆਰੀ ਸੁਨ ਮੋ ਮਨ [ਮਹਿ]! ਆਵੈ । ਪ੍ਰਾਨ ਵਿਸਾਸ ਨ ਕੋਉ ਪਾਵੈ ॥ 750 ॥ 

ਤਾਂਤੇ ਕੀਜੈ ਸੁਤਾ ਵਿਵਾਹੂ । ਮੌਰੇ ਮਨ ਮਹਿ ਅਧਿਕ ਉਮਾਹੂ । 

ਸੁਨ ਸੁਖਦੇਈ ਔਸ ਅਲਾਲੋ । ਪਤਿ ਕਾਰਜ਼ ਨਹਿ ਦੇਰ ਸੁਹਾਯੋ । 751 । 
ਦੋਹਰਾ 

ਦਰਸ ਕਰੋਂ ਸ੍ਰੀ ਗੁਰੂ ਕਾ ਪੂਰਨ ਇਛ ਕਰਾਇ ' 

ਬਾਬਾ ਗੁਰੁਦਿਤਾ ਨਾਮ ਜਿਹ ਸੌ ਇਹ ਸੁਤਾ ਸੁਭਾਇ । 752॥ 
ਚੌਪਈ 

ਪਰਸਪਰ ਹਰਖ ਦੁਹੂ ਮਨ ਪਾਯੋ । ਸਭ ਪਰਵਾਰ ਨਿਜ ਬੋਲ ਪਠਾਯੋ । 

ਪ੍ਰਛ ਸਲਾਹਿ ਤਾਹਿ ਭਲ ਗਾਈ । ਉਤਮ ਦ੍ਰਿਜ ਤਬ ਬੋਲ ਪਠਾਈ ।। 753। 
ਦੋਹਰਾ 

ਰਾਮ ਦ੍ਰਿਜ ਕੋ ਬੈਦਨਾਂ ਕੀਨੀ ਧਰਿ ਪਰਸਾਦਿ । 

ਮੁਖ ਸਿਉ ਕਹਿ ਸਾਹਾ ਕਹੋ ਸੰਦਰ ਜਗ ਮਿਜਾਦ ।। 754। 

ਬਾਬਾ ਗੁਰਦਿਤਾ ਪੁਤ ਗੁਰੁ ਜਾਕਾ ਜੂਪ ਅਪਾਰ । ੍ 

ਨਤੀ£ ਨਾਮ ਸੁ ਮਮ ਸੁਤਾ ਹੈ ਦਿਜ ਕਹੋ ਬਿਚਾਰ ।। 755 ।। 
ਚੰਪਈ 

ਸੁਨਤ ਨਾਮ ਦਿਜ ਆਨੰਦ ਪਾਯੋ । ਸੋਧ ਦਿਵਸ ਮੁਖ ਐਸ ਅਲਾਯੋਂ । 

ਵਿਸਾਖ ਇਕੀਸ ਦਿਵਸ ਸੁਖਦਾਈ । ਸਾਹਾ ਕਹਿਯੌ [ਬਿਪ੍ਰ]" ਹਰਖਾਈ ।। 756 ॥ 

ਸੁਨਤ ਸਭੀ ਮਨਿ ਆਨੰਦ ਕੀਨੋ । ਸ੍ਰੀ ਗੁਰ ਨਿਕਟ ਬਿਪ੍ਰ ਪਠਿ ਦੀਨੋ । 

ਸਾਹਾ ਲਿਖਿਤ ਬਹੁ ਬਿਨਤ ਲਿਖਾਈ । ਆਯੋ ਵਿਪ੍ਰ ਸਤਿਗੁਰ ਨਿਕਟਾਈ ॥ 757। 
ਦੋਹਰਾ 

ਬੈਠੇ ਸ੍ਰੀ ਗੁਰ ਤਖਤ ਪੈ ਸਭ ਸੌਭਾ ਜਸੁ ਕੇਤ । 

ਅਸੀਰਵ'ਦ ਲੋ ਦ੍ਰਿਜ ਕਹਾ ਹੈ ਪ੍ਰਭ ਕ੍ਰਿਪਾ ਨਿਕੇਤ ॥ 758॥ 
ਚੌਪਈ 

ਸਰ ਗੁਰ ਦਿਜ ਕਾ ਆਦਰ ਕੀਨੇ । ਨਿਕਟ ਬੌਠਾਇ ਭਾਰ' ਸੁਖ ਦੀਨੋ । 

ਪੁਨਾ ਪੂਛ ਕਿਸ ਚਿਸ ਤੇ ਆਏ । ਹਾਥ ਜੌਰ ਦ੍ਰਿਜਿ ਬਿਨਤ ਅਲਾਏ ॥ 759॥ 


ਅ ਪੋਥੀ ਵਿਚੋ” % ਤੋਂ ਏ ਪੌਥੀ ਅਨੁੰਤੀ $ਅ ਪੋਥੀ ਵਿਰੋ' “ਅ ਤੇ ਏ ਪੌਥ) ਅਧਿਕ 


ਅਧਿਆਇ ਨੁੰਵਾਂ 427 


ਹੈ ਪ੍ਰਭ ਤੀਨ ਲੋਕ ਕੇ ਗਿਆਤਾ । ਨਰ ਅਨਹਰ ਮਾਹਿ ਪੂਛੌ ਗਾਥਾ । 
ਰਾਮੇ ਪ੍ਰਭ੍ਰ ਜੀ ਮੋਹਿ ਪਠਾਯੋ । ਸ਼ਹਿਰ ਵਟਾਲੇ ਤੇ ਚਲ ਆਯੋ । 760। 
ਟੀ ਦੌਹਰਾ 
ਚਰਨ ਕਮਲ ਨਿਜ ਕੌ ਪ੍ਰਭੂ ਰਾਮੇ ਬਿਨਤ ਲਿਖਾਇ । 
ਪੁਨ ਵਿਵਾਹ ਨਿਜ ਸੁਤਾ ਕਾ ਸਾਹਾ ਪਠਿਓ ਸੁਧਾਇ ।। 761: 
ਚੌਪਈ ਰ 
ਐਸੇ ਕਹਿ ਦਿਜ ਪਾਤੀ ਦਈ । ਆਪ ਸ੍ਰੀ ਗੁਰੁ ਧਰ ਸੁਖ ਲਈ । 
ਤਾ ਮਹਿਂ ਸਾਹਾ ਐਸ ਲਿਖਾਯੋਂ । ਬਿਸਾਖ ਇਕੀਸ ਅਤਿ ਸੁਖ ਪਾਯੋ । 762 ॥ 
ਅੰਗੀਕਾਰ ਵਾਚ ਗਰ ਕੀਨਾ । ਬੁਢੇ ਆਦਿ ਹਰਖ ਬਹੁ ਲੀਨਾ । 
ਕੌਉ ਨਰ ਸੁਨ ਮਹਲੀ" ਆਯੋਂ । ਹਰਖਤ ਸਾਹਾ ਆਨ ਸੁਨਾਯੋ । 763॥ 
ਦੋਹਰਾ 
_ਮਾਤ ਦਮੰਦਰੀ ਮਾਤ ਬਡ” ਸੁਨ ਕਰ ਆਨੰਦ ਧਾਰ । 
ਆਨੰਦ ਵਸ ਤਿਹ ਪੁਰਖ ਕਉ ਦੀਨੋ ਦਾਨ ਅਪਾਰ ॥ 764।। 
ਚੌਪਈ 
ਪਾਇ ਦਰਬ ਨਰ ਦਾਰਦਾ ਖੌਯੋ ! ਗਯੋ ਸਦਨ ਨਿਜ ਆਨੰਦ ਹੌਯੋ । 
ਸੋਵਕ ਸਿਖ ਬਿਪ੍ਰ ਕੀ ਸੇਵਾ । ਆਏ ਮਹਿਲੀ ਪ੍ਰਭੂ ਅਭੇਵਾ !! 765 ।। 
ਆਗੇ ਹਰਖ ਮਾਤ ਸਭ ਧਾਈ । ਪੂਛਿਓ ਕਹ ਤੇ ਪਾਤੀ ਆਈ । 
ਸ੍ਰੀ ਮੁਖ ਕਹਾ ਸੁਨੋ ਮਨ ਲਾਏ । ਰਾਮੋ ਸਾਹਾ ਪਠਿਓ ਲਿਖਾਏ ।। 766 ।। 
ਦੋਹਰਾ 
ਵਿਸਾਖ ਬਿੰਸ ਸਸ ਜਾਨ ਸੁਭ ਤੀਨ ਮਾਸ ਮਧ ਜਾਨ । 
ਬਹੁ ਮੰਗਲ ਉਦਮ ਕਰੋ ਮਾਤ ਨਿਦੇਸ ਬਖਾਨ ।। 767 ॥ 
ਅੜਿਲ 
ਮਾਤ ਗੋਗ ਸੁਨ ਮਨ ਆਨੰਦ ਪਾਇਓ । 
ਹਰਖਤ ਕੀਨ ਬਖਾਨ ਨਾ ਦੇਰ ਲਗਾਇਓ । 
ਸੁਨਤ ਪ੍ਰਭੂ ਸੁਖ ਪਾਇ ਦਮੌਦਰੀ ਹਰਖ ਧਰ । 
ਹੋ ਮੰਗਲ ਕੀਨ ਅਪਾਰ ਕਹਾ ਲੌ ਕਹਾਂ ਵਰ ॥ 768 । 
ਸਵੇਯਾ ਰ 
ਗਾਵਤ ਗੀਤ ਸੁ ਨਾਰ ਨਿਸੀ ਤਹਿ ਬਾਜਨ ਕੀ ਧਨ ਹੋਤ ਅਪਾਰਾ । 
ਬਾਜਤ ਢੌਲ ਤ੍ਰਿਯਾ ਮੁਸਕਾਵਤ ਆਵਤ ਗਾਵਤ ਗੀਤ ਸ੍ਧਾਰਾ । 
ਦੇਵਤੀਆਂ ਬਪੁ ਨਾਰ ਕਰੀ ਮਿਲ ਆਇ ਕਰੈ ਗੁਰ ਗੀਤ ਉਚਾਰਾ । 
ਪ੍ਰਾਤ ਸ੍ਰੀ ਗੁਰ ਬੈਨ ਕਹਿਯੋ ਸਭ ਸੌਜੂ ਕਰੋ ਇਕਤਰ ਅਪਾਰਾ । 769॥ 


“ਅ ਪੰਥੀ ਬਹੂ _ਅ ਤੋਂ ਦ ਪੋਥੀ ਦਰਿਦ 


426 ਗੁਰ ਬਿਲ'ਸੋ ਪਾਤਸ਼ਾਹੀ ੬ 


ਸੋਰਠਾ : 
ਅਨਿਕ ਕੜਾਹੇ ਚਾੜ ਬਹੁ ਪਕਵਾਨ ਸੁ ਕਾਢਿਓ । 
_ਕਰ ਦ੍ਰਿਜ ਮਾਨ ਅਪਾਰ ਦੀਨ ਦਰਬ ਕਰ ਬਿਦਾ ਤਬ ॥ 770 ॥ 
. ਚੌਪਈ 
ਚਤਰਥ ਦਿਨ ਗੁਰ ਭਸੁਰ ਤੋਰਿਓ । ਦਾਨ ਮਾਨ ਦੇ ਹਰਖ ਨਿਹੌਰਿਓ । 
ਆਨੰਦ ਭਾਰ ਬਿਪ੍ਰ ਮਨ ਪਾਯੋ । ਸਹਿਰ ਵਟਾਲੇ ਓਰ ਸਿਧਾਯੋ ॥ 771 ॥ 
ਜਾਇ ਸਦਨ ਰਾਮੇ ਕੇ ਤਬਹੀ । ਕਹੀ ਬਾਤ.ਇਹ ਨਾਂ ਕੀ ਸਬਹੀ.। 
ਸੁਨਤ ਸਭੀ ਮਨ ਆਨੰਦ ਪਾਯੋ ! ਤੁਰਤਹਿ ਬਿਯੋਤ ਬਿਵਾਹ ਬਨਾਯੋ । 772॥ 
ਦੋਹਰਾ 
ਸੈਕੋਚ ਕਥਾ ਕਹਿ ਤਾਂਹਿ ਕੀ ਕਹੇ ਹੋਤ ਬਿਸਤਾਰ । 
ਥੋਰੋ ਤੇ ਬਹੁ ਜਾਨੀਓ ਕਵਿ ਕਉ ਛਿਮਾ ਵਿਚਾਰ ॥ 773 ॥ 
ਚੌਪਈ 
ਇਹ ਠਾਂ ਸੀ ਗੁਰ ਐਸੇ ਕੀਨੀ । ਗੈਗ ਮਾਤ ਕੀ ਆਗਿਆ ਲੀਨੀ । 
ਪ੍ਰਥਮੇ ਸ੍ਰੀ ਗੁਰ ਭਾਜੀ ਲੈ ਕੇ । ਤਖਤ ਦਰਬਾਰ ਬੰਦਨਾ ਕੌ ਕੇ ॥ 774। 
ਭਾਜੀ ਦੇ ਪੁਨ ਸਿਖ ਪਠਾਏ । ਗੋਇੰਦਵਾਲ' ਖੜੂਰ ਸੁਹਾਏ । 
ਡਲੌ ਮੌਸ ਡਰੋਲੀ ਜਾਨ । ਪ੍ਰਭ ਭੇਜੇ ਮੰਡਯਾਲੀ ਮਾਨ ।। 775 ॥ 
੍ "ਕਲ 
ਭਾਜੀ ਸੋਭ ਦਿਸ ਤੋਰਕੌ ਬਾਂਟੀ" ਨਗਰ ਮੰਝਾਰ । 
ਹਰੀ ਚੋਦ ਕੇ ਸਦਨ ਮਹਿ ਪਠੀ ਸੁ ਹਰਖ ਅਪਾਰ ।। 776 ॥ 
ਰ ਚੌਪਈ . 
ਨਿਤ ਨੂਤਨ ਬਹੁ ਮੰਗਲ ਹੋਵੈ । ਗਾਵਨ ਅਬਲਾ? ਬਹੁ ਸੁਖ ਪੌਵੈ । 
ਬਿਧੀਏ ਆਦਿ ਮੁਖ ਜੋ ਦਾਸਾ । ਤਿਨਕੇਂ ਆਇਸ ਕੀਨ ਪ੍ਰਕਾਸ਼ਾ ।੧ 777 ॥ 
ਬਾਜੀ ਅਸਤ ਸਹਸ ਕੀ ਲੀਜੈ । ਔਰ ਸਮਗਰੀ ਇਕਠੀ-ਕੀਜੋ ।। 
ਹੁਤੋ ਚਤਰ ਥੋਰੇ ਮੈ ਜਾਨੀ । ਭਗਤ ਸਿੰਘ ਬਿਧੀਆ ਬਡ ਗਿਆਨੀ ॥ 778 ॥ 
ਦੋਹਰਾ 
ਮਾਨਖ ਪਠ? ਬਿਧੀਏ ਤਬੇ ਸਭੀ ਵਸਤ ਇਕਠਾਇ । 
ਬਾਜੀ ਅਸਤ ਮੰਗਾਇ ਬਹੁ ਭਾਂਤ ਭਾਂਤ ਬਹੁ ਭਾਇ ।। 7794 
ਅੜਿਲ 
ਸੁੰਦਰ ਰਵਿ ਸਮ ਤੇਜ ਸਿਰਗਸਤ ਬਨਾਇਓ . 
ਭਾਂਤ ਭਾਂਤ ਪਕਵਾਨ ਨ ਜਾਤ ਗਨਾਇਓ 1. 


'ਅ ਧੈਥੀ ਬਾਇਓ _£ਅ ਤੇ ਏ ਪੌਥੀ ਨਾਰੀ ” ਪੋਥੀ ਭੇਜਿ 


ਅਧਿਅ'ਇ ਨਵਾਂ 42%. 


ਬਾਜੇ ਬਜਤ ਅਪਾਰ ਨਿਤ ਪ੍ਰਤਿ ਨੇਮ ਸਿਉ” । 

ਹੇ ਤੋਬੂ ਅਧਿਕ ਕਨਾਤ ਲਗਾਈ ਪ੍ਰੰਮ ਸਿਉ' ।। 780 ॥ 
ਦਹਰਾ 

ਭਾਂਤ ਭਾਂਤ ਮੰਗਲ ਭਏ ਕਹਿ ਤਕ ਕਰਉ” ਉਚਾਰ । 

ਜਗਤ ਰੀਤਿ ਜੌਤਕ ਹੁਤੀ ਕੀਨੀ ਆਪ ਸੁਧਾਰ ॥ 78111 
ਚੌਪਈ 

ਆਨੰਦ ਸਿਉ ਦੁਇ ਮਾਸ ਬਿਤਾਏ ।.ਚੜਿਓ ਵਿਸਾਖ ਅਧਿਕ ਸੁਖ ਦਾਏ । 

_ਮੰਹਰੀ ਦਾੜ੍ਹ ਜੀ ਤਬ ਆਯੋ । ਨਾਰੀ ਸੁਤ ਸੋਗ ਹਰਖ ਧਰਾਯੋ ।। 782 । 

ਕਿਪਾ ਸਿੰਧ ਤਬ ਕੀਨਾ ਮਾਨਾ । ਜਾਨ ਪਿਤਾ ਸਮ ਬੰਦਨ ਠਾਂਨਾ । 

ਵਿਸਾਖ ਦਿਵਸ ਜਬ ਤੀਨ ਬਿਹਾਯੋ । ਦਾਸ ਨਰਾਇਨ ਜੁਤ ਤਿਯ ਆਯੋ । 783॥ 

ਆਨ ਸਰਸ ਗੁਰ ਚਰਨ ਗਹਾਏ । ਰੁਇ ਆਗੇ ਕਰ ਬਿਨੇ ਮਹਾਏ। __ 

ਅਤਿ ਆਦਰ ਸੌ ਨਿਕਟ ਬਹਾਯੌਂ । ਦਾਸ ਨਰਾਇਨ ਆਨੰਦ ਪਾਯੋ । 784।। 
ਦੋਹਰਾ 

ਦਯਾ ਕੌਰ ਤਾਂਕੀ ਤਿਯਾ ਮਨ ਮਹਿ ਆਨੰਦ ਧਾਰ । 

ਗੁਰੁ ਮਹਲੀ” ਤਤ ਛਿਨ ਅਈ ਪੁਲਕ ਅੰਗ ਸਰਖ ਕਾਰ । 785 ॥ 

ਰ ਚੌਪਈ 

ਮਾਤ ਦਮੰਦਗੀ ਇਮ ਸੁਨ ਪਾਇ । ਮਮ' ਮਾਤਾ ਬਡ ਹਰਖਤ ਆਇ । 

ਆਗੇ ਹੁਇ ਤਬ ਦਈ ਬਧਾਈ । ਆਨੌਦ ਧਰ ਤਿਹ! ਅੰਕ ਧਰਾਈ” । 786 ।। 

ਗੰਗ ਮਾਤ ਕਉ ਬੋਦਨ ਕੀਨੀ । ਦਯਾ ਕੌਰ ਬਡ ਆਨੰਦ ਲੀਨੀ । 

ਤਬ ਲੱ ਕ੍ਰਿਸ਼ਨ ਚੋਦ ਧਨਵੈਤੀ । ਆਏ ਹਰਖਤ ਅਤਿ ਜਸਵੰਤੀ ॥ 787 ॥ 
ਦੌਹਰਾ 

ਕ੍ਰਿਸ਼ਨ ਚੌਦ ਗੁਰ ਢਿਗ ਗਯੋ ਸੀ ਗੁਰ ਬੰਦਨ ਕੀਨ । 

ਪੰਨਵਤੀ ਮਿਲ ਸਭ ਮਾਤ ਸਿਉ ਹਰਖ ਬਧਾਈ ਦੀਨ ॥ 788 ॥ 
ਚੰਪਈ ੍ 

ਤਬ ਲੰ ਦਵਾਦਸ ਦਿਵਸ ਬਿਤਾਯੌ । ਸਾਂਈ ਦਾਸ ਰਾਮੌ ਜੁਤ ਆਯੋ । 

ਪ੍ਰੰਮ ਸੀਲ ਦੋਨੇ ਸੁਖਦਾਈ । ਪੁਲਕ ਗਾਤ ਛਬ ਕਹੀ ਨਾ ਜਾਈ ॥ 789॥ 

ਸੀ ਗੁਰ ਮਹਲ ਪਗ” ਲਪਟਾਏ । ਕਹੀ ਬਧਾਈ ਮੁਖਹੈ ਆਲਾਏ । 

ਦਯਾ ਸਿ ਬਹੁ ਧੀਰ ਧਰਾਯੋ । ਨਿਜ ਕਰ ਸਿਉ” ਤਿਹ ਸੀਸ ਉਠਾਯੋ । 790 ॥ 
ਦੋਹਰਾ 

ਰਾਮੰ ਮਿਲ ਨਿਜ ਬਹਿਨ ਸਿਉ" ਆਨੰਦ ਭੁਜਾ ਪਸਾਰ । 

ਦਈ ਬਧਾਈ ਹਰਖ ਧਰਿ ਸਭ ਕੌ ਬਦਨ ਧਾਰ ॥ 791॥ 


ਆ 


“% ਪੋਥੀ ਮੰਹਿ % ਤੇ ਏ ਪੌਥੀ ਗਲੋਂ ਲਗਾਈ “£ ਪੌਥੀ ਚਰਨ 


430 ਗੁਰ ਬਿਲਾਸ ਪਾਤਸ਼ਾਹੀ ੬ 


ਸੋਰਠਾ 
ਦਵਾਰਾ ਭਾਗਣ ਆਇ ਨਗਰ ਮੰਡਯਾਲੀ' ਤੇ ਤਬੈ । 
ਸੀ ਗੁਰ ਮਾਨ ਧਰਾਇ ਜਾਨ ਸੁਸਰ ਆਦਰ ਕੀਓ ।। 7921 
ਚੌਪਈ 
ਭਾਗਣ ਮਨ ਮਹਿ ਆਨੰਦ ਪਾਈ । ਸਭੀ ਮਾਤ ਕਉ ਦਈ ਬਧਾਈ । 
ਮਿਲ ਮਰਵਾਹੀ ਆਨੰਦ ਧਾਰ । ਜਾਨ ਮਾਤ ਧਰ ਹਰਖ ਅਪਾਰ ।। 793 ॥ 
ਮਾਤ ਨਾਨਕੀ ਆਨੰਦ ਪਾਵੈ । ਜੋ ਆਵੈ ਤਹ ਮਾਨ ਧਰਾਵੈ । 
ਕੌਕਲ ਕੌਠ ਗਾਇ ਬਹੁ ਨਾਰੀ । ਮਿਲ ਕੇ ਝੁੰਡ ਅਧਿਕ ਸੁਖ ਕਾਰੀ । ?794॥ 
ਦੋਹਰਾ 
ਨਿਤ ਨਰਤਨ ਮੰਗਲ ਭਯੋ ਮੈਂ ਤੇ ਕਹਿਯੋ ਨ ਜਾਇ । 
ਮਮ ਜਿਹਬਾ ਸੇਸ” ਕਥਾ ਬਹੁ ਹੋਤ ਵਿਕਾਰ ਮਹਾਇ ।। 795 ॥ 
ਉਤਮ ਜਨ ਜੇ ਜਗਤ ਮਾਹਿ ਸੁਨਤ ਏਕ ਬਹੁ ਜਾਨ । 
ਸੈਕੋਚ ਕਥਾ ਤੈਸੇ ਕਹਉ” ਲੀਜੌ ਅਧਿਕ ਪਛਾਨ ।। 796 ॥ 
ਸਵੇਯਾ 
ਰੀਤਿ ਕਰੀ ਜਗ ਜੇਤ ਹੁਤੀ ਦ੍ਰਿਵਜ ਭੌਜਨ ਪਾਵਤ ਦਾਨ ਅਪਾਰਾ । 
ਦੇਵਤੀਆ ਬਪੁ ਨਾਰਿ ਬਨਾਇ ਜੁ ਗਾਵਤ ਹਰਖ ਸਹਿਤ ਬਹੁ ਰਾਗ ਸੁਧਾਰਾਂ । 
ਕਾਹੂ ਸਿਆਨ ਨ ਮਾਤ ਕਰੇ ਵਸ ਆਨੰਦ ਵਾਰਤ ਬਿਤ ਹਜਾਰਾ । 
ਦੂਰ ਤੇ ਦੂਰ ਸੁ ਆਇ ਘਨੇ ਜਨ ਪੁਤ੍ਰ ਵਿਵਾਹ ਗੁਰੂ ਸੁਖ ਕਾਰਾ ॥ 797॥ 
ਦੋਹਰਾ 
ਤੀਨ ਦਿਵਸ ਤਬ ਲੰ ਰਹੋ ਮੰਗਲ ਹੋਤ ਅਪਾਰ । 
ਗੁਰੂ ਆਇਸ ਸਬ ਸਿਉ” ਕਰੀ ਕੀਜੈ ਬਰਾਤ ਤਿਆਰ ॥ 798 ॥ 
ਸਵੇਯਾ 
ਆਇਸ ਐਸ ਸੁਨੀ ਗੁਰੁ ਕੀ ਤਬ ਬਾਜਤ ਭੇ ਅਤਿ ਬਾਜ ਅਪਾਰਾ । 
ਅਬਿਰ ਕਰੀ ਸਜ ਸ੍ਰੋਦਰ ਹੈ ਰਥ ਉਤਮ ਪਾਲਕੀ ਸੌਭ ਸੁਪਾਰਾ । 
ਰੈਨ ਪਰੀ ਪ੍ਰਭਾਤ” ਭਯੋ ਦਿਨ ਮਾਸ ਬਿਤੀਤ ਸੁ ਵਿਸੌਤ ਸਾਰਾ । 
ਸਾਤ ਸੁ ਸਜੂਤ ਬਿਪ੍ਰ ਬੁਲਾਇਕੌ ਤਯਾਰ ਬਰਾਤ ਬਜਾਇ ਨਗਾਰਾ । 799॥ 
ਧਾਰ ਪੁਸ਼ਾਕ ਗੁਰੂ ਸੁਤ ਸ਼ੰਦਰ ਪੀਤ ਭਲੇ ਪਟ ਅੰਗ ਬਿਟਾਜੈ । 
ਭੁਖਨ ਅੰਗ ਬਡੀ ਛਬਿ ਪਾਵਖ ਦੇਖ ਸਸੀ ਮੁਖ ਪੰਕਜ ਲਾਜੈ । 
ਗਾਵਤ ਭੀ ਅਬਲਾ ਮਿਲ ਸੁੰਦਰ ਕਾਮ ਤਿਯਾ ਪਿਖ ਲਾਜ ਸਮਾਜੈ । 
ਧਾਰ ਪ੍ਰਸਾਦਿ ਪ੍ਰਭੂ ਦਰਬਾਰ ਸੁ ਧਾਰ ਬਿਨੀ ਸੁਤ ਸੋਗ ਸੁ ਛਾਜੈ । 800 । 


'ਅ ਪੌਥੀ ਮੰਡਾਲੀ _ ਪੋਥੀ ਇਕ _£ਅ ਤੋਂ ਦ ਪੌਥੀ ਪੁਨ ਪ੍ਰਾਤ 


ਅਧਿਆਇ ਨੌਵਾਂ 431 


ਦੌਹਰਾ 
ਤਖਤ ਬੈਦਨਾ ਕਰ ਪ੍ਰਭੂ ਸੁਤ ਕਉ ਮਾਥ ਟਿਕਾਇ । 
ਨਿਜ ਨਿਜ ਬਾਹਨ ਸਭ ਚੜ ਜਾਮ ਦਿਵਸ ਤਬ ਆਇ ॥ 801 ॥ 
ਚੌਪਈ 
ਸੀ ਗੁਰ ਭਏ ਤੁਰੰਗ ਅਸਵਾਰ । ਕਿਆ ਉਪਮਾ ਕਵਿ ਸਕੌ ਉਚਾਰ । 
ਬਾਬਾ ਗੁਰਦਿਤਾ ਸੁਖਦਾਈ । ਘੌਰੀ ਚੜੈ.ਜਬੌ ਹਰਖਾਈ ॥ 802 । 
ਬੀਬੀ ਵੀਰੋ ਤਤ ਛਿਨ ਆਇ । ਹਰਖਤ ਆਗੇ ਬਾਗ ਗਹਾਇ । 
ਭਾਰ ਮੌਲ ਕੋਠਾ ਦਧ ਜਾਏ । ਬਾਬੇ ਦੀਨੇ ਹਰਖ ਧਰਾਏ ।। 803 ।। 
ਲੈ ਕੋਠਾ ਬੀਬੀ ਹਰਖਾਇ । ਚਿਰ ਜੀਵ ਮੁਖ ਕਹਾ ਸ੍ਨਾਇ । 
ਦਮੌਦਰੀ ਮਾਤ ਗੌਗ ਮਰਵਾਹੀ । ਮਾਤ ਨਾਨਕੀ ਬਹੁ ਸੁਖ ਪਾਈ ।। 804॥ 
ਦੋਹਰਾ 
ਬਰਾਤ ਬਿਦਾ ਕਰ ਨਾਰ ਬਹੁ ਗਾਵਤ ਮੋਗਲ ਬੈਨ । 
ਹਰਖ ਧਾਰ ਪਾਛੇ ਅਈ ਹਰਖਤ ਅਪਨੇ ਔਨ ॥ 805 ॥ 
ਸਵੈਯਾ 
ਅਗੁ ਬਰਾਤ ਪਿਆਨ ਕੀਓ ਸਮ ਪਾਵਸ' ਕੇ ਧਨ ਬਰਖ ਅਪਾਰਾ । 
ਲਾਂਘ ਪੁਰੀ ਇਕ ਠਾਇ ਭਲੀ ਕਵਿ ਭਾਖਤ ਨਾਮ ਸੁਨੋ ਨਿਰਧਾਰਾ । 
ਮੌੰਹਰੀ ਪਾਲਕੀ ਸਾਜ ਸੁਹਾਵਤ ਨੰਦ ਤਿਸੈ ਸੁਤ ਅਸ੍ਹ ਸੁਆਰਾ ! 
ਔਰ ਰੋਥੋ [ਮਹਿ] ਦਾਤ੍ਹ ਬਿਰਾਜਤ ਚੰਦ ਹਰੀ ਰਥ ਹੌਰ ਨਿਹਾਰਾ । 806 ॥ 
ਕਿਸ਼ਨ ਸਸੀ ਪੁਨ ਦਾਸ ਨਰਾਇਨ ਸੁੰਦਰ ਸਾਜ ਚੜੋ ਗਜ ਸੋਹਤ । 
ਦਵਾਰਾ ਸੁ ਅਸੂ ਸੁਆਰ ਭਯੋ ਛਬ ਭਾਰ ਭਈ ਦਿਖ ਦੇਵ ਬਿਮੰਹਤ । 
ਸਾਂਈ ਦਾਸ ਵਿਚਾਰ ਕਰੀ ਮਮ ਕੈਂਸ ਕਰਾਂ ਚੜ ਯਾਨ ਸੁਰੋਹਿਤ । 
ਰਕਾਬ ਗਹੀ ਗੁਰ ਅਸਵਹਿੰ ਕੀ ਪਗ ਪੰਕਜ ਨੈਨ ਚਲੈ ਮਗ ਜੌਹਤ ॥ 807 ॥ 
ਦਹਰਾ 
ਬਢੇ ਅਰੁ ਗੁਰਦਾਸ ਕਉ ਸ੍ਰੀ ਗੁਰ ਕਹਾ ਸੁਨਾਇ । 
ਦਰਬਾਰ ਤਖਤ ਸੇਵਾ ਕਰੋਂ ਰਹੋ ਇਹਾਂ ਸੁਖ ਪਾਇ ॥ 808 ॥ 
ਚੌਪਈ 
ਕਰ ਬਦਨ ਸੋ ਪਾਛ ਹਟਾਏ । ਬਰਾਤ ਹਰਖ ਬਹੁ ਬਾਜ ਬਜਾਏ । 
ਫੈਲ ਛਬੀਲੇ ਅਸ੍ਹ ਨਚਾਵੈ । ਦਿਖ ਬਰਾਤ ਸੁਰ ਬਲਿ ਬਲਿ ਜਾਵੈ । 809॥ 
ਚਲਤ ਬਰਾਤ ਪਾਇ ਸੁਖ ਐਸੇ । ਗੈਗ ਤੁਰੈਗ ਅਨੰਗਤ ਜੋਸੇ । 
ਸਾਂਈ ਦਾਸ ਮਨ ਮਹਿ ਸੁਖ ਪਾਵੈ । ਦੇਖ ਚਰਨ ਗੁਰ ਬਲਿ ਬਲਿ ਜਾਵੈ ।810॥ 





॥ਅ ਪੋਥੀ ਬਰਧ' 


432 ਗੁਰ ਬਿਲਾਸ ਪਾਂਤਸ਼ਾਂਹੀ ੬ 


ਦੌਹਰਾ 

ਭਗਤ ਸਿੰਘ ਗੁਰ ਦੇਖ ਦਿਖ ਸਾਂਈ ਦਾਸ ਇਹ ਭਾਇ । 

ਉਤ_ਅਸ੍ਰ ਆਏ ਤਹਾਂ ਕਹਾ ਚੜਹੁ ਸੁਖ ਪਾਇ ॥ 811॥ 
ਅਤਿਲ 

ਸਾਂਈ ਦਾਸ ਕਰ ਬਦਨ ਐਸ ਅਲਾਇਓ । 

ਹੂਜੌ ਆਪ ਸਵਾਰ ਮੌਹਿ ਨਹਿ ਭਾਇਓ । 

ਹਉ” ਸੇਵਕ ਪਦ ਪੰਕਜ ਚਲਉ” ਨਿਹਾਰ ਮਗ । 

ਹੋ ਤੁਮ ਸਵਾਮੀ ਮਮ ਦਾਸ ਕਾਹ ਪ੍ਰਭ ਮੋਹ ਠਗ ॥ 812 । 

੍ ਸਵੈਯਾ 

ਬੈਨ ਸੁਨੇ ਰਸ ਰੀਤਿ ਭਰੇ ਪ੍ਰਭ ਪ੍ਰੰਮ ਧਰੇ ਤਹਿ ਅੰਕ ਲਗਾਯੋ । 

ਸੁੰਦਰ ਸਾਜ ਕਰੀ ਜਹਿ ਛਾਜਤ ਤਾ ਪਰ ਬੈਠ ਸ ਤਾਂਹਿ ਬਹਾਯੋ । 

ਰਾਜਤ ਮਧ ਅਪਾਰ ਦੋਊ ਜਨ ਪਾਰਥ ਅੰ ਬ੍ਰਿਜ ਨਾਥ ਸੁਹਾਯੋ । 

ਬਾਲ ਕਵੀ ਕਹਿ ਸੋਤ ਸੁਨੋ ਮਧ ਤੀਨ ਪੁਰੀ ਪ੍ਰਭ ਐਸ ਨ ਪਾਯੋ ॥ 813 ॥ 

ਕੰਤਕ ਪੰਥ ਅਪਾਰ ਕੀਏ ਕਵਿ ਭਾਖਤ ਠੌਰ ਇਸੇ ਬਰਮਾਵੈ । 

ਬਰਾਤ ਅਪਾਰ ਅਪਾਰ ਕਥਾ ਸਭ ਮੁੜ ਕਵੀ ਕਛੁ ਭੇਦ ਨਾ ਪਾਵੈ । 

ਬੈਠ ਰਹੇ ਮਮ ਆਇ ਮੁਖਬੁੰਜ ਆਪ ਕਿਪਾ ਕਰ ਗਾਥ ਅਲਾਵੈ । 

ਜਾਹਿ ਸੁਨੇ ਮਨ ਹੋਤ ਸੁ ਆਨੰਦ ਸਾਰ ਸੁਖੋ ਭਵ ਦੁਖ ਮਿਟਾਵੈ ॥ 814 ॥ 
ਦੌਹਰਾ 

ਕਹਾਂ ਲਗ” ਬਰਨਨ ਕਰਹੰ`' ਮੰਗਲ ਪੰਥ ਅਪਾਰ । 

ਉਚੇ ਕੌ ਸੁਭ ਗ੍ਰਾਮ ਲਖ ਡੇਰਾ ਕੀਨ ਸੁਧਾਰ ॥ 815 ॥ 

ਰ੍ ਚੌਪਈ 

ਸੁਧ ਰਵਿ ਦਿਨ ਪ੍ਰਭ ਕੀਨ ਪਯਾਨਾ । ਡੇਰਾ ਕਰ ਤਿੰਹ ਕ੍ਰਿਪਾ ਨਿਧਾਨਾਂ । 

ਤਹਿ ਸਥਾਨ ਗੁਰੂ ਨਾਨਕ ਕੇਰਾ । ਸਬ ਬਰਾਤ ਜੁਤ ਦਰਸ਼ਨ ਹੋਰਾ । 816॥ 

ਸਾਂਈ ਦਾਸ ਗੁਰ ਭੁਜਾ! ਗਹਾਨੀ । ਕਰ ਪ੍ਰਕਰਮਾ ਬੋਦਨ ਠਾਨੀ । 

ਕਰ ਬਦਨ ਬੌਠੇ ਨਿਕਟਾਇ । ਸਾਂਈ ਦਾਸ ਤਬ ਬਿਨੈ ਅਲਾਇ ।। 817 ॥ 
ਦੌਹਰਾ 

ਦੀਨ ਦਯਾਲ ਮੌ ਕਉ ਕਹਉ ਇਹੁ ਕਾਂਕੋ ਅਸਥਾਨ । 

ਕਿਹਿ ਨਮਿਤ ਇਹ ਠਾਂ ਅਏ ਹੋਂ ਪ੍ਰਭ ਕਿਪਾ ਨਿਧਾਨ ॥ 818 ॥ 
ਸਵੈਯਾ 

ਤਾਹਿ ਬਿਨ ਸੂਨ ਦੀਨ ਦਯਾਲ ਕ੍ਰਿਪਾਲ ਭਏ ਬਚ ਐਸ ਅਲਾਏ 

ਆਪ ਮੁਰਾਰ ਪ੍ਰਭੂ ਕਰਤਾਰ ਸ੍ਰੀ ਗੁਰ ਨਾਨਕ ਤੇਜ ਮਹਾਏ । 


“ਅ ਪੋਥੀ ਕੌਠ “ਅ ਪੌਥੀ ਤਕ “ਅ ਤੋਂ ਦ ਪੌਥੀ ਬਸੌਹ 


ਅਧਿਆਇ ਨਵਾਂ 433 


ਸਾਂਤ ਕਰਾਇ ਪੁਜਾਇ ਦਿਜੋਤਮ ਧਾਰ ਭਲੇ ਪਟ ਪੀਤ ਸੁਹਾਏ । 
ਸਲਤਾਨ ਪੁਰੇ ਚਲ ਆਏ ਇਹਾਂ ਨਿਜ ਹੇਤ ਵਿਵਾਹ ਇਸਨਾਨ ਕਰਾਏ ।।819 । 
ਦੌਹਰਾਂ 
ਵਿਵਾਹ ਵਸਤ ਇਹ ਠੌਰ ਧਰ ਬਹੁਰ ਬਟਾਲੇ ਜਾਇ । 
ਸਾਂਈ ਦਾਸ ਜੋ ਦਰਸ ਕਰ ਇਹ ਨਾਂ ਜਨਮ ਨ ਆਇ ॥ 820 ॥ 
ਚੌਪਈ 
ਸਾਂਈ ਦਾਸ ਸੁਨ [ਮਾਥ ਝੁਕਾਯੋ]'। ਅਤਿ ਆਨੰਦ ਨਿਜ ਮਨ ਮਹਿ ਪਾਯੋਂ । 
ਵਿਵਾਹ ਸਾਜ ਜੇਤਕ ਸੋਗ ਆਵਾ । ਬਿਧੀਏ ਕਉ ਗੁਰ ਸਭ ਸੰਪਾਵਾ । 
ਬਹੁ ਸੁਖ ਸਿਉ ਤਿਹ ਰੈਨ ਬਸਾਏ । ਪ੍ਰਾਤ ਬਰਾਤ ਨਿਸ਼ਾਨ ਬਜਾਏ । 
ਚਲੇ ਹਰਖ ਧਰ ਬਡ ਛਬਿ ਹੋਈ । ਹੋਤ ਨਿਹਾਲ ਦਰਸ ਕਰ ਜੋਈ । 821॥ 
ਦੋਹਰਾ 
ਜਹਾਂ ਬੈਠ ਗੁਰ ਬੈਠ ਹਹਿ ਚਲਤ ਜਹਾਂ ਚਲ ਜਾਇ । 
ਸਾਂਈ ਦਾਸ ਸਮ ਭੌਰ ਕੌ ਗੁਰ ਪਦਾ” ਕਮਲ ਲੁਭਾਇ ।। 822 ॥ 
ਰ ਸੋਰਠਾ 
ਜਾਮ ਦਿਵਸ ਜਬ ਆਇ ਕੌਸ ਵਟਾਲਾ ਅਗ੍ਰ ਦਿਖ । 
ਡੇਰਾ ਕੀਓ ਬਨਾਇ ਕਿਪਾ ਸਿੰਧ ਅਤਿ ਹਰਖ ਸਿਉ ।। 823 ।। 


੫ 


ਸਵਗਾ 
ਬਾਜ ਬਰਾਤ ਕੇ ਕਾਨ ਸੁਨੇ ਤਬ ਲੌਕ ਪੁਰੀ ਮਨ ਮਹਿ ਉਮਗਾਏ । 
ਭਾਰੀ ਆਨੰਦ ਕੀਓ ਮਨ ਮਹਿ ਸੂਨ ਬ੍ਰਾਤ ਅਈ ਗੁਰ ਸੋਗ ਸੁਹਾਏ । 
ਆਵਹਿੰਗੇ ਗੁਰ ਦਰਸ ਕਰਹਿ ਹਮ ਦਰਸ਼ਨ ਤੇ ਅਘ ਓਘ ਨਸਾਏ । 
ਗਾਵਤ ਨਾਰਿ ਬਿਚਾਰ ਕਰਹਿਂ ਅਲਿ? ਭਾਗ ਵਡੇ ਹਮ ਦਰਸ਼ਨ ਪਾਏ । 824 । 


ਦੌਹਰਾ 
ਬਡ ਆਨੰਦ ਰਾਮੇ ਕੀਓ ਸਜੋ ਸਾਜ ਸੁਖ ਸਾਥ । 
ਅਗੁ ਉਡੀਕਤ ਔਸ ਹੀ ਕਬ ਆਵਹਿ ਮਮ ਨਾਥ ॥ 825 ॥ 
ਚੌਪਈ 
ਪਟ ਭੂਖਨ ਭਾਂਜਨ ਪਕਵਾਨਾ । ਦਧ ਚਿਰਵਾ ਨਹਿ ਜਾਤ ਬਖਾਨਾ । 
ਘਨੀ ਨਕਾਵਰ ਲਾਦ ਚਲਾਈ । ਅਗਵਾਨ ਹਾਥ ਉਪਹਾਰ ਪਠਾਈ ॥ 826 । 
ਨਿਤ ਕ੍ਰਿਆ ਗੁਰ ਠਾ ਏਹੁ ਕਰਹਿ । ਬੈਠੇ ਪਟ ਭੂਖਨ ਤਨ ਧਰਹਿ । 
ਬਜਾਵਤ ਬਾਜ ਦੇਖ ਅਗਵਾਨਾਂ ! ਬਰਾਤ ਹਰਖ ਨਿਜ ਹਨੌ` ਨਿਸ਼ਾਨਾ । 827 । 


1% ਪੁੰਥੀ ਵਿਚੋ” ”ਦ ਪੁੰਥੀ ਚਰਨ “ਅ ਪੌਥੀ ਸਖੀ 


434 ਗੁਰ ਬਿਲਾਸ ਪਾਤਸ਼ਾਹੀ ੬ 


ਦੌਹਰਾ __ 
ਜਾਮ ਦਿਵਸ ਤਬ ਲੌ ਰਹਾ ਲਗੇ ਚਲਨ ਅਗਵਾਨ । 
ਧਰ ਭੇਟਾ ਬਿਨਤੀ ਕਰੀ ਚਾਲਹੁ ਕਿਪਾ ਨਿਧਾਨ । 828 ॥ 
ਸਵੈਯਾ 
` ਧੀਰ ਦਈ ਪ੍ਰਭੁ ਭੇਟ ਲਈ ਸਭ ਬਾਂਟ ਦਈ ਮਨੋ ਆਨੰਦ ਪਾਯੋ । 
ਬਾਹਨ ਸਾਜ ਬਰਾਤ ਚੜੀ ਨਿਜ ਮੰਗਲ ਬਾਜ ਅਨੇਕ ਬਜਾਯੋਂ । 
ਕਲਿਤ ਅੰਬਾਰ ਬਿਰਾਜ ਪ੍ਰਭੂ ਢਿਗ ਨਾਰ ਖਵਾਹਰੀ ਨਾਹ ਸੁਹਾਯੋਂ । 
ਸ਼ੰਦਰ ਐਸ ਸਰੂਪ ਕੇ ਉਪਰ ਦਾਸ ਕਵੀ ਪਿਖ ਮੌਲ' ਝੁਕਾਯੋ ॥ 829 ॥ 
ਦੋਹਰਾ 
ਭਗਤ ਸਿੰਘ ਤੇ ਲਾਗੀਆਂ ਆਮਦਨ ਹੋਤ ਅਪਾਰ । 
ਹੌਕ ਭੂਪ ਅਨਗਨ ਭਏ ਦਾਰਦ ਸਗਲ ਕਉ ਟਾਰ ॥ 830 ॥ 
ਚੌਪਈ 
ਪਾਵਸ ਸਮ ਬਰਖਾ ਧਨ ਹੋਈ । ਰਹਾ ਨ ਰੋਕ ਪੁਰੀ ਮਹਿੰ ਕੋਈ । 
ਨਗਰ ਪ੍ਰਵੇਸ਼ ਕੀਨ ਸੁਖ ਪਾਯੋ । ਨਰ ਨਾਰੀ ਦਿਖ! ਅਨੰਦ ਧਰਾਯੋ । 831 ॥ 
ਬਹੁ ਸੋਭਾ ਦਾਇਕ ਸੌ ਸਦਨਾ । ਰਤ ਪਤਿ ਸਕ੍ਰ ਮਾਨ ਦਿਖ ਕਦਨਾਂ । 
ਧਾਰ ਬਿਨੇ ਡੇਰਾ ਤਹਿ ਦੀਨੋ । ਯੁਤ ਬਰਾਤ ਗੁਰ ਹਰਖਤ ਕੀਨੋ ॥ 832 ॥ 
ਦੋਹਰਾ 
ਦੇਖ ਦੇਵ ਤਾਂ ਦਿਵਸ ਪੁਰ ਉਪਮਾਂ ਮੁਖਹੁ ਉਚਾਰ । 
ਹਮਤੇ ਉਤਮ ਨਗਰ ਜਨ ਤਨ ਧਰਿ ਪ੍ਰਭੂ ਦਿਦਾਰ । 833 ॥ 
ਚੌਪਈ. 
ਰਾਮੇ ਅਨਗਨ ਦਰਬਾ ਪਠਾਯੋ । ਜੋ ਜਿਹ ਇਛ ਸੋਈ ਤਿਹ ਪਾਯੋ । 
ਦਿਵਸ ਬਿਹਾਯ ਚੈਨ ਤਬ ਆਈ । ਮਿਲਨੀ ਹਿਤ ਗੁਰ ਪਠੇ ਬੁਲਾਈ ॥ 834 ॥ 
ਸਰੀ ਗੁਰ ਚਲੇ ਮੁਖੀ ਸੈਗ ਲੀਨੇ । ਬਾਜ ਬਜਾਇ ਹਰਖ ਬਹੁ ਕੀਨੇ । 
ਬਾਜੀ ਅਸਤ ਚਲੋ ਘਨ ਆਗੇ । ਚਲਤ ਬਰਾਤ ਸੋਗ ਸੁਰ ਪਾਗੇ । 835।॥ 
ਦਹਰਾ 
ਬਹੁ ਹਵਾਇ ਨਭ ਕਉ ਚਲੀ ਮਨੌ ਬੁਲਾਵਨ ਦੇਵ । 
ਆਵਹੁ ਦੇਰ ਲਗਾਇ ਕਤ ਮਿਲਨੀ ਕਰਤ ਅਭੇਂਵ ।! 836 1 
ਅਤੜਿਲ 
ਗਰਿ ਔਚਰ ਧਰਿ ਰਾਮਾ ਅਗ੍ਰ੍‌ ਸਿਧਾਯੋ । 
ਭੁਖਨ ਪਟ ਹੈ ਦਾਸੀ ਭੇਟਾ ਲਿਆਇਓ । 


ਲਿਟ 
1% ਤੇ ਏ ਪੌਥੀ ਮਾਥ 5ਅ ਪੌਥੀ ਪਿਖ “ਅ ਪੋਥੀ ਧਨ ਧਨ 


ਅਧਿਆਇ ਨਵਾਂ 435 


ਕਹਿ ਦਿਜ ਮਿਲ ਗੁਰ ਅੰਕ ਦੇਰ ਨਹਿ ਠਾਨੀਏ । 

ਚੌ ਰਾਮੈ ਕੀਨ ਉਚਾਰ ਦਾਸ ਮਮ ਜਾਨੀਏ ।। 837 ॥ 
ਤੀਨ ਲੋਕ' ਪਤਿ ਸਵਾਮੀ ਸ੍ਰੀ ਗੁਰ ਜਾਨ ਕੈ । 

ਧਰ ਭੇਟਾ ਗੁਰ ਆਗ ਚਰਨ ਸਿਰ ਠਾਂਨ ਕੈ । 

ਦਯਾ ਸਿੰਧ ਨਿਜ ਕਰ ਸਿਉ ਸੀਸ ਉਠਾਇਓ । 

ਹੋ ਕਰ ਨਾਂਢਾ ਸਮੁਹਾਇ ਸੁ ਧੀਰ ਧਰਾਇਓ ॥ 838 ।। 


ਦੌਹਰਾ 
ਹਰਖਿ ਸਦਨ ਰਾਮਾ ਗਯੋ ਸ੍ਰੀ ਗੁਰ ਪਾਛ ਹਟਾਇ । 
ਬਾਬ ਰਾਜਤ ਅਸਵਨੀ ਸਰਗਸਤ ਛਟਾ ਛਬਿ ਪਾਇ ।1 839। 
ਚੌਪਈ 
ਰੀਤਿ ਹੇਤ ਤਬ ਸਦਨ ਬੁਲਾਏ । ਬਾਬਾ ਗਯੋ ਹਰਖ ਮਨ ਪਾਏ । ਰ 
ਅਬਲਾ ਦੇਖ ਰੂਪ ਸੂਖ ਪਾਯੋ । ਧੰਨ ਧੰਨ ਨਿਜ ਮੁਖਹੁ ਅਲਾਯੋ ।। 840 ।! 
ਹ ਅਲੀ ਨਤੀ ਨਾਹਿ ਰੂਪ ਅਪਾਰਾ । ਤਿੰਹ ਲਾਇਕ ਬਿਧਿ ਆਹਿ ਸਵਾਰਾ । 
ਇਹੁ ਜੋਰੀ ਜੁਗ ਚਾਰ ਰਹਾਵੈ । ਦੇਖ ਨਾਰ ਅਸ ਬਲ ਬਲ ਜਾਵੈ ॥ 841 ॥ 
ਦੋਹਰਾ 
ਬਾਜੀ ਆਤਸ਼ ਚਲਾਇ ਬਹੁ ਜਨ ਵਾਸੇ ਗੁਰ ਆਇ। 
ਬਾਬਾ ਰੀਤਿ ਕਰਾਇ ਗ੍ਰਿਹ ਆਯੋ ਹਰਖ ਧਰਾਇ ।। 842 ॥ 


ਸੋਵਯਾ 
ਦੰਹੁ ਦਿਸ ਆਨੰਦ ਭਾਰੀ ਭਯੋ ਨਿਸ ਜਾਮ ਬਿਤੀਤ ਭਈ ਸੁਖਦਾਈ । 
ਭੋਜਨ ਹੇਤ ਬੁਲਾਇ ਪਠੇ ਗੁਰ ਬਾਜ ਬਜਾਇ ਚਲੋ ਸੁਖ ਪਾਈ । 
ਪਾਵੜ ਪਾਟ ਪੜੇ ਬਹੁ ਅਗ੍ਰਜ ਬਾਜੀ ਸੁ ਅਸਤ ਚਲੋ ਸੁਖ ਪਾਈ । 
ਭੰਜਨ ਲਾਗੇ ਜਬੈ ਕਰਨੇ ਸੁਰ ਨਾਰਿ ਤੀਆਂ ਬਹੁ ਗਾਰਿ ਅਲਾਈ । 843 । 
ਭੰਜਨ ਆਨੌਦ ਪਾਇ ਕੀਓ ਤਬ ਆਵਤ ਭਏ ਨਿਜ ਡੌਰ ਮਝਾਰਾਂ । 
ਪੁਨ ਬਹੁਰ ਬੁਲਾਵਨ ਬਿਪ੍ਰੰ ਅਯੋ ਪ੍ਰਭੂ ਜਾਨ ਵਿਵਾਹ ਸਮਾ ਸੁਖਕਾਰਾ । 
ਆਨੰਦ ਬਾਜ ਬਜਾਇ ਚਲੋ ਦਿਜ ਬੰਦਨ ਕੇ ਗ੍ਰਿਹ ਬੌਠ ਮੁਰਾਰਾ । 
ਰੀਤਿ ਕਰੀ ਜਗ ਜੌਈ ਹੁਤੀ ਗੁਰ ਲਾਗ ਸਮਾਜ ਸਭੀ ਤਿੰਹ ਬਾਰਾ ॥ 844 ॥ 
ਦੌਹਰਾ 
ਬਾਬੇ ਗੁਰਦਿਤੇ ਤਬੈ ਲਾਵਾਂ ਕੀਨ ਸੁਧਾਰ । 
ਗਾਵਤ ਅਬਲਾ ਬਿਰਹਿ ਸਿਉ ਪੁਤੀ ਭਈ ਨਿਹਾਰ । 845 ॥ 


ਮਅ ਤੋਂ ਦ ਪੋਥੀ ਭਵਨ “ਅਪੌਥੀ ਪੋਖਿ “£ ਪੋਥੀ ਦ੍ਰਿਜ 


436 ਗੁਰ ਬਿਲਾਸ ਪਾਤਸ਼ਾਹੀ ੬ 


ਸੋਰਹਿ ਸੈ ਰਿਖ ਵਸ ਗਏ ਸੈਮਤ ਵਰਖ ਸੁ ਦੀਨ । 
ਵਿਸਾਖ ਰੁਦੁ ਦਿਜ ਦਿਨ ਸਸੀ ਲਾਂਵਾ ਬਾਬੇ ਲੀਨ 1 846 ॥ 
ਚੌਪਈ ਰ 
ਦਾਨ ਮਾਨ ਬਿਪ੍ਰਨ' ਕੌ ਦੈ ਕੈ । ਉਠੋਂ ਪ੍ਰਭੂ ਮਨ ਆਨੰਦ ਕੈ ਕੌ । 
ਬਾਬਾ ਰਹਿਓ ਸਦਨ ਸੁਖ ਪਾਏ । ਕ੍ਰਿਪਾ ਸਿੰਧ ਜਨ ਵਾਸੇ ਆਏ ॥ 847 ॥ 
ਜਾਂਝੀ ਸਭਿ ਮਨ ਆਨੰਦ ਪਾਵੈ । ਐਸ ਹਰਖ ਨਹਿ ਕਹ੍‌ੰ ਅਲਾਵੈ । 
ਚੜਿਯੋ ਦਿਵਸ ਬਾਬਾ ਜੀ ਆਯੋ । ਦਧ ਸੁਤ ਸੋਹਰਾ ਬੀਚ ਸੁਹਾਯੋ ॥ 848 ।। 
ਦਹਰਾ 
ਕਿਆ ਉਪਮਾ ਭਾਖੋ ਕਵੀ ਮੌਹ ਕਾਨ ਬਪੁ ਦੇਖ । 
ਜਾਨ ਸਯਾਮ ਨਿਜ ਗੌਰ ਇਹ ਸ੍ਰੀ ਗੁਰ ਪੁਤ ਅਲਖ ।! 849 । 
ਅੜਿਲ 
ਸਭਿ ਬਰਾਤ ਨਿਜ ਮਨ ਮਹਿ ਆਨੰਦ ਪਾਇਯੋ । 
ਦਯਾ? ਸਿੰਧ ਬਚ ਸੁੰਦਰ ਐਸ ਅਲਾਇਲਯੌ ।। 
ਚਾਲਓ ਦਰਸ਼ਨ ਹੇਤ ਚਲੋਂ ਸੁਖ ਪਾਇ ਕੇ । 
ਹੋ ਕੀਨ ਬੰਦਨਾ ਜਾਇ ਤਹਾਂ ਸੁਖ ਪਾਇ ਕੌ ॥। 850 ॥ 
ਧਰ ਪ੍ਰਸਾਦਿ ਗੁਰ ਸੁਤ ਕਉ ਮਾਥ ਟਿਕਾਯੋ । 
ਸਾਂਈ ਦਾਸ ਕਰ ਪੰਕਜ ਹਾਥ ਗਹਾਯੋ । 
ਕਰ ਬਦਨ ਤਹਿ ਬੋਠ ਹਰਖ ਬਹੁ ਪਾਇ ਮੰਨ । 
ਹੋ ਰਾਮੌ ਪਤਿ ਕਰਿ ਬਿਨਤ ਸੁਨੋ ਸੁਖ ਸਿਧ ਘਨ ॥ 851 ॥ 
ਚੌਪਦੀ 
ਹੇ ਪ੍ਰਭੂ ਕਾ ਕੋ ਇਹੁ ਅਸਥਾਨ । ਕਹ ਨਮਿਤ ਹੇ ਕ੍ਰਿਪਾ ਨਿਧਾਨ । 
ਭਏ ਕਿ੍‌ਪਾਲ ਗਰ ਐਸ ਅਲਾਯੋ । ਭਗਤਿ ਸਿੰਘ ਸੋਕੌਚ ਸੁਨਾਯੋ । 
ਮੁਲਾ ਚੋਣਾ ਚੰਦੋ ਨਾਰੀ । ਤਾਂਕਾ ਗ੍ਰਿਹਿ ਜਾਨੋ ਸੁਖ ਕਾਰੀ । 
ਗੁਰ ਨਾਨਕ ਜੀ ਕੀਨ ਵਿਵਾਹਿ । ਇਤੀ ਠੌਰ ਮਨ ਆਨੰਦ ਪਾਹਿ ॥ 852 । 
ਦਹਰਾਂ 
ਬੋਦ ਬੇਦ ਤਤ ਸਤ ਭਲੋ ਸੰਮਤ ਵਰਖ ਪ੍ਰਮਾਨ । 
ਬਿਸ ਬੇਦ ਦਿਨ ਜੇਂਠ ਕੇ ਸੀ ਗੁਰ ਕ੍ਰਿਪਾ ਨਿਧਾਨ ।। 823 11 
ਅਤਿਲ 
ਸਾਂਈ ਦਾਸ ਸਨ ਮਨ ਮਹਿੰ ਆਨੰਦ! ਪਾਇਓ । 
ਗਰਿ ਅੰਚਰ ਧਰ ਗੁਰ ਪਗ ਮੌਲ ਝੁਕਾਇਓ । 


ਦਿ ਆਨ ਸਤ 
੪ਅ ਪੋਥੀ ਜਿਨ 'ਅ ਤੋਂ ਦ ਪੋਥੀ ਕ੍ਰਿਪਾ $ਅ ਤੇ ਏ ਪੰਥੀ ਹਰਖ 


ਅਧਿਅ'ਇ ਨੰਵਾਂ 437 


ਪੁਨ ਸਬ ਬੰਦਨ ਕੀਨ ਹਰਖ ਮਨ ਪਾਇਕੈ । 
ਹੋ ਜਨ ਵਾਸੇ ਚਲ ਆਇ ਬਾਂਜ ਬਹੁ ਵਾਇਕੈ ॥ 854॥ 
ਸਵੇਯਾ ਰ 
ਮੰਗਲ ਹੋਤ ਅਪਾਰ ਤਹਾਂ ਵਹੁ ਪਾਵਤ ਦਾਨ ਜੋਈ ਚਲਿ ਆਵੋ । 
ਮਾਂਗਨ ਕੀ ਨਹਿ ਇਛ ਕਰੈ ਪੁਨ ਪਾਇਕੈ ਦਾਨ ਦਰਿਦ' ਮਿਟਾਵੇ । 
ਦਾਸਰਥੀ ਮਨ ਆਨੰਦ ਪਾਇ ਕੈ ਦੀਨ ਦਯਾਲ ਪ੍ਰਭੂ ਦਰਸਾਵੈ । 
ਭੌਜਨ ਜਾਨ ਸਮਾ ਸਭ ਸੁੰਦਰ ਧਾਰ ਬਿਨ ਸੁਖ ਸਿੰਧ ਬੁਲਾਵੈ । 855 ॥ 
ਦਹਰ' 
ਸਮੋ ਸਮੇ` ਮੰਗਲ ਅਧਿਕ ਬੀਤਿਓ ਦਿਨ ਨਿਸ ਆਇ । 
ਸਭ ਬਰਾਤ ਭੋਜਨ ਕੀਓ ਕੀਨ ਸੋਨ ਸੁਖ ਪਾਇ ॥ 856 ॥ 
ਕਬਿੱਤ 
ਰਹੀ ਨਿਸ ਜਾਮ ਸੁਖ ਸਿੰਧ ਅਭਿਰਾਮ, ਕੀਨ ਮਜਨ ਅਕਾਮ, ਚਿਤ ਘਨ ਮਨ ਲਾਵਨੌ। 
ਪੰਕਜ ਸਮਾਨ, ਜਲ ਜਗ ਤੇ ਨਿਆਰ ਜਾਨ, ਕੌਤਕ ਦਿਖਾਨ ਹਿਤ, ਚਰਤ ਕਰਾਵਨੌ। 
ਸਦਾ ਏਕ ਰਸ, ਨਿਜ ਰੂਪ ਮੋ" ਸਮਾਧ ਲਾਗੀ, ਕਰੈ ਰਛ ਦਾਸ ਬਿਰਦ 
ਜਾਹਿ ਪਤਿਤ ਪਾਵਨੋ । 
ਐਸੇ ਹਹਿਂ ਕ੍ਰਿਪਾਲ ਪ੍ਰਭੂ ਕਥਾ ਹੈ ਰਸਾਲ ਜਾਂਕੀ ਬਸੋ ਕਵਿ ਰਿਦੋ ਔਸ 
ਤੌਰ ਜਸ ਗਾਵਨੋ ॥ 8571 
ਦੌਹਰਾ 
ਚੜਿਯੋ ਦਿਵਸ ਸਰੀ ਗੁਰ ਕਹਿਹਿੰ ਭਗਤ ਸਿੰਘ ਇਮ ਬੈਨ । 
ਸਜ ਬਾਹਨ ਸਭਹੀ` ਚਲੋ ਦਰਸ਼ਨ ਆਚਲ ਲੰਨ ॥ 858 ॥ 
ਸਵੈਯਾ 
ਬਾਹਨ ਸਾਜ ਅਨੇਕ ਤਬੈ ਸੁਖ ਪਾਇ ਬਰਾਤ ਚਲੀ ਗੁਰ” ਸੰਗਾ । 
ਸਾਂਈ ਦਾਸ ਕਉ ਸਾਥ ਲੀਏ ਪ੍ਰਭ ਪਾਲਕੀ ਮਾਹਿ ਬਿਰਾਜ ਉਮੰਗਾ । 
ਨਾਨੇ ਸਾਥ ਗੁਰੂ ਸੁਤ ਸੁੰਦਰ ਸੁਵਾਰ ਕਰੀ ਪਿਖ ਕੌ ਜਿਹ ਲਾਜ ਅਨੰਗਾਂ । 
ਬਾਹਨ ਆਪਨ ਆਪ ਸਭੀ ਜਨ ਚਾਲਤ ਚਾਲ ਸੁ ਗੈਗ ਤਰੇਗਾ ॥ 859 ॥ 
ਦੋਹਰਾ 
ਅਤਿ ਆਨੰਦ ਸਿਉ ਜਾਤ ਭਏ ਅਚਲ ਸੁ ਸੁਭ ਅਸਥਾਨ । 
ਧਰ ਪ੍ਰਸਾਦਿ ਸੁਤ ਸਾਥ ਲੈ ਸ੍ਰੀ ਗੁਰ ਬਦਨ ਠਾਨ ॥ 860 ॥ 
ਚੰਪਈ ਰ੍ 
ਸਭ ਬਰਾਤ ਤਿਹ ਮਜਨ ਕੀਨੇ । ਕਰ ਦਰਸ਼ਨ ਮਨ ਸਹਿ ਸੁਖਾਂ ਲੀਨੇ । 
ਸਾਂਈ ਦਾਸ ਪੁਨ ਬਿਨਤ ਅਲਾਈ । ਹੇ ਪ੍ਰਭ ਮੌਹ ਕਹੇਂ ਸਮਝਾਈ ॥ 861 ॥ 


ਮ ਪੌਥੁੰ ਦਰਦ “ਅ ਪੌਥੀ ਪ੍ਰਭ £ਦ ਪੋਥੀ ਆਨੰਦ 


438 ਗੁਰ ਬਿਲਾਸ ੫ਤਸ਼ਾਹੀ ੬ 


ਕਾਂਕੋ ਇਹ ਉਤਮ ਅਸਥਾਨਾਂ । ਕਹਿ ਕਾਰਨ ਇਹ ਕ੍ਰਿਪਾ ਨਿਧਾਨਾਂ । 

ਸੀ ਗੁਰ ਹਰਖ ਕਹਾ ਸੁਨਿ ਪਿਆਰੋਂ । ਇਹੁ ਮਹਿ ਜਾਨੋ ਕਥਾ ਅਪਾਰੇ ॥ 862 ।। 
ਦੋਹਰਾ 

ਥੌਰ ਕਹੇ ਬਹੁ ਜਾਨੀਯੇ ਭਗਤ ਸਿੰਘ ਸੌਕੌਚ । 

ਪੜਤ ਸੁਨਤ ਸੈਕਟ ਮਿਟੈ ਕਥਾ ਗੁਰੂ ਭਵ ਮਚ ॥ 863 ॥ 

ਗਰ ਨਾਨਕ ਅਸਥਾਨ ਇਹੁ ਸਭ ਫਲਦਾਯਕ ਬੋਰ । 

ਸਾਂਈ ਦਾਸ ਕਾਰਨ ਸੁਨਉਂ ਤੀਨ ਭਵਨ ਗੁਰ ਹੇਰ ॥ 864।। 

ਉਦਾਸ ਭੇਸ ਸੁੰਦਰ ਲੀਏ ਆਏ ਪੁਰ ਕਰਤਾਰ ! 

ਕਾਲੂ ਪਿਤਰੋ ਮਾਤ ਦਿਖ ਬਿਨਤੀ ਕੀਨ ਉਚਾਰ ॥ 865 ।। 

ਰ੍ ਸਵਯਾ 

ਤਾਹਿ ਬਿਨੈ ਸਨ ਭੇਖ ਉਦਾਸ ਉਤਾਰ ਦਿਓ ਗ੍ਰਿਹ ਅੰਬਰ ਧਾਰੇ । 

ਮੰਜੀ ਤੇ ਬੈਠ ਨਿਹਾਲ ਕਰਹਿ ਜਨ ਆਇਸ' ਪਾਲਨ ਪੁਤਰ ਵਿਚਾਰੇ । 

ਅੰਗਦ ਕੈ ਸਿਰ ਹਾਥ ਦੀਓ ਪੁਨ ਸੋਦਰ ਆਰਤੀ ਰੀਤਿ ਸਵਾਰੇ । 

ਸ੍ਰੰਦਰ ਜਾਪ ਪ੍ਰਭਾਤ ਉਚਾਰਤ ਗੁਰਮੁਖਿ ਬੇਦ ਅਥਰਬਨ ਤਾਰੇ ।। 866 ॥ 
ਦੋਹਰਾ 

ਮਰਦਾਨੇ ਬਾਲੋ ਬਿਨੈ ਕਰੀ ਚਲੋਂ ਪ੍ਰਭ ਕਿਹ ਠੰਰ । 

ਅਚਲ ਗੁਰੂ ਨਾਨਕ ਕਹਾ ਆਏ ਸਿਧ ਸਿਰਮੌਰ । 

ਚਲਉ ਦਜਸ ਤਿੰਹ ਕੀਜੀਏ ਅੰਗਦ ਬਾਲਾ ਸੋਗ । 

ਸਾਂਈ ਦਾਸ ਚਾਰੋ ਅਏ ਇਹ ਠਾਂ ਧਾਰ ਉਮੰਗ ॥ 868 ।੧ 
ਕਬਿੱਤ 

ਮੇਲਾ ਸ਼ਿਵਰਾਤ ਜਾਨ, ਆਏ ਗੁਰ ਹਰਖ ਠਾਨ, 

ਤੀਨ ਲੌਕ ਦਰਸ ਕਰ ਲਛਮੀ ਚੜਾਇ ਹੈ । 

ਦੇਖ ਰਿਧਿ ਸਿਧਿ ਜੋਗੀ, ਮਨ ਮਹਿ ਰਿਸ਼ਕ ਧਰੀ, 

ਭਗਤੀਏ ਸ ਰਾਸ ਕਈ ਲੌਟਾ ਜੋਗੀ ਚਾਇ ਹੈ । 

ਤਾਂਹਿ ਰਾਸ ਭੁਲ ਗਈ ਮਾਂਹਿ ਸੁਰਤ ਲੋਟੇ ਭਈ 

ਬਾਬਾ ਜਾਣੀ ਜਾਣ ਕਾਢ ਜਾਂਹਿ ਤੇ ਲੁਕਾਏ ਹੈ। 

ਗੌਰਖ ਨਾ ਬੋਲ ਬੈਨ ਔਰ ਸਿਧ ਲਾਲ ਐਨ 

ਦੇਖ ਕੈ ਚਰਿਤ ਮਨ ਮਾਂਹਿ ਖੁਨਸਾਇ ਹੈ । 869। 
ਦਹਰਾ 

ਖਾਇ ਖੁਨਸ ਜੋਗੀ ਸਭੇ ਗੋਸ਼ਟਿ ਹਤ ਮਿਲਾਇ । 

ਡੌਗਰ ਨਾਥ ਐਸੇ ਕਹਾ ਕਿਉ ਕਾਂਜੀ ਪਯੰ ਪਾਇ ।। 870 ॥ 


__`_.____ 
£# ਪੋਥ] ਆਗਯ' _5ਅ ਪੋਥੀ ਕਿਸ “ਅਤੋਂ ਪੋਥੀ ਦ੍ਧ 


ਅਧਿਆਇ ਨੌਵਾਂ ਰ 439 


ਛਪੇ ਛੋਦ 

ਕਿਉ ਕਾਂਜੀ ਪਯ ਪਾਏ ਫੀਟ ਪਯ ਮਾਖਨ ਖੰਯੋਂ । 

ਦੀਨਾ ਫ਼ੌਡਿ ਉਦਾਸਿ ਵਤ ਸੈਸਾਰੀ ਹੌਯੋ । 

ਕਹੁ ਨਾਨਕ ਸੁਨ ਭੈਗਰ ਨਾਂਥ ਮਾਂਉ” ਕੁਚਜੀ ਤੇਰੀ । 

ਭਾਂਡਾ ਧੋਇ ਨ ਫੂਲ ਸੜੈ ਸੁਨ ਸਿਖਿਆ ਮੌਰੀ । 

ਹੁਇ ਅਤੀਤ! ਗ੍ਰਿਹ ਤਿਆਗ ਕੌ ਫਿਰ ਗ੍ਰੇਹੀ ਮਾਂਗਨ ਕਰੋਂ । 

ਚੋਏ ਭੀ ਖਕ ਘਰਿ ਘਰਿ ਫਿਰਹੁ ਬਿਨ ਦਿਤੇ ਕਿਆ ਕਰ ਧਰਹੁ । 871 ॥ 
ਦੋਹਰਾ 

ਭਗਤ ਸਿੰਘ ਏਹ ਗ੍ਰਿਹਸਤ ਕੇ ਭਾਈ ਕਹ ਪਰਥਾਇ । 

ਕਬਿਤ ਤੀਨ ਸੈ ਦਿਨਾਖਟ ਸਾਂਈ ਦਾਸ ਏਹ ਭਾਇ ॥ 872॥ 
ਸਵੇਯਾ 

ਜੈਸ ਸਭੀ ਨਦ ਤਾਲ ਵਡੋ ਦਧ ਮੋਰ ਸੁਮੋਰ ਬਡੋ ਜਗ ਜਾਨੈ । 

ਬਨਾਸਪਤੀ ਮਧ ਚੈਦਨ ਦੀਰਘ ਧਾਂਤਨ ਮਾਝ ਬਡੋ ਹਰ ਜਾਨੋ । 

ਪੰਖਨ ਹੌਸ ਮਿੰਗ ਸ਼ਰਦੂਲਹਿ ਰਾਗ ਸ੍ਰੀ ਸੰਗ ਪਾਰਸ ਮਾਨੈ । 

ਗਿਆਨ ਮੈ" ਗਿਆਨ ਧਿਆਨ ਮੈ" ਧਿਆਨ ਸੁ ਧਰਮ ਮੈ ਧਰਮ ਗ੍ਰਿਹਸਤ ਪ੍ਰਧਾਨੌ 

|| 873 (1 


ਦੋਹਰਾ 
ਸਭ ਤੇ ਉਤਮ ਗ੍ਰਿਹਸਤ ਹੈ ਸਾਂਈ ਦਾਸ ਚਿਤ ਜਾਨ । 
ਗੁਰ ਨਾਨਕ ਜਬ ਇਮ ਕਹਾ ਜੌਗੀ ਸੁਨ ਰਿਸ ਠਾਨ। 8741 
ਮਰਨਾ 
ਹੁਇ ਜੌਗੀ ਇਕਠਾਇ ਮਾਰ ਕਿਲਕ ਉਚੇ ਗਜੈ । 
ਖਟ ਦਰਸ਼ਨ ਦੁਖਦਾਇ ਕਲਜੁਗ ਨਾਨਕ ਆਇਓ ॥ 875 ॥ 
ਰ ਚੌਪਈ ਰ 
ਧਾਰ ਸਿਧ ਰਿਸ ਅਵਖਧਿ ਬਾਲੀ । ਤੋਤ੍‌ ਮੰਤੁ ਬੋਲ ਕਰਾਲੀ । 
ਸਿੰਘ ਬਾਘ ਪਗ ਧਾਰ ਉਡਾਵੈ । ਨਾਗ ਪਵਨ ਅਰ ਅਗਾਂ ਬਰਸਾਵੈ । 876 ॥ 
ਭੋਗਰ ਨਾਥ ਨਭ ਤਾਰੇ ਤੌਰੇ । ਕਰ ਮਿਿਗਾਨੀ ਤਲੇ ਨਾ ਬੌਰੇ । 
ਸਿਧ ਈਰਖਾ ਅਗਨ ਲਗਾਈ । ਇਹ ਬਿਧ ਮਾਇਆ ਅਧਿਕ ਦਿਖਾਈ ।। 877 ॥ 
ਦੇਹਰਾ < 
ਸਗਲ ਧਰਾ ਸਮ ਚਕ ਫਿਰੈ ਸਿਧ ਤੌਤ੍ਰ ਚੌਫੌਰ । 
ਸਾਂਈ ਦਾਸ ਇਹ ਭੂਮਿ ਥਿਰ ਪਦ ਪੰਕਜ ਗੁਰ ਹੇਰ । 878॥ 


£% ਪ੍ਬੀ ਫਕੀਰ “%% ਪੌਥੰ। ਤਿਖਾਰੀ “ਐਅ ਧੌਥੀ ਅਗਨਿ 


440 ਰ ਗੁਰ ਬਿਲ।ਸ ਪਾਂਤਸ਼ਾਹੀ ੬ 
ਛਪੇ 
ਹਾਰਾਂ ਸਿਧ ਬਲਿ ਲਾਇ ਕਹ ਨਾਨਕ ਸਨ ਲੀਜੇ । 
ਹਮ ਦੀਨੀ ਕਰਾਮਾਤ ਤੁਮਹਿ ਕਛ ਹਮ ਕਉ ਦੀਜੈ । 
ਵਸਤ ਸੁ ਐਸੀ ਗੁਰ ਕਹਾ ਮਮਾਂ ਪਾਸ ਨ ਕਾਈ । 
ਬਿਨ ਸੌਗਤ ਸਤਿਸੈਗ ਓਟ ਹਰਿ ਧਾਰ ਨ ਰਾਈ । 
ਸਾਂਈ ਦਾਸ ਪੁਨ ਤੌਤੁ ਕਰ ਜੋਤ ਸਿਧ ਕਰ ਝੜਪਾਏ । 
ਸਬਦ ਗੁਰ ਤਿੰਹ ਲੋਪ ਬਲਿ ਭਾਰ ਸਰਨਿ ਹਰਿ ਗ੍ਰਰ ਲਏ । 879 । 
ਦੋਹਰਾ 
ਬਹੁਰ ਸਿਧ ਮੁੱਖ ਸਿਉ” ਕਹਾ ਕਛੁ ਬਲ ਹਮਹਿ ਦਿਖਾਇ । 
ਸਲੌਕ ਮਾਝ ਕੀ ਵਾਰ ਮਾਂਹਿ ਦਿਸ ਵਸੁ ਪ੍ਰਭ ਸੁਨਾਇ । 880 ॥ 
ਸੈਕੋਚ ਅਰਥ ਤਾਂਕਾ ਸੁਨੋ ਸਾਂਈ ਦਾਸ ਸੁਖ ਧਾਂਰ । 
ਭਗਤ ਸਿੰਘ ਬਹੁ ਜਾਨੀਏ ਸ੍ਰੀ ਗੁਰ ਕਥਾ ਅਪਾਰ । 881॥ 
ਸਵੇਯਾ 
ਵਨੀ ਪਟ ਹਿਵੈ ਘਰ ਬਾਧਨ ਸੋ ਕਰ ਭੌਜਨ ਸਾਰ ਜਲ ਦੁਖ ਪੀਜੈ । 
ਧਰਤੀ ਸੁਹਾਂਕ ਚਲਾਇ ਬਡੇ ਬਲ ਟੱਕ ਅਕਾਸ਼ ਕਉ ਤੌਲਨ ਕੀਜੈ ॥ 
ਦੀਰਘ ਏਡ ਨਾ ਮਾਉ ਕਹੀ ਤਬ ਆਪਨ ਦੇਸ਼ ਸਭੀ ਨਥ ਲੀਜੈ । 
ਏਵਡ ਤਾਣ ਭਏ ਮਨ ਮਹਿ ਪਨ ਭਾਖ ਕੌ ਔਰ ਤੇ ਐਸ ਕਰੀਜੈ । 882 ॥ 
ਦੌਹਰਾ 
ਸਾਹਿਬ ਸਮਸਰ ਨਾਹਿ ਇਹ ਸੁਨ ਸਿਧੋਂ ਸਭ ਕਰ । 
ਕਹੁ ਨਾਨਕ ਸੁਖ ਨਾਮ ਮਹਿ ਅਰ ਸਭੀ ਬਲ ਧੂਰ ।। 883 ॥ 
ਚੌਪਈ 
ਭਗਤ ਸਿੰਘ ਇਸ ਕੈ ਪਰਥਾਇ । ਭਾਈ ਟੀਕਾ ਕਰੀ ਬਨਾਇ । 
ਪ੍ਰਿਥਮ ਵਾਰ ਦੇਖਓ ਮਨ ਲਾਈ । ਜਬ ਸਲੌਕ ਇਹ ਸਿਧ ਸੁਨਾਈ : 884॥ 
ਮਾਨ ਛਾਡ ਬਚ ਸਿਧ ਅਲਾਏ । ਨਾਨਕ ਕਹੋ ਨਾਮ ਕਿਮ ਪਾਏ । 
ਅਤਿ ਅਧੀਨ ਸਭ ਸਿਧ ਦਿਖਾਟਿ । ਸਾਂਈ ਦਾਸ ਸੀ ਮਖਹੇ ਅਝਾਤਿ ੧ 885 ।। 
_ਦੌਹਰਾ 
ਗੁਰ ਨਾਨਕ ਸਭ ਜਿਧ ਸਿਉ ਗੋਸ਼ਟ ਕੀਨ ਸੁਧਾਰ । 
ਰਾਮਕਲੀ ਸੁਭ ਰਾਗ਼ ਮਹਿੰ ਗੋਸਟਿ ਸਿਧ ਵੀਚਾਰ ॥ 886 ॥ 
ਸਾਂਈ ਦਾਸ ਬਿਨਤੀ ਕਰੀ ਹੈ ਪ੍ਰਭ ਮੌਹਿ ਸੁਨਾਇ । 
ਗੁਰ ਨਾਨਕ ਕੌਸੇ ਕਰੀ ਗੋਸ਼ਟਿ ਸਿਧ ਤਦਾਇ ੯ ੬97 ॥ 


2,। ਪੋਥੀ ੩ਕੋ “£ਮ ਪੰਥ! ਹਮਰੇ 


ਅਧਿਆਇ ਨੌਵਾਂ 441 


ਚੌਪਈ 
ਸਨੇ ਬਚਨ ਸਮ ਅਮੀ' ਰਸਾਨਾ । ਭਾਖੇ ਕਥਾ ਯਾਹਿ ਮਹਿ ਨਾਨਾ । 
ਸਮਾ ਵਿਵਾਹ ਲਾਗ ਬਹੁ ਦੇਰੀ । ਸੁਧਾ ਸਰੋਵਰ ਕਹੋ ਘਨੇਰੀ । 888 ।। 
ਇਹ ਸਨ ਸਾਂਈ ਦਾਸ ਸੁਖ ਪਾਯੋਂ । ਦਯਾ ਸਿੰਧ ਪੁਨ ਐਸ ਅਲਾਯੋ । 
ਕਰ ਗੌਸ਼ਟਿ ਸਿਧ ਬਹੁ ਹਰਖਾਈ । ਸ਼ਬਦ ਸ਼ਾਂਤ ਸਭ ਕੇ ਮਨ ਆਈ। 889 ! 
ਦੋਹਰਾ 
ਪਰਮ ਬ੍ਰਹਮ ਬਪੁ ਜਾਨ ਕੌ ਗੁਰ ਨਾਨਕ ਕਰਤਾਰ । 
ਗੋਰਖ ਮਿਲ ਸਭ ਸਿਧ ਸਿਉ ਉਸਤਤਿ ਕੀਨ ਉਚਾਰ ॥ 890।। 
ਸਵੇਯਾ 
ਤੋਹਿ ਕੌ ਨੇਤਿ ਭਨੇ ਸਭ ਬੇਦ ਸਰਪ ਅਭੇਵ ਅਨਾਦ ਤ੍ਰਮਾਰਾਂ । 
ਸਿਧ ਸਭੀ ਹਮ ਮਾਨ ਭਰੇ ਕਰਿ ਸ਼ਾਂਤ ਪ੍ਰਭੂ ਤੁਮ ਖੇਦ ਨਿਵਾਰਾ । 
ਪੁਰਖ ਪ੍ਰਕਾਸ਼ ਭਯੋ ਜਗ ਮਹਿ ਤਮ ਮੋਟ ਕੀਓ ਪ੍ਰਕਾਸ਼ ਉਦਾਰਾ । 
ਧੰਨ ਸੁ ਧੈਨ ਪ੍ਰਭੂ ਤੁਮ ਕਉ ਬਹੁ ਅੰਗੁਨ ਕੀਨ ਤਯਾਗ ਹਮਾਰਾ । 8910 
ਦੋਹਰਾ 
ਐਸੋ ਕਹਿ ਚਰਨੀ ਪਰੋ ਸਿਧ ਸਾਂਤ ਮਨ ਪਾਇ । 
ਗਏ ਗਰ ਕਰ ਚਰਿਤ ਬਹੁ ਜਗ ਮਹਿ ਕਨ ਨ ਗਾਇ ॥ 892। 
ਚੌਪਈ 
ਸਾਂਈ ਦਾਸ ਇਹ ਹੇਤ ਸਥਾਨਾ । ਗੁਰ ਨਾਨਕ ਕਾ ਸੌਭ ਮਹਾਨਾ । 
ਤਾਂ ਦਿਨ ਜੌ ਨਰ ਨਾਰੀ ਆਵੈ । ਕਰ ਦਰਸ਼ਨ ਫਲ ਚਾਰਹੁ ਪਾਵੈ ॥ 893 ॥ 
ਸਾਂਈ ਦਾਸ ਮਨ ਮਹਿ ਸੁਖ ਪਾਯ । ਸਭ ਬਾਰਾਤ ਜੁਤ ਮਾਥ ਟਿਕਾਯੋ । 
ਸਵਾ ਜਾਮ ਦਿਨ ਤਬ ਲੋ ਆਇ । ਸੀ ਗੁਰ ਭੌਜਨ ਖਟ ਰਸ ਪਾਇ ॥ 894॥ 
ਤੀਨ ਦਿਵਸ ਮੋਗਲ ਹੁਇ ਭਾਰੀ । ਨੌਰ ਠੌਰ ਮਿਲ ਗਾਵਤ ਨਾਰੀ । 
ਪਿਆਨ ਬੇਦ” ਅਹਿ ਪ੍ਰਭੂ ਸੁਨਾਯੋ । ਇਹ ਸੁਨ ਪੁਰ ਜਨ ਬਹੁ ਦੁਖ ਪਾਯੋ ॥895 ॥ 
ਕਬ ਇਹ ਨਾਂ ਸੀ ਗੁਰ ਫਿਰ ਆਵਹਿ । ਹੇ ਅਲਿ ਹਮ ਕਬਿ ਦਰਸ਼ਨ ਪਾਵਹਿ । 
ਗਹੁ ਤਿਆਗ ਰਿਦ ਪੰਤ ਭਰਾਵਉ । ਗੁਰ ਸੁਤ ਸੁੰਦਰ ਰੂਪ ਦਿਖਾਵਉ ।! 896 ॥ 
ਦੋਹਰਾ 
ਤਿਆਗ ਪਲਕ ਦੇਖਹਿਂ ਸਭੇ ਪੁਹ ਜਨ ਮਿਲ ਨਰ ਨਾਰਿ । 
ਧਰਿਓ ਦਾਜ ਰਾਮ ਤਬੋ ਮਨ ਮਹਿ ਹਰਖ' ਅਪਾਰ ।। 897 ॥ 
ਸੋਰਠਾ 
ਹੈ ਸੁਰਭੀ ਪਟ ਦੀਨ ਭਾਂਜਨ ਭੂਖਨ ਲਲਿਤ ਬਹੁ । 
ਜਾਨਓ ਅਧਿਕ ਪ੍ਰਬੀਨ ਕਰਹੁੰ ਕਥਾ ਕਹਿ ਤਲਕ ਮੈ ।। 898 ।। 


' ਪੋਥੀ ਅੰਮ੍ਰਿਤ “ਅ ਤੇ ਦ ਪੌਥੀ ਇਮ ਸਮਝ'ਯੋ “ਅ ਪੋਥੀ ਚੌਥੇ “ਅ ਤੋਂ ਏ ਪੋਥੀ ਆਨੰਦੂ 


442 


ਗੁਰ ਬਿਲ'ਸ ਪਾਤਸ਼ਾਂਹੀ ੬ 


ਚੌਪਈ 
ਬੋਲ ਬਰਾਤ ਪੁਨ ਖਾਟ ਦਿਖਾਈ । ਦੇਖ ਦੇਵ ਮਨ ਬਿਸਮਹਿ ਪਾਈ । 
ਕਿਸੀ ਦਰਬ ਕੀ ਗਨਤ ਨਾ ਆਵੈ । ਦਿਖ ਬਰਾਤ ਮਨ ਮਹਿੰ ਹਰਖਾਵੇ ।। 899 ॥ 
ਹੁਇ ਅਧੀਨ ਗਰਿ ਔਚਰ ਪਾਇ । ਰਾਮੇ ਬਿਨਤੀ ਅਧਿਕ ਅਲਾਇ । 
ਮਹਾਰਾਜ ਮਮ ਕਛੂ ਨਾ ਦੀਨੋ । ਆਪਨ ਕਾਜ ਆਪ ਤੁਮ ਕੀਨੋ ॥900॥ 
ਦੋਹਰਾ 
ਐਸ ਭਾਖ ਚਰਨੀ ਪਰਾ ਸੀ ਗ੍ਰਰ ਕਹਿ ਸਮਝਾਇ । 
ਸਦਰ ਡੌਲਾ ਆਇ ਕਰ ਅਧਿਕ ਸੁ ਜੜਤ ਜੜਾਇ ॥ 901 ॥ 
ਚੌਪਈ 
ਨਤੀ! ਮਾਤ ਬਿਰਹ ਸੁਖ ਦੇਈ । ਪੁਨ ਪੁਨ ਗੋਦ ਸੁਤਾ ਕੋ ਲੋਈ । 
ਦੇ ਸਿਖਿਆ ਬਹੁ ਧੀਰ ਧਰਾਯੋ । ਮਿਲ ਅਬਲਾ ਬਹੁ ਰੁਦਨ ਉਪਾਯੋ । 
ਦੋਹਰਾ 
ਭਗਤ ਸਿੰਘ ਤਾ ਦਿਨ ਸੁਨਹੁ ਕੋਸੇ ਧੀਰਜ ਹੋਇ । 
ਦੇਖ ਅਵਸ ਦਿਗ ਨੀਰ ਭਰ ਮੌਟ ਧੀਰ ਦਿਖ ਰੋਇ ।। 903 ॥ 
ਚੌਪਈ 
ਬਾਬੇ ਕੋ ਦੈ ਧੀਰ ਅਪਾਰਾ । ਸਬ ਅਬਲਾ ਚਲਿ ਸਦਨ ਮਝਾਰਾਂ । 
ਡੋਲਾ ਕੌਧ ਕਹਾਰ ਉਠਾਯੋਂ । ਸ੍ਰੀ ਗੁਰ ਉਪਰ ਧਨ ਵਰਖਾਯੌ ।। 904 ॥ 
ਨਭ ਭੂਅ ਬਾਜੇ ਅਧਿਕ ਬਜਾਵਹਿ । ਮਿਲ ਨਭ ਸੁੰਦਰੀ ਮੋਗਲ ਗਾਵਹਿ !। 
ਏਕ ਕੌਸ ਰਾਮਾ ਸੈਗਿ ਆਯੋ । ਹਟੇ ਪਾਛ ਗੁਰ ਮੁਖਹੁੰ ਅਲਾਯੋਂ । 905 ।। 
ਦਹਰਾ 
ਹੁਇ ਅਧੀਨ ਚਰਨੀ ਪਰਾ ਰਾਮੈ ਕਹਾ ਸੁਨਾਇ । 
ਫਿਮਹ ਭੂਲ ਨਿਜ ਦਾਸ ਲਖ ਪਠਿਓ ਤੋਹਿ ਬੁਲਾਇ । 906 ॥ 
ਚੌਪਈ 
ਦੈ ਧੀਰਜ ਗੁਰ ਪਾਛ ਹਟਾਯੋ । ਰਾਮਾ ਹਰਖਤ ਨਿਜ ਗ੍ਰਿਹ ਆਯੋ” ॥ 
ਸੀ ਗੁਰ ਕੀਨਾ ਅਗ੍ਰ ਪਿਆਨਾ । ਬਾਜ ਬਜਾਇ ਧਾਰ ਸੁਖ ਨਾਨਾ । 907 । 
ਅਰਧ ਜਾਮ ਦਿਨ ਜਾਨ ਅਸੇਖਾ । ਦਧਸੁਤ ਸਰ ਪ੍ਰਭ ਕੀਨ ਪ੍ਰਵੇਸ਼ਾ । 
ਪੁਰ ਨਰ ਨਾਰ ਹਰਖ ਸਭ ਧਾਇ । ਬਰਾਤ ਬਾਜ ਤਬ ਅਧਿਕ ਬਜਾਇ ॥ 908 ।॥ 
ਦੋਹਰਾ 
ਗੁਰ ਮਹਿਲੀ ਤਤ ਛਿਨ ਅਏ ਪੀਓ ਪਾਨ ਜਲ ਵਾਰ । 
ਮਾਤ ਦਮੋਦਰੀ ਹਰਖ ਸਿਉ ਵਾਰਿਓ ਦਰਬ ਅਪਾਰ ।। 909 ॥ 


ਐਮ ਪੋਥੀ ਅਨੌਤੀ “ਅ ਪੋਥੀ ਅਪਨੇ ਸਦਨ ਸਿਧ'ਯੋ 


ਅਧਿਆਇ ਨੌਵਾਂ 443 


ਚਪਈ 
ਦੇਖ ਸੁਨਖਾ ਮਾਤ ਸੁਖ ਪਾਯੋ । ਸਸਿ ਬਦਨੀ ਬਡ ਰੂਪ ਸੁਹਾਯੋ । 
ਗਾਵਤੀ ਭੌਨ" ਜਲਜ ਮੁਖ ਨਾਰੀ । ਸਹਿਤ ਸਨਖਾ ਨਕੇਤ ਪਧਾਰੀ॥ 9100. 
ਔਰ ਮੈਲ ਨਾਰੀ ਥੀ” ਜੋਤੀ । ਵਾਰੈ ਦਰਬ ਹਰਖ ਧਰ ਤੇਤੀ । 
ਦਿਖ ਬਾਬੇ ਕਾ ਰੂਪ ਅਪਾਰਾ । ਗਾਵਤ ਤਰਨੀ ਆਨੰਦ ਧਾਰਾ । 911 ॥ 
ਦਹਰਾਂ 
ਹਰਿ ਗੋਬਿੰਦ ਗੁਰੂ ਹਰਖ ਸਿਉ ਆਗੇ ਧਰਿ ਪ੍ਰਸਾਦਿ । 
ਅਰਦਾਸ ਤਖਤ ਕਰ ਬੈਦਨਾ ਪਰਸ਼ੋਤਮ ਮਰਜਾਦ ॥ 912 । 
ਚੋਪਈ 
ਸਾਂਈ ਦਾਸ ਕਰ ਹਾਥ ਗਹਾਏ । ਬਰਾਤ ਸਹਿਤ ਦਰਬਾਰ ਸਿਧਾਏ । 
ਧਰ ਪ੍ਰਸਾਦਿ ਸਬ ਬੰਦਨ ਕੀਨੋ । ਕਰ ਪਰਿਕਰਮਾ ਆਨੰਦ ਲੀਨ । 913 ।। 
ਮਿਲ ਬੁਢੇ ਕਉ ਆਨੰਦ ਪਾਏ । ਆਸੀਨ ਅਕਾਲ ਤਖਤ ਪਰ ਆਏ । 
ਤਹਿੰ ਭਾਈ ਕਉ ਕੁਸਲ ਅਲਾਯੋ । ਸੌਦਰ ਭੌਗ ਸੁ ਦੀਪ ਜਗਾਯੋ ॥ 914। 
ਦਹਰਾ 
ਖਿਧੀਏ ਕਉ ਸੀ ਗੁਰੁ ਕਹਾ ਸਭ ਬਿਰਾਤ ਸੁਧ ਲੇਹੁ । 
ਜਥਾ ਕੋਇ ਇਛਾ ਕਰੈ ਤੈਸ ਤਾਂਹਿ ਫਲ ਦੇਹੁ । 915 । 
ਅੜਿਲ 
ਬਿਧੀਆਂ ਆਇਸ ਪਾਇ ਗਯੋ ਸੁਖ ਪਾਇਕੈ । 
ਸਭ ਬਰਾਤ ਕਰ ਸੇਵ ਭਾਰ ਮਨ ਲਾਇ ਕੈ : 
ਤਬ ਲੌ ਅਬਦਲ ਢਾਢੀ ਗੁਰ ਢਿਗ?£ ਅ!ਇਓ । 
ਹੋ ਪ੍ਰਭ ਆਗਿਆ ਧਰ ਮਨ ਮਹਿ ਅਤਿ ਸੁਖ ਪਾਇਓ ।। 916 ॥ 
ਕੁੰਡਲੀਆ 
ਗੁਰ ਉਸਤਤਿ ਕੀ ਵਾਰ ਤਬ ਢਾਢੀ ਮੁਖਹੁ ਅਲਾਇ । 
ਦਯਾ ਸਿੰਧ ਤਬ ਹਰਖ ਕੌ ਬਹੁ ਧਨ ਦੀਨ ਤਦਾਇ । 
ਬਹੁ ਧਨ ਦੀਨ ਤਦਾਇ ਉਠੇ ਪੁਨ ਹਰਖ ਸੁਧਾਰਾਂ । 
ਮਹਿਲੀ ਆਇ ਨਿਦੋਸ ਸੀ ਮੁਖਿ ਔਸ ਉਚਾਰਾਂ । 
ਸਭੀ ਮਾਤ ਇਕਠਾਇ ਗੁਰ ਕੀ ਆਗਿਮਾ ਪਾਈ । 
ਸਨਖਾ ਸੋਗ.ਸੁਖ ਧਾਰ ਦਰਸ ਦਰਬਾਰ ਕਰਾਂਈ । 917॥ 
ਦੌਹਰਾ 
ਧਾਰ ਭੇਟ ਪ੍ਰਸਾਦ ਬਰੁ ਤਖਤ ਪੁਨਾ ਦਰਬਾਰ । 
ਕਰ ਖਬੋਦਨ ਮਹਲੀ ਅਏ ਗਾਵਤ ਗੀਤ ਸੁੱਭਾਰ” ॥ 918 ॥ 


“ਤੇ ਪੋਥੀ ਸਦਨ “ਅ ਪੋਥਿ ਪਾਹਿ 'ਅ ਪੰਥੀ ਹਰਤਾਰ 


` 444 ਗੁਰ ਬਿਲਾਸ ਪਾਤਸ਼ਾਹੀ ੬ 


ਰ੍ ਚੌਪਈ 
ਤਬ ਲੰ ਗਈ ਜਾਮ ਨਿਸ ਜਾਨੋ । ਭਗਤ ਸਿੰਘ ਗੁਰ ਭੋਜਨ ਠਾਨੌਂ । 
ਕੀਨ ਸੈਨ ਸਭ ਸ੍ਮਹਿ ਗਵਾਯੌ । ਸਭੀ ਮੇਲ ਮਨਿ ਆਨੰਦ ਪਾਯੋ ॥ 919॥ 
ਮਿਲ ਮਿਲ ਕਹੈ ਰਹੈ ਹਮ ਈਹਾ । ਕਰਹਹਿ ਕਾਜ ਸਦਨ ਹਮ ਕੀਹਾ । 
ਪਾਂਚ ਦਿਵਸ ਸੁਖ ਸੈਗ ਬਿਤਾਏ । ਸੀ ਗੁਰ ਸਭ ਕਉ ਵਿਦਾ ਕਰਾਏ ।। 920 ॥ 
ਦੌਹਰਾ 
ਦਾਤ ਮੌਹਰੀ ਨਾਰਿ ਜੁਤ ਸੁਤ ਸੰਗ ਵਿਦਾ ਕਰਾਇ । 
ਗੋਇਦਵਾਲ ਖੜ੍ਹਰ ਕਉ ਸ੍ਰੀ ਗੁਰ ਮਨ ਠਹਿਰਾਇ ।। 921 । 
ਕਰਿ ਬਦਨ ਗੁਰ ਹਰਖ ਸੇ ਨਰਾਯਨ ਦਾਸ ਜੁ= ਨਾਰਿ । 
ਅਧਿਕ ਮਾਨ ਦੇ ਤੌਰਿਓ ਡਲੰ ਕਉ ਤਬ ਸਾਰ।। 922॥ 
ਚੌਪਈ 
ਗੋਪੀ ਪਤਿ ਸਸਿ ਨਾਰੀ ਸੈਗ । ਵਿਦਾ ਕੀਨ ਸੌ ਔਰ ਉਮੰਗ । 
ਵਿਦਾ ਕੀਨ ਜੁਤ ਅਬਲਾ ਦੁਆਰਾ । ਓਰ ਮੰਡਯਾਲੀ ਗੁਰ ਸਸੁਰਾਰਾ । 
ਸਾਂਦੀ ਦਾਸ ਕਉ ਕਹਾ ਸੁਨਾਇ । ਬਲਭ ਅਪਨੇ ਸਦਨ? ਸਿਧਾਇ । 
ਸਾਂਈ ਦਾਸ ਕਹਿ ਪ੍ਰਭ ਸੁਨਿ ਲੀਜੈ । ਕਹਾਂ ਜਾਉ” ਉਤਰ ਮਮ ਦੀਜੈ । 924 ॥ 
ਕਡਲੀਆ 
ਮਮ ਗ੍ਰਿਹਿ ਹੋਇ ਨ ਜਗਤ ਮਹਿ ਗੁਰੁ ਪਦ ਪੰਕਜ ਤਿਆਗ । 
ਕਹਾਂ ਜਾਂਉ ਪ੍ਰਭ ਔਰ ਸੁਨ ਗੋਸ਼ਟ ਮਹਿ ਮਨ ਲਾਗ ।॥ 
ਗੌਂਸ਼ਟਿ ਮਹਿ ਮਨ ਲਾਗ ਬੈਨ ਪ੍ਰਭ ਅਪਨ ਚਿਤਾਰੋ । 
ਗੌਸ਼ਟ ਸਿਧ ਸੁਨਾਇ ਪ੍ਰਭੂ ਮਮ ਖੋਦ ਨਿਵਾਰੋ ।। 
ਭਰੇ ਰੀਤਿ ਰਸ ਪ੍ਰੇਮਾਂ ਪ੍ਰਭੂ ਸੁਨ ਕਿੱਕਰ ਬੈਨਾ । 
ਭਗਤ ਸਿੰਘ ਸੁਖ ਪਾਇ ਪ੍ਰਭੂ ਸੁਖ ਸਿਧ ਅਚੋਨਾਂ ।। 925 ॥ 
ਦੋਹਰਾ 
ਗੋਸ਼ਟਿ ਸਿਧ ਸੈਕੌਚ ਸਿਉ ਸੀ ਗ੍ਰਰ ਅਰਥ ਸੁਨਾਇ । 
ਦਿਵਸ ਪਾਂਚ ਮਾਂਹਿ ਹਰਖ ਧਰ ਸੈਸਾ ਦੀਨ ਮਿਟਾਇ” ॥ 926 ।੧ 
ਚੌਪਈ 
ਸਾਂਈ ਦਾਸ ਸੁਖ ਪਾਇ ਅਪਾਰਾ । ਸੁਨਤ ਅਰਥ ਭਰਮ ਸਗਲ ਨਿਵਾਰਾ । 
ਕਿ੍‌ਪਾ ਸਿੱਧ ਕੇ ਪਗ ਲਪਟਾਇਓ । ਧੰਨਯ ਧੈਨਯ ਨਿਜ ਮੁਖਹੁੰ ਅਲਾਯੋ ॥ 927 ॥ 
ਕਥਾ ਵਿਵਾਹ ਕਹੀ ਸੁਖ ਸੋਗਾਂ । ਪਾਵਨ ਜਾਨ ਜਗਤ ਜਿਮ ਗੈਗਾ । 
ਮਜਨ ਪਾਨ ਹਰਤ ਬਹੁ ਪਾਪਾ । ਪੜਤ ਸੁਨਤ ਜਿਹ ਮਿਟੈ ਸੰਤਾਪਾ ॥ 928 ॥ 


/ਅ ਤੇ ਏ ਪੌਥੀ ਆਰਾਮ “ਅ ਪੋਥੀ ਨਗਰ $% ਪੌਥ) ਪ੍ਰਤਿ “£ ਪੌਥੀ ਬਿਲਇ 


ਅਧਿਆਇ ਨਵਾਂ 445 


ਦੌਹਰਾ 

ਭਗਤ ਸਿੰਘ ਅਗ੍ਹ ਸੁਨਹੁ ਮਾਤ ਗੈਗ ਨਿਜ ਧਾਮ । 

ਗੁਰ ਅਰਜਨ ਢਿਗ ਜਾਇ ਜਿਮ ਕਥਾ ਅਧਿਕ ਅਭਿਰਾਮ ॥ 929 । 
ਸੋਰਠਾ 

ਮਿਹਰਾ ਨਾਮ ਬਖਾਨ ਅਨਿੰਨ ਭਗਤ ਗੁਰ ਕਾ ਸਦਾ । 

ਬਸੈ ਬਕਾਲੇ ਜਾਨ ਤੀਰ ਬਿਪਾਸਾ ਪ੍ਰੰਮ ਸਿਉ ॥ 920 ॥ 
ਚੌਪਦੀ 

ਸੁਧਾ ਸਰੋਵਰ ਸੋ ਚਲ ਆਯੋ । ਅਨਿੰਨ ਭਗਤ ਬਹੁ ਪੂਜ ਚੜਾਯੋ । 

ਮੋਲਾ ਭਯੋ ਵਿਸਾਖੀ ਜਾਨੋ !। ਮਧ ਦਿਵਸ ਹਰਖਤ ਬਹੁ ਠਾਨੋ ॥ 931 ॥ 

ਤਖਤ ਪ੍ਰਭ ਧਰ ਭੇਟ ਅਪਾਰਾ । ਕਰਿ ਦਰਸ਼ਨ ਮਿਹਰੇ ਸੁਖ ਧਾਰਾ । 

ਪਨ ਭੇਟਾ ਲੈ ਮਹਿਲੀ ਗਯੋ । ਗੋਗ ਮਾਤ ਕਾ ਦਰਸ਼ਨ ਕਯੋ ।। 932॥ 
ਦੌਹਰਾ 

ਵਿਵਾਹ ਸਮਾ ਸੁਖ ਹੋਤ ਬਹੁ ਮਾਤਾ ਬੈਠ ਆਨੰਦ । 

ਭਗਤ ਸਿੰਘ ਹਰਖਤ ਸਭੀ ਜੈਸ ਦੇਖ (ਦਰਗ ਚੋਦ ॥ 933 ॥ 
ਚੌਪਈ 

ਧਰੀ ਪੂਜ ਮਾਤਾ ਕੇ ਆਗੇ । ਮਿਹਰੇ ਬਿਨੌ ਕੀਨ ਰਸ ਪਾਗੇ । 

ਮਾਤਾ ਕਹਾ ਮਾਂਗ ਰਚ ਜੋਈ । ਤੋ ਕਉ ਦੇਹੁੰ ਭਾਖ ਮਮ ਸੋਈ ॥ 934॥ 

ਮਿਹਰਾ ਮਨ ਮਹਿ ਅਤਿ ਸੁਖ ਪਾਵੈ । ਹਾਥ ਜੌਰ ਹੋਇ ਦੀਨ ਅਲਾਵੈ । 

ਮਮ ਗ੍ਰਹਿ ਮਾਤ ਨਵੀਨ ਬਨਾਯੋਂ । ਇਸੀ ਹੇਤ ਇਹ ਠਾਂ ਚਲ ਆਯੋ । 935 ॥ 
ਦੋਹਰਾ 

ਹਮਰੇ ਮਨ ਮਾਤਾ ਸੁਨਹੁ ਗੁਰ ਢਿਗ ਬਿਨ ਕਰਾਉ” । 

ਦੇਖ ਤੇਜ ਭਾਖਯੋ ਨਹੀ ਭਾਰੀ ਚਿਤ ਧਰਾਉ” ॥ 936 ।। 
ਚੌਪਈ 

ਮਾਤਾ ਇਹੀ ਦਾਨ ਮਮ ਦੀਜੈ । ਪਾਵਨ ਸਦਨ ਮੋਹਿ ਚਲ ਕੀਜੋ । 

ਕਿ੍‌ਪਾ ਸਿੰਧ ਕਉ ਸੈਗਿ ਲਵਾਇ । ਇਹ ਇਛਾ ਮਮ ਮਾਤ ਪੁਰਾਇ ॥ 937॥ 

ਬੈਨ ਤਥਾ ਸਤਿ ਮਾਤ ਉਚਾਰੇ । ਅਬ ਨਹਿ ਜਾਵਨ ਬਨੈ ਸੁਧਾਰੇ । 

ਬਾਬੇ ਕਾ ਅਬ ਹੋਤ ਵਿਵਾਰੁ । ਕਛੂ ਦਿਨ ਗਏ ਪੂਰ ਮਨ ਮਾਹ” ॥ 938 ॥/ 
ਦਹਰਾ 

ਪਾਛੇ ਤਮ ਢਿਗ ਆਇ ਹੋਂ' ਗੁਰੁ ਕਉ ਸਗ ਲਵਾਇ । 

ਜਾਇ ਸਦਨ ਸੁਖ ਸਿਉ” ਬਸਹੁੰ ਚਿੰਤ ਕਰਹੁ ਨਾਂ ਕਾਇ ॥ 939 0 








॥ਅ ਤੋਂ ਏ ਪੌਥੀ ਬੰਲਯੋ “ਅ ਤੇ ਦ ਪੌਥੀ ਚਹੁ 


446 ਗ੍ਰਰ ਬਿਲਾਸ ਪਾਂਤਸ਼ਾਂਹੀ ੬ 


ਚੰਪਈ 

ਮਿਹਰੇ ਸੁਨਤ ਭਾਰ ਸੁਖ ਲੀਨ । ਕਰ ਬਦਨ ਤਬ ਪਿਆਨਾ ਕੀਨੋ । 

ਨਿਸ ਦਿਨ ਯਾਦ ਪ੍ਰਭੂ ਕਉ ਕਰੋਂ । ਨੰਨੀ ਨੀ'ਦ ਨਾਹਿੰ ਛਿਨ ਪਰੈ ॥ 940।: 

ਸਮਝ ਦਸਾ ਮਾਤਾ ਜੀ ਤਾਂਕੀ । ਦਰਸ ਮਾਂਹਿ ਰੁਚ ਅਟਕੀ ਜਾਂਕੀ । 

ਅੰਤ ਸਵਾਸ ਪੁਨ ਅਪਨੇ ਜਾਨ । ਗੂਰ ਪੈ ਥਿਨਤੀ ਕੀਨ ਮਹਾਨ ।। 941 ॥ 
ਦੌਹਰਾ 

ਹੋ ਸਤ ਤਮਰੋ ਦਾਸ ਇਕ ਬਸਹਿ ਬਕਾਲ ਮਾਝ । 

ਦਰਸ ਇਛ ਨਿਸ ਦਿਨ ਕਰਹਿ ਨੀ'ਦ ਨ ਪਰਹੈ ਸਾਂਝ ।। 942 ॥ 
ਚੌਪਈ ਰ 

ਤਹਿੰ ਚਲ ਦਰਸ ਦਾਸ ਕਉ ਦੀਜੈ । ਦਾਸ ਵਸਤ ਇਛ ਪੁਰਨ ਕੀਜੈ । 

ਮਾਤਾ ਜੀ ਇਮ ਬੋਠ ਸ੍ਰਨਾਇ । ਅੰਤਰਜਾਮੀ ਸਭੀ ਲਖਾਇ ।॥ 943 ॥ 

ਮੁਖ ਸਿਉ' ਕਹਾ ਸਤਿ ਬਚ ਮਾਤਾ । ਚਲਹੁ ਤੁਮਾਰੇ ਸੋਗਿ ਪਰਾਤਾ , 

ਨਿਸ ਬਿਹਾਇ ਰਵਿ ਕਿਰਨ ਪਸਾਰੀ । ਦਯਾ ਸਿੰਧ ਕਰ ਤਬੈ ਤਿਆਰੀ ।। 944 ॥ 
ਦੋਹਰਾ 

ਸਭ ਕੁਟੰਭ ਕੌ ਛੌਡਕੌ ਚਾਰ ਸਿਖ ਕਛੁ ਦਾਸ । 

ਅਲਪ ਸੂਰ” ਨਿਜ ਸੰਗ ਲੈ ਸਾਂਈ ਦਾਸ ਸੁਖ ਰਾਸ ।। 945 ॥ 

ਗੈਗ ਮਾਤ ਕਉ ਸੋਗ ਲੈ ਤਖਤ ਬੰਦਨਾ ਧਾਰ । 

ਬਕਾਲੇ ਜਾਨਾ ਕੀਓ ਸਰੀ ਗੁਰ ਪਰ” ਉਪਕਾਰ ।। 946 ॥ 

ਦੁਆਦਸ ਦਿਨ ਗਏ ਜੋਠ ਕੇ ਭਗਤ ਸਿੰਘ ਸੁਖ ਪਾਇ । 

ਤਤਕਾਲ ਚਾਲੋਂ ਪ੍ਰਭੂ ਇਛਾ ਸਿਖ ਪੁਰਾਇ । 947 ।। 
ਚੌਪਈ 

ਅਗ੍ਜ ਮਿਹਰੇ ਐਸ ਸੁਨਾਯੋਂ । ਕ੍ਰਿਪਾ ਸਿੰਧ ਮਾਤਾ ਜੁਤ ਆਯੋ । 

ਮਨ ਮਹਿ ਆਨੌਦ ਧਰਾ ਮਹਾਨਾ । ਮਨੋ ਸਿੰਧ ਰਸ ਪ੍ਰੰਮ ਡੁਬਾਨਾ । 948 ॥ 

ਉਠਯੋ ਹਰਖ ਕਰ ਦੌਰਿਓ ਆਗੇ । ਮਾਨਹੁ ਪ੍ਰੰਮ ਕੁਸਲ ਧਰ ਬਾਗੇ । 

ਗਰਿ ਅੰਚਰ ਧਰ ਪਗ [ਗੁਰਹਿ ਲਾਗਾ । ਤ੍ਰਾਹਿ ਤ੍ਰਾਹਿ ਕਰ ਅਤਿ ਰਸ ਪਾਗਾ 

11 949] 
ਕੁਤਨੀਆ 

ਕਰ ਪੰਕਜ ਗੁਰ ਧੀਰ ਦੇ ਸਨਮੁਖ ਠਾਢਾ ਕੀਨ । 

ਸੀ ਮੁਖ ਆਨੰਦ ਕੁਸ਼ਲ ਕਹਿ ਤੌਰ ਦਯਾ ਦਖ ਛੀਨ । 

ਤੋਰ ਦਯਾ ਦੁਖ ਛੀਨ ਦੀਨ ਮਮ ਦੀਨ ਦਿਦਾਰਾ । 

ਅਪ੍ਰੋਮਅ ਅਨਪਾਰ ਪ੍ਰਭ੍ਰ ਤੁਮ ਰੂਪ ਅਪਾਰਾ । 


ਅ ਪੋਥ। ਬੀਰ ਐਅ ਪੌਥੀ ਹਿਤ “ਅ ਪੌਥੀ ਵਿਚੋ” 


ਅਧਿਐ'ਇ ਨਵਾਂ 447 


ਮਹਿਮਾ ਕਹੀ ਨ ਜਾਇ ਨੀਚ ਗੁਰ ਤੌਹਿ ਉਧਾਰਿਓ । 
ਪਾਤਕ' ਅਨਿਕ ਨਿਵਾਰ ਤਹਿ ਸਮਮੰਕੌ ਤਾਰਿਓ।। 950।। 
ਦੋਹਰਾ 
ਐਸ ਕਹਿ ਚਰਨੀ ਲਗੋ ਬਹੁਰ ਮਾਤ ਪਗ ਲਾਗ । 
ਪ੍ਰੰਮ ਰੂਪ ਮੇਹਰਾ ਭਯੋ ਭਗਤ ਸਿੰਘ ਵਡਿਭਾਗ । 951 ॥ 
ਚੰਪਈ 
ਬਹੁ ਉਸਤਤਿ ਮਾਤਾ ਕੀ ਕੀਨੀ । ਪਲਕ ਅੰਗ ਆਨੰਦ ਮੰਹਿ ਲੀਨੀ । 
ਗੋਗ ਮਾਤ ਬਹੁ ਧੀਰਜ ਦੀਨੋ । ਆਯੋਂ ਸਦਨ ਭਾਰ ਸੁਖ ਲੀਨੋ । 952॥। 
ਜੋ ਗ੍ਰਿਹਿ ਰਚਯੋ ਨਵੀਨ ਬਨਾਇ । ਤਾਂ ਮਹਿ ਡੌਰਾ ਦੀਨ ਸੁਹਾਇ । 
ਮਿਹਰੇ ਸੋਵਾ ਕੀਨ ਅਪਾਰਾ । ਦਯਾ ਸਿਧ ਕਰ ਕੌਨ ਸੁਮਾਰਾ॥ 953॥ 
ਦੋਹਰਾ 
ਸਤ ਨਾਰੀ ਜੁੜ ਪ੍ਰੰਮ ਧਰ ਨਿਸ ਦਿਨ ਸੇਵ ਕਮਾਇ । 
ਬਢੇ ਗ੍ਰੰਥ ਗਾਥਾ ਲਿਖਹੂੰ ਕਵਿ ਕਉ ਖੇਦ ਜਨਾਇ ॥ 954॥ 
ਚੰਪਈ 
ਇਛ ਪੁਰ ਮਿਹਰੇ ਨਿਜ ਪਾਈ । ਗੁਰ ਯੁਤ ਦਰਸ ਮਾਤ ਕੇ ਆਈ । ਰ 
ਸੀ ਸਤਿਗੁਰ ਕੇ ਚਰਿਤ ਅਪਾਰਾ । ਤੀਨ ਦਿਵਸ ਬਸ ਅਧਿਕ ਸੁਧਾਰਾ ॥ 955॥ 
ਚਤਰਥ ਦਿਨ ਮਾਤਾ ਲਖ ਪਾਯੋਂ । ਪ੍ਰਾਨ ਅੰਤ ਮੰਰਾ ਅਬ ਆਯੋ । 
ਡੇਢ ਜਾਮ ਨਿਸ ਜਬੋ ਰਹਾਈ । ਗੈਗ ਮਾਤ ਹਰ ਹਰਖ ਮਹਾਈ ।। 956 ॥ 
। ਦਹਰਾ 
ਦਯਾ ਸਿੰਧ ਕਉ ਅਸ? ਕਹਾ, ਪ੍ਰਾਨ ਅੰਤ ਮਮ ਜਾਨ । 
ਦਾਹ ਥਾਨ ਕੀਜੋ ਨਹੀ” ਕਰ ਜਿਮ ਕ੍ਰਿਪਾ ਨਿਧਾਨ ॥ 957। 
ਚੌਪਈ 
ਜਪੁਜੀ ਪੜਤ ਦਾਗ ਜਲ ਦੀਜੈ । ਹੇ ਸੁਤ ਐਸ ਕ੍ਰਿਆ ਤੁਮ ਕੀਜੈ 
ਹਉਂ” ਜਾਵਹੁੰ ਗੁਰ ਕੇ ਨਿਕਟਾਈ । ਦਯਾ ਸਿੰਧ ਪ੍ਰਭ ਮੋਹਿ ਬੁਲਾਈ ।। 958 ॥ 
ਦੋਹਰਾ _ 
ਹਰਿ ਗੋਬਿੰਦ ਬਚ ਸਤਿ ਕਹਿ ਵਾਹਿਗੁਰੁ ਮੁਖ ਗਾਇ । 
ਗੋਗ ਮਾਤ ਜਪੁਜੀ ਪੜਿਓ! ਇਕ ਚਿਤ ਧਿਆਨ ਧਰਾਇ ॥ 959॥ 
ਚੌਪਈ 
ਸੁਖਮਨੀ ਪਾਠ ਮਾਤ ਪੁਨ ਕੀਨੋ । ਭਗਤ ਸਿੰਘ ਪੁਨ ਆਨੰਦ ਲੀਨੋ ।। 
ਸਾਂਈ ਦਾਸ ਬਿਧੀਏ ਥੀ” ਆਦਿ । ਮਿਹਰੇ ਯੂਤ ਦਿਖ ਭਏ ਬਿਸਮਾਦਿ£ । 960 ॥ 


“ਅ ਪੋਥੀ ਪਾਪ “ਏ ਪੋਥੀ ਇਮ “£ ਪੋਥੀ ੫ਠਿਯੋ ਦਮ ਖੋਖ] ਹਰਖਾਦਿ 


448 


ਗੁਰ ਬਿਲਾਸ ਪਾਤਸ਼ਹੀ ੬ 


ਪਾਇ ਭੌਗ ਧਰ ਕੁਸ਼ਾ ਡਸਾਇ । ਮਾਤ ਸੈਨ ਕਰ ਪ੍ਰਾਨ ਬਿਲਾਇ । 

ਗੁਰੁ ਅਰਜਨ ਕੇ ਨਿਕਟ ਪਧਾਰੀ । ਜੋ ਸੁਰ ਨਾਰਨ ਕੀਨ ਉਚਾਰੀ । 961 ॥ 
ਦੋਹਰਾ 

ਜੇਠ ਦਿਸਾ ਗ੍ਰਹਿ ਅਹਿ ਗਏ ਸੁਦੀ ਚੌਥ ਸਸ ਵਾਰ । 

ਗੋਗ ਮਾਤ ਜਗ ਪਿਆਨ ਕੇ” ਗੁਰ ਕੇ ਨਿਕਟ ਪਧਾਰ । 962 ॥ 
ਚੌਪਈ 

ਸਾਤ ਘਰੀ ਨਿਸ ਜਾਨ ਮੁਰਾਰਾ । ਬਾਬਕ ਕਉ ਗੁਰ ਬਚਨ ਉਚਾਰਾ । 

ਸੰਗ ਮਿਲਾਇ ਸਬਦ ਪੜ ਮਾਰੂ । ਆਸਾ ਵਾਰ ਪੜੋ ਸੁਖ ਧਾਰੂ । 963 ॥ 

ਭਾਖਾ ਸਬ ਬਾਬਕ ਪੜ ਤੈਸੇ । ਦਯਾ ਸਿੰਧ ਭਾਖੇ ਬਚ ਜੈਸੇ । 

ਤਾਂ ਛਿਨ ਸਭਾ ਐਸ ਦਿਸ਼ਾਟਵੈ । ਇਹ ਸਮਦਾਇ ਬਿਰਹਿ ਜਨ ਗਾਵੈ ॥ 964 । 
ਦੋਹਰਾ 

ਪਾਇ ਭੌਗ ਬਾਬਕ ਤਬ ਭਯੋ ਭੌਰ ਰਵਿ ਆਇ। 

ਕਰੀ ਰੀਤਿ ਜਗ ਮਿਤ ਜੋ ਸੁੰਦਰ ਯਾਨ ਬਨਾਇ । 965 ॥ 
ਚੌਪਈ 

ਕਰ ਮਜਨ ਪੁਨ ਮਾਤ ਸਨਾਨਾ । ਨਰ ਅਨੁਹਰ ਕਛੁ ਰੌਦਨ ਠਾਨਾ । 

ਮਿਹਰੇ ਮੁਖ ਸਿਉ" ਬਚਨ ਉਚਾਰਾ । ਹੈ ਪ੍ਰਭ ਕਰੌ ਇਹਾਂ ਸਿਸਕਾਰਾ । 966 ॥ 

ਸੀ ਗੁਰ ਕਹਾ ਮਾਤ ਬਚ ਗਾਏ । ਬੀਚ ਬਿਪਾਸਾ ਦਾਗ ਦਿਵਾਏ” । 

ਤਾਂਤੇ ਕੋਧ ਬਿਬਾਨ ਧਰ ਲੀਜੈ । ਬਿਪਾਸਾ ਓਰ ਪਿਆਨਾ ਕੀਜੈ ॥ 967 ॥ 
ਦੌਹਰਾ 

ਸਾਂਈ ਦਾਸ ਗੁਰ ਏਕ ਦਿਸ ਬਿਧੀਆ ਜੇਠਾ ਆਨ । 

ਪਿਰਾਣਾ ਪੰੜਾ ਕੌਧ ਪਰ ਬਹੁ ਛਬਿ ਬਨੀ ਬਿਬਾਨ । 969 ॥ 
ਚੌਪਈ 

ਮਿਹਰਾ ਉਪਰ ਚੌਰ ਫਿਰਾਵੈ । ਬਡ ਛਬਿ ਭਈ ਨਾ ਬਰਨੀ ਜਾਵੈ । 

ਬਾਬਕ ਕਉਂ ਗੁਰ ਐਸ ਅਲਾਇ । ਵਡਹੋਸ ਵਾਰ ਹੁਇ ਅਗ ਸੁਨਾਇ । 9691 

ਪੁਨ ਮਾਰੂ ਪੜ ਡਖਣੇ ਵਾਰ । ਬਾਬਕ ਪੜੈ ਤੌਸ ਹਿਤ ਧਾਰ । 

ਘਨੀ£ ਭੀਰ ਤਾ ਸਮ ਸੋਗ ਹੋਈ । ਸਿਖ ਸੋਗਤ ਗੁਰ ਕੇ ਰਸ ਧੋਈ।। 970 ॥ 

ਰ ਦੌਹਰਾ 

ਜੇਠ ਦਿਸਾ ਗ੍ਰਹਿ ਅਹਿ ਗਏ ਸੁਦੀ ਚੌਥ ਸਸਿ ਵਾਰ । 

ਰੰਗ ਮਾਤ ਜਗ ਪਿਆਨ ਕੈ ਗੁਰ ਕੇ ਨਿਕਟ ਪਧਾਰ ॥ 971 ॥ 


/ਅ ਤੇ ਏ ਪੋਥੀ ਕਰਿ % ਪੁੱਥੀ ਬੁਰਦ ਕਰ'ਏ “ਏ ਪੋਥੀ ਬਹ ਤ 


ਅਧਿਆਇ ਠੌਵਾਂ 447 


ਚੌਪਈ ___ 

ਭਾਖ ਸਤਿ ਬਾਬਕ ਪੜ ਤੈਸੇ । ਦਯਾ ਸਿੰਧ ਭਾਖੇ ਬਚ ਜੈਸੇ । 

ਤਾ ਛਿਨ ਸਭਾ ਐਸ ਦਿ੍‌ਸ਼ਟਾਵੈ । ਇਹ ਸਮੁੰਦਾਇ ਬਿਰਹ ਜਨ ਗਾਵੈ ॥ 972॥ 

ਤੀਰ ਬਿਪਾਸਾ ਜਾਇ ਕੌ ਭੌਗ ਵਾਰ ਕਾ ਪਾਇ । 

ਯਾਨ ਭੂਮਿੰ' ਪੈ ਰਾਖਯੋ ਸੀ ਗੁਰ ਬੈਨ ਅਲਾਇ ॥ 9730 ਰ 
ਚੌਪਈ 

ਕਰ ਮਜਨ ਤਨ ਮਾਤ ਉਠਾਵਹੁ । ਜਪੁਜੀ ਪੜਤ ਨਦੀ ਮਹਿ! ਜਾਵਹੁ । 

ਜਹਾਂ ਭੋਗ ਪਾਵਉ ਤਨ ਤਯਾਗਾ । ਆਵਹੁ ਬਹੁਰ ਪਾਛ ਬਡ ਭਾਗਾ ॥ 974 ॥ 

ਅਸ ਕਹਿ ਪ੍ਰਭੂ ਦੀਵਾਨ ਲਗਾਯੋਂ । ਮਿਹਰਾ ਅਪਨੀ ਠੌਰ ਸਿਧਾਯੋ । 

ਕਰ ਮਜਨ ਚਾਰਹੋ ਸੁਖ ਪਾਇ । ਗੈਗ ਮਾਤ ਤਨ ਕੌਧਿ ਉਠਾਇ । 975 ॥ 
ਦੋਹਰਾ 

ਬੀਚ ਬਿਪਾਸਾ ਜਾਤ ਭਏ ਜਪੁਜੀ ਪੜਤ ਤਦਾਇ । 

ਪਾਇ ਭੋਗ ਤਨ ਛੋਡਿਓਂ ਕਰਿ ਬਦਨ ਮਨ ਲਾਇ ॥ 976 ॥ 

ਚਾਰਹੁੰ ਮੁਖ ਗੁਰ ਢਿਗ ਅਏ ਕਰ ਬੋਦਨ ਨਿਕਟਾਇ । 

ਬਾਬਕ ਭੌਗ ਸੁ ਪਾਇਓ ਬਾਂਟ ਪ੍ਰਸਾਦਿ ਕੜਾਹਿ ॥ 977 ॥ 

ਤਬ ਗੁਰ ਮਾਰਗ ਜਾਤ ਭਏ ਬਾਕਾਲੇ ਕੇ ਪਾਸ । 

ਬਸੈ ਰੈਨ ਬਚ ਭਾਖਤੇ ਪੁਨ ਸ੍ਰੀ ਗੁਰ ਪ੍ਰਕਾਸ਼ ॥ 978॥ 

ਹੋ ਬਲਭ ਮਿਹਰਾ ਸਨਹੁ ਹਮ ਕੋ ਜਾਨ ਤਿਆਰ । 

ਸ੍ਧਾ ਸਰੋਵਰ ਜਾਇ ਕੇ ਸਭਹੀ ਰੀਤਿ ਸੁਧਾਰ '। 9791 
ਚੌਪਈ 

ਇਛ ਪੂਰ ਤੁਮਰੀ ਅਬ ਹੋਈ । ਆਇਸ ਦੀਜੈ ਨਿਜ ਸ੍ਰਮ ਖੋਈ । 

ਮਿਹਰੇ ਕਹਾ ਮੌਹਿ ਮਨ ਐਸੇ । ਕਰੋਂ ਚਰਿਤ ਤਿਹ ਠਾਂ ਤੁਮ ਜੌਸੋ 1 980 ॥ 
ਦੋਹਰਾ” 

ਤੈਸੇ ਕਰਮੌ' ਢਿਗ ਚਰਿਤ ਅਸ ਕਹਿ ਪਾਇ ਲਗਾਇ” । 

ਤਬ ਗੁਰ ਕਹਿ ਸਨ ਮਿਹਰ ਸਸਿ” ਤੁਮ ਹੀ ਧੀਰ ਧਰਾਇ 1 981 ! 
ਚੌਪਈ 

ਮਮ ਸੁਤਿ ਉਪਜ ਨਵਮ ਗੁਰ ਹੋਇ'। ਮੋਹਿ ਰੂਪ ਲਖ ਭੇਂਦ ਨਾ ਕੋਇ । 

ਗੈਗ ਮਾਤ ਜਹਿ ਪ੍ਰਾਨ ਬਿਲਾਈ । ਬੌਠ ਭਾਲ ਤਹਿ ਤਿਲਕ ਕਰਾਈ । 972॥ 


£ਅ ਪੋਥੀ ਅਵਨਿ “ਦ ਪੋਥੀ ਮਧ '%ਅ ਤੋਂ ਏ ਪੋਥੀ ਚਰਨ ਗਹ'ਇ “ਅ ਪੋਥੀ ਚੰਦ 


420 ਗੁਰ ਬਿਲਾਸ ਪਾਤਸ਼ਾਹੀ ੬ 


ਦੋਹਰਾ 
ਤੋਂ ਲਉ ਤੁਮਰੀ ਰਹੇਗੀ ਦੇਹੀ ਅਤਿ ਸੁਖ ਪਾਇ । 
ਭਗਤ ਸਿੰਘ ਗੁਰੁ ਗਿਹ ਸੁਨਹੁ ਤਿਹ ਠਾਂ ਤਿਲਕ ਧਰਾਇ ॥ 983 । 
ਮੌਜੀ ਤਹਾਂ ਪ੍ਰਗਟ ਸੁਖਦਾਯਕ । ਕਰ ਦਰਸ਼ਨ ਦੁਖ ਦਾਰਦ ਘਾਇਕ ।. 
ਮਿਹਰੇ ਕਹਾ ਭਾਇ ਪ੍ਰਭ ਕੀਜੈ । ਸਿਦਕ ਚਰਨ ਰਜ' ਮੋ ਕਊਂ ਦੀਜੈ ।। 984 
ਦੀਨ ਮਾਨ ਗੁਰੁ ਕੀਨ ਪਯਾਨਾ । ਸਾਂਈ ਦਾਸ ਧਰ ਸੰਗਿ ਸੁਜਾਨਾ । 
ਬਾਬਕ ਬਿਧੀਏ ਥੀ” ਸੋਗ ਲੀਨੇ । ਬਰਨਤ ਕਥਾ ਪੰਥ ਰਸ ਭੀਨੇ ।। 985 ॥ 
ਦੋਹਰਾ 
ਤਿਸੀ ਦਿਵਸ ਪਹੁੰਚੇ ਪ੍ਰਭੁ ਸੁਧਾ ਸਰਵਰ ਆਇ । 
ਗੌਗ ਮਾਤ ਕੀ ਬਾਤ ਸੁਨ ਅਏ ਲੌਕ ਸਮੁਦਾਇ? । 986 ॥ 
ਚੌਪਈ 
ਰਹਾ ਜਾਮ ਦਿਨ ਕੀਨ ਇਸਨਾਨਾ । ਕ੍ਰਪ ਸਰੋਵਰ ਅਮੀ ਨਿਧਾਨਾ ।' 
ਅਰਦਾਸ ਕਰਾਇ ਤਖਤ ਦਰਬਾਰ । ਪੁਨਾ ਬੈਠ ਗੁਰ ਤਖਤ ਮੁਰਾਰ । 987 ॥ 
ਬੁਢਾ ਭਾਈ ਸਿਖ ਸਬਾਏ । ਗੈਗ ਮਾਤ ਕੀ ਓਰ ਬੁਲਾਏ । 
ਪੁਰ ਕੇ ਲੌਕ ਸਭੀ ਮਿਲਿ ਆਇ। ਗੁਰੁ ਕੋ ਮਾਤਾ ਓਰ ਬੁਲਾਇ ।। 988 ॥ 
ਦੋਹਰਾ 
ਸੀ ਗੁਰ ਸਭ ਕੌ ਧੀਰ ਦੈ ਉਪਜ ਬਿਨਸ ਜਗ ਜਾਇ । 
ਰਾਮ ਕ੍ਰਿਸ਼ਨ ਪਾਛੇ ਭਏ ਗਏ ਸੁ ਨਹੀ" ਦਿਖਾਇ ।। 989 ॥ 


'ਚੌਂਪਈ ਰ 
ਗੁਰ ਮਹਿਲੀ” ਪੁਰ ਕੀ ਤ੍ਰਿਯ ਜਾਵੈ । ਉਚੀ ਸਰੂ ਸਿਉ” ਰੁਦਨ ਉਠਾਵੈ” ॥ 
ਸਭੀ ਮਾਤ ਆਗੇ ਰੁਦਨਾਂਈ । ਮਾਨੋ ਕੀਰਨਵਾਸਾ ਪਾਈ ।। 990 । 
ਨਿਸ ਜਾਨ ਮਹਿਲੀ' ਪ੍ਰਭੁ ਗਏ । ਕੀਓ ਨਿਵਾਰ ਰੁਦਨ ਨਹੀ” ਕਏਂ । 
ਆਗਮ ਧਰਮ ਰੀਤਿ ਇਹ ਗਾਈ । ਮ੍ਰਿਤ ਪਾਸ ਜਿਨ ਰੁਦਨ ਉਠਾਈ ।॥ 9911 
ਇਹ ਕੇ ਰੁਦਨ ਪਾਏ ਦੁਖ ਸੋਈ । ਆਗੇ ਸਰਤ' ਪ੍ਰਾਪਤ ਰੋਈ । 
ਤਾਂ ਤੇ ਉਤਮ ਜੇ ਜਗੁ ਨਾਰੀ । ਕਰੇ ਨਾਂ ਰੁਦਨ ਧੀਰ ਮਨ ਧਾਰੀ ॥ 
ਦਹਰਾ 
ਜਪ ਤਪ ਪ੍ਰਾਣੀ ਹਿਤ ਕਰੇ ਤੇ ਫਲ ਸਿਉ ਸੁਖ ਪਾਇ । 
ਆਦਿ ਈਸਰੀ ਮਾਤ ਮਮ ਧਰੋ ਧੀਰ ਗ੍ਰਨ ਗਾਇ ।। 


&ਅ ਤੇ ਏ ਪੌਥੀ ਪੂਰੀ #ਅ ਪੌਥ] ਅਕੂਲ'ਵਿ 5ਅ ਪੰਥੀ ਕੀਰਨ ੫ `ਵੰ 


ਅਧਿਆਇ ਨੂੰਵਾਂ 451 


ਚੰਪਈ 
ਇਮ ਸ੍ਨਿ ਕੈ ਸਭ ਧੀਰ ਧਰਾਯੋ । ਬਿਤੀ ਰੈਨ ਰਵਿ ਆਇ ਸਹਾਯੋ । ਰ 
ਸ੍ਰੀ ਗੁਰ ਤਖਤ ਰਾਜ ਸੁਖ ਰਾਸ । ਸੀ ਮੁਖ ਕਹਾ ਸੁਨੋ ਗੁਰਦਾਸ । 992॥ 
ਗੁਰ ਗ੍ਰੰਥ ਕਾ ਪਾਠ ਕਰਾਵਹੁੰ । ਸ੍ਰੀ ਮਾਤਾ ਹਿਤ ਰੀਤਿ ਠਹਿਰਾਵਹੁ । 
ਕਰਨ ਪਾਠ ਲਾਗੇ ਤਬ ਭਾਈ । ਕੌਠੜੀ ਗੁਰੂ ਗ੍ਰੰਥ ਮਨ ਲਾਈ । 993 ॥ 
ਭੱਜ ਸਿਖ ਸਭ ਹੀ ਦਿਸਾ ਖਬਰ ਕੀਨ ਕਰਤਾਰ। _ 
ਗੋਇੰਦਵਾਲ ਖੰਤੂਰ ਮੋ ਡਲੇਂ ਨਿਜ ਸਸੁਰਾਰ ॥ 994॥ 
ਚੌ ਪਈ 
ਸਨਤ ਖਬਰ ਸਭਹੀ ਚਲ ਆਏ । ਮਾਤਾ ਪਿਆਨਾ ਸੁਨ ਬਿਸਮਾਏ । 
ਮੰਡਿਆਲੀ ਦੁਆਰਾ ਯੁਤ ਦਾਰਾ । ਆਯੋ ਮਨ ਮਹਿ ਚਿੰਤਾ ਧਾਰਾ ॥ 995 ॥ 
ਗੁਰ ਮਹਿਲੀ ਮੰ" ਰੁਦਨ ਉਠਾਯੋ । ਸ੍ਰੀ ਗੁਰ ਸਭ ਕੌ ਧੀਰ ਧਰਾਯੋ ॥ 
ਲੈ ਨਿਦੇਸ ਭਾਈ ਗੁਰਦਾਸ । ਗਿੰਥ ਭੋਗ ਪਾਯੋ ਸੁਖਰਾਸ !। 996 ॥ 
ਜਰੀ ਪੁਸ਼ਾਕ ਸੁ ਦਰਬ ਅਪਾਰਾ । ਭਾਈ ਕਉ ਤਬ ਦੀਨ ਮ੍ਰਾਰਾ । 
ਬੁਢੇ ਪਾਗ ਗੁਰੂ ਕਉ ਦੀਨੀ । ਆਪਨੇ ਸਸਿ ਗੁਰਹਿ£ ਧਰ ਲੀਨੀ ॥ 997 ॥ 
ਦਹਰਾ 
ਹਰੀ ਦਾਤ ਨੇ ਦਈ ਕਿਸ਼ਨ ਸਸੀ ਧਰ ਪਾਗ । 
ਹਰੀ ਚੋਦ ਦੁਆਰੇ ਸੋਈ ਧਨ ਸੌ ਅਤਿ ਅਨੁਰਾਗ । 998 ।1 
ਚੌਪਈ 
ਪੁਨਾ ਕੜਾਹ ਵਰਤਾਇ ਅਨੌਤਾ । ਅਰਦਾਸ ਕਰਾਈ ਤਖਤ ਬਿਅੰਤਾਂ । 
ਰਾਜ ਸਾਜ ਤਖਤ ਬਹੁ ਦੀਨਓਂ । ਸਿਰੋਪਾਉ ਤਹਿ ਤੇ ਪ੍ਰਭ ਲੀਓ । 
ਭੁਖਨ ਭਾਂਜਨ ਬਸਤ ਅਪਾਰਾ । ਹੈ ਯੁਤ ਦੀਨੋ ਸੀ ਦਰਬਾਰਾ । 
ਕੜਾਹਿ ਵਰਤਾਇ ਪਾਗ ਗੁਰ ਲੈ ਕੇ । ਬੈਠੇ ਆਦਿ ਤਖਤ ਸੁਖ ਪੈ ਕੇ। 999। 
ਦੋਹਰਾ ਰ 
ਬਸੈ ਰੰਨ ਜੇਤਕ ਅਏ ਭੌਰ ਹੋਤ ਸੁਖ ਪਾਇ । 
ਲੇ ਆਇਸ ਨਿਜ ਨਿਜ ਗਏ ਸ੍ਰੀ ਗੁਰ ਕੇ ਗੁਨ ਗਾਇ ।। 1000 ॥ 
ਸਾਂਈ ਦਾਸ ਕਉ ਨਾਰ ਜੁਤ ਦੈ ਗੁਰ ਧੀਰ ਅਪਾਰ । 
ਵਿਦਾ ਕੀਨ ਗੁਰ ਪ੍ਰੰਮ ਸਿਉ" ਗਯੋ ਰੂਪ ਰਿਦ ਧਾਰ ।! 1001 ॥ 
ਭਗਤ ਸਿੰਘ ਅਸ ਚੇਰਿਤ ਕਰ ਹਾੜ ਗਏ ਦਿਨ ਪਾਂਚ। 
ਸਿਤ ਇਕਾਦਸ਼ੀ ਜੌੜ ਲਗ ਸੀ ਗੁਰ ਧਾਰ ਸੁ ਸਾਂਤ ॥ 1002। 
ਜਾਮ ਨਿਸਾ ਜਬ ਹੀ ਰਹੀਂ ਸ੍ਰੀ ਗੁਰ ਕੀਓ ਇਸਨਾਨ । 
ਗੁਰ ਨਾਨਕ ਪਦ ਕਮਲ ਮਹਿ ਬੈਠੇ ਲਾਇ ਧਿਆਨ ।। 1003 ॥ 


'ਅ ਪੰਥੀ ਮਾਹਿ ਅਤ ਏ ਸਤਿਗੁਰ 


452 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਮਾਤ ਨਾਨਕੀ ਕਾ ਮਨ ਪ੍ਰੋਰਿਓ । ਆਇ ਮਾਤ ਗੁਰ ਦਰਸ਼ਨ ਹੇਰਿਓ । 
ਹਾਥ ਜੋਰ ਗੁਰ ਪਗਾਂ ਲਪਟਾਈ । ਹੁਇ ਅਧੀਨ ਅਤਿ ਬਿਨ ਅਲਈ । 
ਉਘਾਰ ਦ੍੍‌ਿਗੰਚਲ ਪ੍ਰਭ ਅਲਾਯੋ । ਮਾਂਗੋ੍‌ ਕਿਆ ਤੁਮਰੇ ਮਨ ਆਯੋਂ । 
ਕਹਾ ਨਾਨਕੀ ਜਾਨਹੈਂ ਸੁਆਮੀ । ਘਟਿ ਘਟਿ ਕੇ ਤੁਮ ਅੰਤਰਜਾਮੀ ॥ 1005 ।। 
ਦੌਹਰਾਂ 
ਮੇਰੇ ਮਨ ਇਛਾ ਪ੍ਰਭੁ ਤੁਮ ਬਚ ਕਹੇਂ ਉਦਾਰ । 
ਰਾਜ ਭਾਗ ਤੁਮਰ ਰਹੇ ਤੀਨ ਪੁਤਰ ਸੰਸਾਰ ॥ 1006 ॥ 
ਚੌਪਈ 
ਤਾਂਤੇ ਐਸੀ” ਕ੍ਰਿਪਾ ਕੀਜੈ” । ਸੁਤ ਗੁਰੀਆਈ ਲਾਇਕ ਦੀਜੈ । 
ਜਾਂਕੇ ਗ੍ਰਹਿ ਜਗ ਕੀ ਵਡਿਆਈ । ਸੋ ਸਿਯਾਮ ਸੁਤ ਦੇਹ ਗੁਸਾਈ । 
ਤਥਾ ਸਤਿਗੁਰ ਮਖਹ੍ਰੰ ਅਲਾਏ । ਧਰੋ ਧੀਰ ਸੁਤ ਬਲਿ ਉਪਾਏ ।। 1007 ॥ 
ਸਤਿਨਾਮ ਮੰਤਰ ਲਿਖ [ਤਿਹ]! ਦੀਨੌ । ਕਰ ਮਜਨ ਚੂਸੋ ਸੁਖ ਲੀਨੌ । 
ਗੌਰ ਕੀ ਆਇਸ ਮਨ ਮਹਿ ਧਾਰੀ । ਮਾਤ ਨਾਨਕੀ ਹਰਖਤ ਭਾਰੀ । 1008 ।। 
ਦਹਰਾ ਰ 
ਮਾਤ ਨਾਨਕੀ ਨਾਇ ਕੈ ਗੁਰ ਕੌ ਧਿਆਨ ਧਰਾਇ । 
ਸਤਿਨਾਮ ਇਕ ਚਿਤ ਹੁਇ ਚੂਸਿਓ ਪਹਿਰ ਬਿਹਾਇ ।। 1009 । 
ਚੌਪਈ 
ਚੂਸਨ ਸਿਉ ਭਯੋ ਗਰਭ ਮਹਾਨਾ । ਇਸਥਿਰ ਪਵਨ ਭਈ ਸੁਖ ਜਾਨਾ । 
ਪਾਂਚ ਮਾਸ ਬੀਤੇ ਸੁਖ ਸੋਗਾ ਕੌਤਕ ਕੀਨੇ ਪ੍ਰਭੂ ਅਭੈਗਾ ।। 
ਦੀਪ ਮਾਲ ਮੋਲਾ ਬਹੁ ਹੌਯੋ । ਸੰਗਤ" ਦਰਸ ਸਗਲ ਦੁਖ ਖੌਯੋ । 
ਦਿਵਸ ਪੰਚਮੀ ਪ੍ਰਭੁ ਬਿਚਾਰ । ਬੈਠੇ ਲਾਇ ਦੀਵਨ ਅਪਾਰ ।। 1010। 
ਦੇਹਰਾ 
ਬਢੇ ਆਦਿ ਗੁਰਦਾਸ ਲਉ ਸੋਗਤ ਸਭਿ ਇਕਠਾਇ । 
ਸਾਹਿਬ ਬਢੇ ਕਉ ਪ੍ਰਭ ਸੀ ਗੁਰ ਬਚਨ ਅਲਾਇ ॥ 1011 ॥ 
ਤੁਮਰੇ ਬਚ ਬਹੁ ਜੁਧ ਕੇ ਸਮ ਅਯੋ ਨਿਰਧਾਰ । 
ਜਬ ਲਗ ਮਾਤਾ ਤਨ ਰਹਾ ਰਹੋ ਮੌਨ ਬਿਨ ਰਾਰ॥ 10120 
ਚੌਪਈ 
ਤਾਂਤੇ ਮਮ” ਬਿਨਤੀ ਸੁਣਿ ਲੀਜੈ । ਭੋਗ ਮਿਜਾਦ ਸਭੈ ਕਰ ਦੀਜੈ । 
ਤੁਮ ਗੁਰਦਾਸ ਬੀੜ ਬਸ ਜਾਈ । ਇਮ ਸੁਨਿ ਭਾਈ ਬਿਨ ਅਲਾਈ । 


ਦਲ ====ਲਲ======ਲ ਦਲ ਦਾ & 
॥# ਤੇ ਏ ਪੌਥੀ ਚਰਠ _“%ਅ ਪੌਥ] ਮਯਾ ਕਰੀਜੈ _“ਅ ਪੋਥੀ ਵਿਚੋਂ" _$ਟ ਪੌਥ) ਸਿਖਨ _£ਅ ਪੋਥੀ ਮਸਟ 
੪, ਤੋਂ ਦ ਪੰਥੀ ਮੰਹਿ ਰ 


ਅਧਿਆਇ ਨੌਵਾਂ 453 


ਚੌਕੀ ਸ਼ਬਦ ਰੀਤਿ ਦਰਬਾਰ । ਭੰਗ ਕੈਸੇ ਹ੍ਰੋ ਪ੍ਰਭੂ ਮੁਖਹੁੰ ਉਚਾਰ । 
ਸੀ ਮੁਖ ਕਹਾ ਸ੍ਰੀ ਗੂਰ ਸਵਾਮੀ । ਗੁਰ ਅਰਜਨ ਹਰਿ ਅੰਤਰਜਾਮੀ ।। 1013 ॥ 
ਮੁਖ ਸੁਉ ਅਬਚਲ ਨੀਵੈ ਅਲਾਈ 1 ਤਬ ਸਿਖਨ ਬਹੁ ਬਿਨੈ ਅਲਾਈ । 
ਹੇ ਪ੍ਰਭ ਤੁਮ ਬਚ ਐਸ ਉਚਾਰਾ । ਇਹੁ ਮੁਖ ਚੂਨਾ ਭੀਤਰ ਗਾਰਾ ।। 1014 ॥ 
ਮਸੈਦ ਟਹਿਲ -ਕੌਟ ਕਪਟ ਕੀ ਤਮ ਬਚ ਅੰਬਚੌਲ ਗਾਇ । 
ਸ੍ਰੀ ਗੁਰ ਕਹਿ ਸੰਸਾ ਨਹੀ" ਅਬਚਲ ਫੋਰ ਬਨਾਇ ॥ 1015 ॥ 
ਚੌਪਈ 

ਮਸੈਦਨ ਗਾਂਰਾ ਕਪਟ ਲਗਾਯੋ । ਹਨਾ ਮਹਲ ਨਿਜ ਖੱਦ ਧਰਾਯੋ । 
ਤੁਰਕ ਬਿਅਦਬੀ ਮੰਦਰ ਕਰਹਿੰ ! ਕਛੁ ਨ ਕਿਰਕ ਰਿਦੈ ਮਹਿ ਧਰਹਿ । 
ਭਾਈ ਸੁਨੋ ਸਮਾ ਵਹੁ ਆਯੋ । ਹਨਾ ਮੂਲ ਨਿਜ .ਖੋਦ ਧਰਾਯੋ । 
ਜੋ ਮਲੋਛ ਦਿਜਾ ਧੇਨ ਹਤਾਵਹਿੰ । ਬਿਅਦਬੀ ਕਰਹਿੰ ਨਾ ਸੈਕ ਧਰਾਵਹਿਂ ।। 1017॥ 

_ਦੌਹਰਾ 
ਕਰੋ ਜਧ ਤਾਂਕੇ ਹਨੌ.ਧਰਾ ਭਾਰ.ਮਿਟ'ਜਾਇ । 
ਤਾਂਤੇ ਠੌਰ ਤਿਆਗ ਤੁਮ ਨਿਜ ਨਿਜ ਸਭੇ ਸਿਧਾਇ ॥ 1018 ॥ 

ਸੋਰਠਾ ਰ 
ਬਿਨਤੀ ਬਹੁਰ ਉਚਾਰ ਭਾਈ ਦੇ ਕਰ ਜੋਰ ਕੌ। 
ਫਿਰ ਕਬਿ ਰੀਤਿ ਸਵਾਰ ਮਹਾਰਾਜ ਸੋਸ਼ਾ ਹਰੇ ॥ 1019 ॥ 

ਸੀ ਗੁਰੋ ਵਾਰ ।। ਦੋਹਰਾ ।। 

ਹਰਿ ਮੰਦਰ ਅਰ ਤਖਤ ਕਉ ਢਾਇਂ ਤੁਰਕ ਸ਼ਿਰ ਧਾਰ । 
ਦਸਮ ਰੂਪ ਧਾਰਹੁੰ ਜਬੈ ਫਿਰ ਸਬ.ਟੀਤਿ ਸਵਾਰ ॥ 1020 ।। 

ਚੌਪਈ 
ਅਵਲ ਨੀਵ ਮਸੈਦ ਨਿਵਾਰਉ । ਬਹੁ ਦੂਖ ਦੋ? ਗੁਰ ਦੋਖੀ ਮਰਾਉ” । 
ਗੁਰ ਕੌ ਸਿਖ ਐਸ ਸੁਚ ਹੋਈ । ਅਬਚਲ ਨੀਵ ਧਾਰ ਪੁਨ-ਸੋਈ ।। 1021 ॥ 
ਹਰਿ ਮੰਦਰ ਪੁਨ ਤਖਤ ਸਵਾਰਹਿੰ । ਚੌਕੀ ਰੀਤਿ ਸਬਦ ਸਭ ਧਾਰਹਿੰ । 
ਕਫਛਕ ਕਾਲ ਅਬਿ ਰੀਤਿ ਨਾਂ ਹੋਈ । ਗੁਰ ਇਛਾ ਅਸ ਸੈਸ ਨਾਂ ਕੋਈ ॥ 1022॥ 

'ਤਹਰਾ 
ਭਗਤ ਸਿੰਘ ਐਸ ਸੁਨਤਿ ਸਭੈ ਮੌਨ ਮਨ ਧਾਰ । 
ਭਾਈ ਬੁਢੋ ਬੈਦਨਾ ਕੀਨੀ ਭਏ ਤਿਆਰ ।1 1023 ।੧ 


1ਅ ਪੋਥੀ ਬਿਹ ££ ਪੌਥੀ ਕਟੋ $ਅ ਤੋਂ ਏ ਪੋਥੀ ਤੜਪਾਇ 


454 ਰ ਗੁਰ ਬਿਲਾਸ ਪਾਤਸ਼ਾਹ ੬ 


ਬੀੜ ਓਰ ਬਿਬਕ ਜਾਤ ਭਏ ਸੈਗਤਿ ਨਿਜ ਨਿਜ ਥਾਇ । 
ਰੀਤੀ ਅਨਥਾ ਸਭ ਕਰੀ ਸ੍ਰੀ ਗੁਰ ਕਉ ਅਜ ਭਾਇ ॥ 1024॥ 
ਚੰਪਈ 
ਭਗਤ ਸਿੰਘ ਗੁਰ ਅਰਜਨ ਦੇਵ । ਬੁਢੇ ਕਉ [ਸੰੱਪੀ]! ਜੋ ਸੇਵ । 
ਗੁਰੂ ਗ੍ਰਿੱਥ ਕੀ ਦਈ ਮਿਟਾਇ । ਸਾਹਿਬ ਬਰ ਢਾ ਬੀੜ ਸਿਧਾਇ ॥ 1025।॥ 
ਐਸੋ ਸ੍ਰੀ ਗੁਰ ਚਰਿਤ ਧਰਾਏ । ਸੁਨਤ ਸਭੈ ਜਹਿ ਪਾਪ ਬਿਲਾਇ । 
ਭਾਈ ਸੇਵ ਤਖਤ ਕੀ ਧਰੇ । ਦਈ ਮਿਟਾਇ ਔਰ ਸਿਖ ਕਰੇਂ । 
ਕ੍ਰਿਪਾ ਸਿੰਧ ਸਦ ਰਹੈ ਹੁਲਾਸਾ । ਪ੍ਰਭੁ ਕੋ ਕੋਇ ਨ ਲਖੇ ਬਿਲਾਸਾ  1025।। 
ਦੋਹਰਾ . 
ਘਨੀ£ ਅਸੂਆ ਪੁਰ ਭਈ ਦੇਸ ਦੋਸ ਸੁਨ ਪਾਇ । 
ਤੁਰਕ ਸੁਤਾ ਗੁਰ ਗ੍ਰਿਹਿ ਧਰੀ! ਪਿਤ ਕੀ ਰੈਤਿ ਮਿਟਾਇ । 1026 ॥ 
ਤੇਜ ਅਪਾਰ ਲਸੈ ਪ੍ਰਭ ਕੌ ਜਨ ਕੋਇ ਨਾ ਭਾਖ ਸਕੈ ਸਮੁਹਾਈ । 
ਨਿੰਦ ਅਪਾਰ ਭਈ ਜਗ ਮਹਿ ਗ੍ਰਸ ਮੋਹਿ ਪਿਸਾਚ ਬਡੋਂ ਦੁਖਦਾਈ । 
ਰੂਪ ਰਿਦੈ ਗੁਰ ਕੌ ਜਹਿ ਰਾਜਤ ਸੈਸ ਬਿਹਾਇ ਨਾ ਖੋਦ ਧਰਾਈ । 
ਆਗਤ [ਮਾਸ|“ ਬਿਤੀਤ ਭਏ ਸਿਖ ਸੈਗਤਿ ਦੇਸਨ ਦੇਸ ਤੇ ਆਈ ॥ 1027 ॥ 
ਰ ਦੋਹਰਾ 
ਵਿਸਾਖੀ ਕਾ ਮੇਲਾ ਭਯੋ ਆਵਤ ਵਾਰ ਨਪਾਰ। 
ਸੀ ਗੁਰ ਤਖਤ ਬਿਰਾਜ ਕੈ ਸੱਭ ਕੌ ਦੇਤ ਦਿਦਾਰ ॥ 1028 । 
ਮਨ'ਵਾਂਛਤ ਫਲ ਪਾਵਹੀ” ਸੈਗਤਿ ਗੁਰ ਢਿਗ ਆਇ । 
ਭਾਈ ਬੁਢਾ ਨਾਹਿ ਲਿਖ ਸੋਗਤਿ ਪ੍ਰਸਨ ਕਰਾਇ ॥ 1029 ॥ 
ਚੌਪਈ 
ਮਹਾਰਾਜ ਭਾਈ ਐਂ ਜਾਨੋਂ । ਬੁਢਾ ਕਹਾਂ ਗਏ ਅਨਮਾਨੋ । 
_ਤਬ ਗ੍ਰਰ ਕਹਹਿੰ ਬੀੜ ਹੈ ਭਾਈ । ਭੰਗ ਮ੍ਰਿਜਾਦ ਤਾਂਹਿ ਕੀ ਆਈ ।। 1030 ॥ 
ਰ ਦੌਹਰਾ 
ਹਮ ਕਰਨੇ ਹਹਿ ਜੁਧ ਬਹੁ ਅਬ ਨਹਿ ਰੀਤਿ ਸੁਹਾਇ?। 
ਔਰ ਸਿਖ ਸੇਵਾ ਕਰਹਿ ਚੱਕੀ ਸਬਦ ਮਹਾਇ ।। 1031 ।। 
ਸਨ ਸੋਗਤਿ ਪ੍ਰਭ ਕੇ ਬਚਨ ਆਇਸ ਪਾਇ ਸਿਧਾਇ । 
ਪਾਂਚ ਦਿਵਸ ਮਧੁ ਕੇ ਗਏ ਫਰਕ ਅੰਗ ਸੁਖਦਾਇ ॥ 1032 । 


£ਅ ਪੋਥੀ ਵਿਚ _“ਅ ਪੋਥੀ ਅਤਿ ਏ ਪੌਥੀ ਬਹੁ _£ਅ ਪੋਥੀ ਰਖੀ _$ਐ ਪੌਥੀ ਵਿਚੋ” ` “£ ਪੌਥੀ ਪੁਗਾਇ 


ਅਧਿਆਇ ਨੌਵਾਂ 455 


ਸੁਵਾ ਜਾਮ ਦਿਨ ਜਬ ਰਹਾ ਲਗੌ ਵਿਸਾਖਾ ਆਇ । 
ਪਵਨ ਨਿਕਸ ਸੁਤ ਭਵ ਲਯੋ ਸੁੰਦਰ ਸੋਭ ਮੁਹਾਇ ॥ 1033 । 
ਰ ਚੌਪਈ 
ਮਿਲ ਮਿਲ ਤਿ੍‌ਯਾਂ ਪੁਰੀ ਕੀ ਆਵੈ । ਦੇਤ ਬਧਾਈ ਮੰਗਲ ਗਾਵੈ । 
ਭਯੋ ਭੌਰ ਧਰ ਬੈਦਨ ਵਾਰੇ । ਦੀਓ ਦਾਨ ਤਹਿ ਵਾਤ ਨ ਪਾਰੇ ।। 0034। ।( 
ਦੌਹਰਾ 
ਗੁਹਿ ਰਿਖ ਆਗਮ ਸਸਿ ਮਿਲੋਂ ਸਮੰਤ ਮਾਸ ਵਿਸਾਖ । 
ਗਏ ਪਾਂਚ ਦਿਨ ਭਵ ਲਯੋ ਭਗਤ ਸਿੰਘ ਚਿਤ ਰਾਖ ॥ 1035 ॥ 
ਚੜਿਓ ਦਿਵਸ ਗੁਰ ਜੀ ਸੁਨਯੋ ਜੇਠੇ ਥਿਧੀਏ ਸੰਗ । 
ਆਏ ਮਹਲੀ ਗਾਵੇਹੀ ਤ੍ਰਿਯਾ ਧਾਰ ਆਨੰਦ ॥ 1036 ॥ 
ਤਬ ਗੁਰ ਸਿਸ ਕਉ ਬੈਦਨਾ ਕੀਨੀ ਅਤਿ ਹਿਤ ਲਾਇ । 
ਬਿਧੀਆ ਕਹਿ ਕਸ ਬੈਦਨ ਕੀ ਕਹੋ ਮੌਹਿ ਸਭ ਭਾਇ ॥ 1037 ॥ 
ਤਬ ਗੁਰ ਕਹਿ ਇਹ ਗ੍ਰਰ ਭਏ ਪਾਂਚ ਸੁਤਨ ਮਹਿ ਜਾਨ ! 
ਦੀਨ ਰਛ ਸੋਕਟ ਹਰੈ ਸਦਾ ਯਹੀ ਪਹਿਚਾਨ ।। 1038 ॥ 
ਰ ਰ ਚੌਪਈ 
ਤੇਗ ਬਹਾਦਰ ਨਾਮ ਸੁੱ ਗਾਯੋਂ । ਤਾਂਹਿ ਨਾਮ ਸ੍ਰੀ ਮੁਖਹੁੰ ਅਲਾਯੋ । 
ਸੁਨਤ ਮਾਤ ਸਭ ਹੀ ਹਰਖਾਨੀ । ਨਾਮ ਕਹਿਓ ਗੁਰ ਪੁਲਕਤ ਬਾਨੀ ॥ 1039 1 
ਰ ਦੋਹਰਾ 
ਦਾਨ ਦੀਓ ਬਹ ਦਿਜਨ' ਕੌ ਮੰਗਲ ਹੌਤ ਅਪਾਰ । 
ਪਾਂਚ ਦਿਵਸ ਸੁਖ ਸਿਉ ਗਏ ਦਮੌਦਰੀ ਮਾਤ ਬਿਚਾਰ ।। 1040 ॥ 
ਹਾਥ ਜੋਰ ਬਿਨਤੀ ਕਰੀ£ ਸ੍ਰੀ ਗੁਰ ਕੇ ਨਿਕਟਾਇ । 
ਫੌਨਿਆ ਦਿਖ ਅਹਿ ਬਰਸ ਕੀ ਸਾਹਾ ਪਠਿਓ ਸ਼ੁਧਾਇ 1 1041 ॥ 
ਚੌਪਈ 
ਬਿਨੈ ਮਾਤ ਕੀ ਇਮ ਸੁਨ ਪਾਈ । ਦਯਾ ਸਿੰਧ ਕੇ ਮਨ ਮਹਿ ਭਾਈ । 
ਸਿੰਘਾ ਪ੍ਰੋਹਤ ਤੁਰਤ ਬੁਲਾਯੋ । ਸੋਧੋ ਸਾਹਾ ਮੁਖਰੁੰ ਅਲਾਯ 1 
ਵੀਰੋ ਨਾਮ ਸਤਾ ਕਾ ਜਾਨੋਂ । ਦੂਲੋ ਸਾਧੂ ਨਾਮ ਪਛ!ਨੋ । 
ਨਾਮ ਸੁਨਤ ਦ੍ਜਿ ਧਾਰ ਉਮਾਹਾ । ਗ੍ਹਿ ਸ਼ੁਭ ਲਗਨ ਖੌਜ ਦਿਖ ਸਾਹਾ ॥ 1042 ॥ 
ਦੋਹਰਾ 
ਜੋਠ ਛਬੀਸਵੀ ਮੁਖ ਕਹਾ ਗ੍ਰਹਿ ਸੁਭ ਲਗਨ ਮਿਲਾਇ । 
ਸਾਹੇ ਪਾਤੀ ਲਿਖ ਦਈ ਮਾਤ ਗੁਰੂ ਮਨ ਭਾਇ ॥ 1043 ॥ 


4--------------- 
॥ਅਪੋਥੀ ਖਿਪ੍ਰਨੇ ਅ ਤੇ ਵ ਪੋਥੀ ਕਹੀ 9ਦੁ ਪੰਥੀ ਗਨ'ਇ 


456 ਗਰ ਬਿਲਾਸ ਪਾਤਸ਼ਾਹੀ ੬ 


ਰ ਚੌਪਈ 

ਦੈ ਸਾਹਾ ਗੁਰ ਦ੍ਰਿਜ ਕੋ ਤੋਰਿਓ । ਭਾਂਤ ਭਾਂਤ ਕਰ ਬਿਨੰ ਨਿਹੌਰਿਓ । 

ਸਿੰਘਾ ਪਾਤੀ ਲੀਏ ਸਿਧਾਂਇਓ । ਮਲੇਂ ਓਰ ਭਾਰ ਸੁਖ ਪਾਇਂਓ । 1044 ।। 

ਚਾਰ ਦਿਵਸ ਮਹਿ ਪਹੁੰਚਿਓ ਤਹਾਂ । ਸੁੰਦਰ ਗ੍੍‌ਹਿ' ਧਰਮੇ ਕਾ ਜਹਾਂ । 

ਦਿਜ ਪੈ ਛਾਨ ਤਿਨ ਕੀਨਾ ਮਾਨਾਂ । ਪੂੰਛਿਓ ਆਨੰਦ ਕ੍ਰਿਪਾ ਨਿਧਾਨਾ ।। 1045 ॥ 
ਦਹਰਾ 

ਹਾਥ ਜੌਰ ਸਿੰਘੇ ਕਹਾ ਸਾਹਾ ਪਠਿਓ'ਸੁਧਾਇ । 

ਜੇਠ ਵਿਸ ਖਟ ਜਾਨ ਸੁੱਭ ਸੁਨ [ਧਰਮਾ|” ਹਰਖਾਇ ॥ 1046 । 
ਚੌਪਈ 

ਨਿਜ ਨਾਰੀ ਸਿਉ" ਸੋਇ ਸੁਨਾਯੋ । ਨੰਦਾਂ ਕੌਰ ਸੁਨ ਆਨੰਦ ਪਾਯੋ । 

ਹੋਤ ਬਧਾਈ ਬਾਜ ਬਜਾਵੈ । ਮਿਲ ਤਰੁਨੀ ਬਹੁ ਮੰਗਲ ਗਾਵੈ 1 1047 % 

ਏਕ ਦਿਵਸ ਦ੍ਰਿਜ ਤਹਾਂ ਰਹਾਂਯੋ । ਨੰਦ ਕੌਰ! ਮਨ ਆਨੰਦ ਛਾਯੋ । 

ਪਾਂਚ ਦਿਵਸ ਮੰਹਿ ਪਹੁੰਚਿਉ ਆਇ । ਸੁਧਾ ਸਰੋਵਰ ਗੁਰ ਨਿਕਟਾਇ ॥ 1048 ॥ 
ਦੋਹਰਾ ਰ 

ਸਬ ਸੇਦੇਸ ਤਿਨ ਕਉ ਕਹਾਂ ਸੁਨ ਗੁਰ ਆਇਸ ਦੀਨ । 

ਘਨੀ ਵਸਤ ਪਠ ਸਰਬ ਕਉ ਸ੍ਰੀ ਗੁਰ ਏਕਠ ਕੀਨ ॥.1049। 

ਭਰੀ ਦਦੌਭ ਧੁਨਿ ਭਈ ਮੰਗਲ-ਗਾਵਤ ਨਾਰ । 

ਬਹੁ ਬਿਤਾਨ ਸੋਹੈ ਤਬੈ ਬਦਨ ਵਾਰ ਅਪਾਰ ॥ 1050 ॥ 

ਚਾੜ ਕੜਾਹੇ ਅਨਿਕ ਹੀ ਬ੍ਰੰਦੀ ਬਹੁ ਪਕਵਾਨ । 

ਭਾਂਤ ਭਾਂਤ ਸੀ ਗੁਰ ਰਚੇ ਜੇ ਬਿਧ ਨਹਿ ਸਿਆਨ ।। 1051 ॥ 
ਚੌਪਈ 

` ਕੋਠੇ“ ਬਹੁ ਪਕਵਾਨ ਭਰਾਏ । ਨਿਤ ਪ੍ਰਤਿ ਮੰਗਲਿ ਹੌਤ ਮਹਾਏ । 

ਕਛਹ ਅਚਰਜ ਨ ਮਨ ਮਹਿ ਕਹਿਯੋ । ਸ੍ਰੀ ਸਤਿਗੁਰ ਮਹਿਮਾ ਚਿਤ ਚਹੀਯੋ । 

ਵਸਾਖ ਬਤੀਤ ਜੇਠ ਪੁਨ ਆਯੋ । ਮਾਤ ਦਮੌਦਰੀ. ਅਤਿ ਸੁਖ ਪਾਯੋ” । 

ਹੁਇ ਅਧੀਨ ਬਹੁ ਬਿਨ ਅਲਾਇ ।-ਕ੍ਰਿਪਾ ਸਿੰਧ ਆਗੇ ਇਹ ਭਾਇ ।। 1052। 


ਦੋਹਰਾ 
`ਬੋਰੇ ਦਿਨ ਪ੍ਰਭ ਜੀ ਰਹੋ ਭਾਜੀ ਪਠ ਸੇਭਿ ਓਰ । 
ਗੋਇੰਦਵਾਲ ਖੰਡਰ ਪੁਨ ਡਰੌਲੀ ਡਲੌਂ ਤੋਰ ॥ 1053 ॥ 
ਤਬ ਗੁਰ ਉਤਰ ਨਾ'ਦੀਓ ਤੀਨ ਬੇਰ ਬਚ ਮਾਤ । 
ਅਤੌਜਾਮੀ ਗੁਰ ਤਬੈ ਲਖ ਮਾਤਾ:ਮਨ ਸਾਂਤ ।। 1054 ॥ 


ਨ 
੫ ਤੋ ਏ ਪੰਥੀ ਸਦਨ $ਅ ਪੋਥੀ ਵਿਚੋਂ' £ਅ ਪੋਥੀ ਆਨੰਦ $ਟ ਪੋਥੀ.ਸਦਨੇ $ਅ ਧੌਥ` ਰੁਲਸਾਯੋ 


ਅਧਿਆਇ ਨਵਾਂ 457 


ਚੰਪਈ 
ਦਯਾ ਸਿੰਧ ਮਨ ਐਸ ਵਿਚਾਰੀ । ਪ੍ਰਭ ਕਰ ਜਾਨਤ ਮੌਹਿ ਨਰ ਨਾਰੀ । 
ਹਮ ਕਰਿ ਜੁਧ ਈਸ ਨਰ ਜਾਨੈ । ਪਰਮੇਸ਼ੁਰ ਸਮ ਮੌਕਉ ਮਾਨੈ । 
ਤਾਂਤੇ ਐਸ ਜਤਨ ਅਬ ਕੀਜੈ । ਆਪੁ ਲੁਕਾਇ ਜਗਤ ਸੁਖ ਦੀਜੈ । 
ਮੰਕਉ ਨਰ ਜਾਨੈ ਨਰ ਨਾਰੀ । ਅਸ ਕੁਰਨਾਕਰ ਬਾਤ ,ਬਿਚਾਰੀ । 1055 ।। 


ਸਵੇਯਾ 
ਖਾਂਨ ਕੌ ਪਾਸ ਰਖੈ ਹਰਿ ਜੀ ਜੋਈ ਕਾਜ ਕਰੈ ਤੇਹਿ ਸੈਗ ਰਹਾਵਹਿੰ । 
ਕੌਲ ਸੁਤਾ ਗ੍ਰਿਹ ਜਾਤ ਨਿਤਾ ਪ੍ਰਤਿ ਔਰ ਕਛੁ ਮਨ ਰੰਗ ਨਾ ਭਾਵਹਿੰ । 
ਲੌਕ ਬਿਚਾਰ ਕਰਹਿ ਨਿਸ ਬਾਸਰ ਕੱਸ ਵਿਚਾਰ ਪ੍ਰਭ ਮਨ ਆਵਹਿ । 
ਉਤਮ ਸੇਵ ਕੀ ਰੀਤਿ ਮਿਟਾਇ ਕੌ. ;ਨੀਜ਼ ਮਲੇਛ ਸਦਾ ਮੁਖ ਲਾਵਹਿੰ ॥ 1056 ।੧ 


ਚੌਪਈ ____ 
ਪੁਰ ਜਨ ਪਰ ਜਨ.ਐੱਸ ਅਲਾਈ । ਕੁਲ ਕੀ ਰੀਤਿ ਗੁਰ ਨਹਿ ਭਾਈ । 
ਰਚਿਓ ਸਦਨ ਸੁਤਾ ਕੀ ਵਿਆਹ । ਕਹੀ ਨਾ ਭਾਜੀ ਪਠ ਚਿਤ ਚਾਹ ॥ 1057 ।! 
ਪੈਦੇ ਖਾਂ ਕੌਲਾਂ ਡਾਰ ਜਾਦੂ । ਕੀਓ ਵਸ ਗੁਰ ਭਹਿਓ ਵਿਖਾਦੂ । 
ਪ੍ਰੀ ਦੇਸ ਬਹੁ ਨਿੰਦਾ ਹੋਈ । ਤਮ ਗ੍ਰਸ.ਕਰੇ ਮੂੜ ਨਰ ਜੋਈ ॥ 1058 ॥। 
ਬਿਧੀਆ ਆਦਿ ਸੁਧ ਮਨ ਵਾਰੇ । ਕਰਹਿ ਨ 'ਸੌਸ ਈਸ ਸੁਖਕਾਰੇ । 
ਔਰ ਸਿਖ ਮਨ ਮਹਿ ਦੁਖ ਪਾਵਹਿ । ਗੁਰ ਨਿੰਦਾ ਸੁਨ ਅਤਿ ਸ੍ਰਮ ਪਾਵਹਿ” ।1059॥ 
ਤਾਂ ਮੋ ਪਾਂਚ ਸਿਖ ਰਸ ਰਾਤੇ । ਕਰਤ ਵਿਚਾਰ ਹੌਤ ਗੁਰ ਤਾਂਤੇ । 
ਚਿੰਤ ਸਿੰਧ ਗਲਤਾਨ ਸੁ ਭਏ । ਭਾਈ ਬੁਢੇ ਕਉ ਬਚ ਕਏ । 1060 ॥ 
ਤਹਿ ਪਾਂਚੋ ਕੇ ਨਾਮ ਸੁਨਾਇ । ਕ੍ਰਿਸ਼ਨਾ ਤੀਰਥ ਤਖਤ ਗਾਇ ॥ 
ਨਿਹਾਲੂ ਔਰ ਤਿਲੌਕਾ ਜਾਨੋ । ਦਯਾ ਸਿੰਧ ਗੁਰ ਪ੍ਰੋਮੀ ਮਾਨੋ ॥ 1061 ॥ 


ਰ _ਦੌਹਰਾਂ 
ਭੌਰਹੌਤ ਪਾਂਚੌ ਚਲੇ. ਚੜੇ ਜਾਮ ਦਿਨ ਜਾਇ । 
ਪਹੁੰਚੇ ਦਰਸ਼ਨ ਬੀੜ ਕਰ ਕਛੁਕ ਸ਼ਾਤ ਮਨ ਪਾਇ ॥ 1062।। 


ਚੌਪਈ 
ਬੁਢੇ ਭਾਈ ਕੇ ਪਗ ਬੈਦੇ । ਪਾਂਚੋ ਮਨਿ [ਮਹਿ[£ ਧਾਰ ਆਨੰਦੇ । 
ਸਾਹਿਬ ਬਢੇ ਕੀਨੋ ਮਾਨ'ਂ । ਕ੍ਰਸਲ ਪੂਛ ਪਰ੍ਭ ਕ੍ਪਾ ਨਿਧਾਨਾ । 1063 ॥ 
ਪਾਂਚੇ ਮੌਨ ਚਿੰਤ ਮਨ ਮਾਂਹੀ । ਭਾਈ ਕਹਾ ਕੈਂਸ ਸ੍ਰਮ ਪਾਈ ॥ 
ਕ੍ਰਿਨੇ ਕਹਾਂ ਖੌਦ, ਹਮ.ਪਾਏ । ਤ੍ਮ :ਦਉ ਇਹ ਠਾਂ ਚਲ ਆਏ | 1064॥ 


੬. ਹੂੰਰ। ਬਿਲਲਾਵਹਿ “ਟ ਪੌਥੀ ਵਿੱਚੋਂ 


458 


ਗੁ ਰ ਬਿਲਾਸ ਪਾਤਸ਼ਾਹੀ ੬ 


ਦੌਹਰਾ 
ਗੁਰ ਕੀ ਨਿੰਦਾ ਕਰਤ ਨਰ ਹਮ ਤੇ ਸੁਨੀਨ ਜਾਇ! 
ਕਿਆ ਨਿੰਦਾ ਬੁਢੇ ਕਹਾ ਕਿਸ਼ਨੇ ਕਹਾ ਸਰਨਾਇ ।। 1065 ॥ 

ਚੌਪਈ 
ਤੁਮ ਤੋ ਤਿਆਗ ਨੀਚ ਮੁਖ ਲਾਵਹਿੰ । ਪੰਦੇ ਖਾਂ ਕੌਲਾਂ ਗ੍ਰਿਹ ਜਾਵਹਿੰ । 
ਰੀਤਿ ਤਿਆਗ ਕੁਲ ਐਸੇ ਕਹੇ । ਇਹ ਪ੍ਰਥਾਇ ਕਹੈ ਬਚ ਕਹੈ । 1066 ॥ 
ਜਾਨ ਵਿੰਸ ਰਵਿ ਵਾਰ ਮਹਿ ਪੰੜੀ ਕੀਨ ਉਚਾਰ । 


ਬਿਸ ਵੇਦ ਪਹਿਚਾਨਿ ਸੁਨਹੁ ਅਰਥ ਨਿਰਧਾਰ ॥ 1067 । 


`% 


ਸੰਵਯਾ 
ਅਜ ਆਪ ਜਰੋ ਨਿਸ ਬਾਸਰ ਪੂਰਨ ਬ੍ਰਹਮ ਜਨਾਵਤ ਨਾਹੀ । 
ਸ਼ਾਚ ਲੁਕਾਇ ਲੁਕ ਜਗਿ ਨਾਹਿਨ ਛਾਰ ਲੂਕੀ ਅਗਨੀ ਪ੍ਰਗਟਾਹੀ । 
ਐਸ ਸੰਗਧ ਲੀਏ ਅਲਿ ਗਜੋਤ ਰੌਚਕ ਗੰਧ ਧਰੇ ਮੁਖ ਮਾਹੀ । 
ਤੈਸ ਗੁਰ ਸਿਖ ਮੌਹੇ ਰਹੇ ਗੁਰ ਚਰਿਤ ਅਗਮ ਨ ਗੈਮ ਪਰਾਹੀ । 1068 11 
ਰ ਦੋਹਰਾ ਰ 
ਔਰ ਰੀਤਿ ਪਾਛਲਾਂ ਸਨੇ ਪਾਂਚ ਗੁਰੂ ਜੌ ਕੀਨ । 


_ਇਹ ਵੀ ਰੀਤਿ ਐਗਮ ਹੈ ਕਹੋ ਮਿਲੀ ਚਿਤ ਚੀਨ ॥ 1069 ॥ 


ਛਪੈ 
2੫ `. , ੪੧੪ < 
ਧਰਮਸਾਲ ਕਰ ਬੈਠ ਥਾਨ ਇਕ ਨਾਂਹੀਂ ਟਿਕਾਯੋਂ । 


` ਦੀਰਘ ਗਹ ਕਰਮਾਤ ਫਿਰੇ ਨਰਿ ਨਾਰ ਡਰਾਂਯੋ । 


ਪਾਤਸ਼ਾਹਿ ਘਰ ਆਇ ਚੜਾ ਗੜ ਸ਼ਾਹਿ ਚੜਾਯਾ । 
ਜੀ ਬਹਿ ਸੰਤੋਖ ਸੁਆਨ ਸਿਕਾਰ ਖਿਲਾਯਾ । 
ਬਾਣੀ ਕਹ ਸੁਣ ਗਾਂਵਦੇ ਐਸ ਰੀਤ ਪਾਛੇ ਭਈ । 
ਇਹ ਕਥਾ? ਗਾਇ ਸੁਨਿ ਹੈ ਜੁਈ ਉਲਟ ਰੀਤਿ ਜਗ ਮਹਿ ਕਈ ॥ 107611 

ਰ੍‌ ਦੌਹਰਾ 
ਸਮਰਥ ਗੁਰੁ ਕ੍ਿਸ਼ਨਾ ਸੁਨੋ ਜੌ ਚਾਹੇ ਸੋ ਹੋਇ। 
ਪੁਨਾ ਤਖਤ ਬਿਨਤੀ ਕਰੀ ਕੈਂਸ ਸਾਂਤ ਮਮ ਹੋਇ ॥ 1071 ॥ 

ਚੌਪਈ 

ਚਲੋ ਆਂਪ ਤਹਿ ਗੁਰ ਨਿਕਟਾਇ । ਤ੍ਰਮਰੇ ਬਚ ਗੁਰੁ ਕੈ ਮਨ ਭਾਇ । 
ਸ੍ਰੀ ਗੁਰੂ ਤਯਾਗ ਤਾਂਹਿ ਕਾਂ ਕਰਹਿੰ । ਪ੍ਰਤੀਤਿ ਮੌਹਿ ਬਚ ਤੁਮ ਨਹਿ ਟਗੱਹ ੧0721 


੪ ਪੋਥੀ ਪੁਰਾਤਨ “ਅ ਤੋਂ ਏ ਪੌਥੀ ਗਾਥਾ ਜੰ 


ਅਧਿਆਇ ਨੌਵਾਂ ਰ 459 


ਬ੍ਢੇ ਭਾਈ ਕਹਾ ਸੁਨਾਇ । ਕਰੋਂ ਸੋਇ ਜੋ ਤੁਮ ਮਨ ਭਾਇ । ਸਾ 

ਚਰਚਾ ਭਈ ਜਾਮ ਬਹੁ ਤਹਾਂ । ਆਯੋਂ ਜਾਮ ਦ੍ਰਿਗ ਤਪ ਰਵਿ ਮਹਾਂ 1! 1673 
ਦੌਹਰਾ 

ਪ੍ਰੰਮ ਮਗਨ ਸਾਤਹੁੰ ਚਲੇ ਸੁਧਾ ਸਰੋਵਰ ਓਰ । 

ਕਛੂ ਘਾਮ ਬਯਾਪੈ ਨਹੀ” ਅਮੀ ਪ੍ਰੰਮ ਰਿਦ ਘੋਰ ।। 1074 ॥ 
ਚੌਪਈ 

ਪੰਥ ਚਲਤ ਗੁਰ ਚਰਚਾ ਕਰਹਿ । ਸਨੇ ਸਨੇ ਆਗੇ ਪਗ ਧਰਹਿੰ। 

ਅਮੀ' ਸਰੋਵਰ ਪਹੁੰਚ ਸੁਜਾਨਾ । ਕੂਪ ਨਾਇ ਰਿਖ ਕਰਯੋ ਇਸਨਾਨਾ ॥ 1075 ॥ 

ਤਖਤ ਬੰਦ ਦਰਸ਼ਨ ਦਰਬਾਰ । ਕੀਨਾ ਆਨੰਦ ਮਨ ਮਹਿ ਧਾਰ। __ 

ਪੁਰ ਜਨ ਮਿਲੇ ਸਭੀ ਤਹਿ ਆਏ । ਕੀਨ ਬਿਨ ਗੁਰ ਖੋਦ” ਮਿਟਾਏ ॥ 1076 ।। 
ਦੌਹਰਾ. 

ਬੁਢੇ ਤਬ ਪੂਛਨ ਕੀਓ ਗਏ ਕਹਾਂ ਗੁਰ ਦੇਵ । ਰ 

ਹਾਥ ਜੌਰ ਸਿਖਨ ਕਹਿਓ ਜਾਨਤ ਆਪ [ਅਭੋਵ]$ ॥ 1077 ।। 
ਚੌਪਈ 

ਅਬਹੀ ਹੇਤ ਸਿਕਾਰ ਸਿਧਾਏ । ਚਾਟੀ ਵਿੰਡ ਕੀ ਜੂਹ ਮਹਾਏ। 

ਬੁਢਾ ਭਾਈ ਪਾਂਚ ਪਿਆਰ । ਸੁਨਤ ਔਸ ਤਹਿ ਓਰ ਪਧਾਰੇ ॥ 10780. 

ਭਗਤ ਸਿੰਘ ਗੁਰ ਮਨ ਕੀ ਜਾਨ । ਬੈਠਾ ਬੁਢਾ ਕਰ ਗੁਰੁ ਧਿਆਨ । 

ਕਛੁਕ ਦੂਰ ਰਾਮਸਰ ਤੇ ਜਾਨੋਂ । ਗਾੜੇਂ ਬਨ ਸਚ ਜਾਨ ਟਿਕਾਨੋ । 1079॥ 
ਦੰਹਰਾ 

ਤਿਲੌਕਾ ਤਖਤ੍ਰ ਅਗ੍ਰ ਗੁਰੁ ਪਠੇ ਕਰੋਂ ਸੁਧ ਜਾਇ । 

ਦੌਉ ਚਾਲੇ ਹਰਖ ਸਿਉ ਰਹੇ ਜਾਮ ਦਿਨ ਆਇ । 1080 11 
ਚੌਪਈ 

ਦ੍ਰੰਢਤ ਭਏ ਦੁਈ ਮਨ ਲਾਈ । ਗਾੜੋ ਬਨ ਕਛੁ ਨਦਰ ਨਾ ਆਈ । 

ਸੀ ਗੁਰ ਸਭ ਘਟਿ ਅੰਤਰਜਾਮੀ । ਆਯੇ ਬਹੁਰ ਪਾਸ ਸੁਖ ਧਾਮੀ ।॥ 1081 ॥ 

ਦਰਹੈ ਦੇਖ ਸਿਖ ਢਿਗ“ ਧਾਏਂ । ਪਗ ਪੰਕਜ ਗੁਰੁ ਕੇ ਲਪਟਾਏ । 

ਮੁਖ ਤੋ ਨਿਮ੍ਰਿਤ ਬਚਣ ਸੁਨਾਯੋਂ । ਬੁਢਾ ਭਾਈ ਪਗ ਲਪਟਾਯੌ । 1082 ॥ 
ਚੌਪਈ 

ਪਰਸਪਰ ਲਪਟ ਤਹਾਂ ਸੁਖ ਪਾਯੋਂ । ਮੁਖ ਸਿਉ ' ਆਨੰਦ ਕੁਸਲ ਅਲਾਯੋ । 

ਬੈਠੇ ਗੁਰੂ ਸੂਰ ਸਥ ਆਏ । ਬਿਧੀਏ ਆਦਿ ਬੌਠ ਹਰਖਾਇ ॥ 1083 ॥ 


(_ #ਅ ਪੌਥੀ.ਅਮ੍ਰਿਤ _ਐ ਪੋਥੀ ਕਸਟ _£ਅ ਪੌਥ) ਵਿਚੋਂ” £ਏ ਪੋਥ) ਨਿਕਟ ਸ਼ੁ ਰ :.” 


1੨.3). ੧; ੨੨੫02-7% 
460 ਰ ਗਰ ਬਿਲੇ'ਸ ਪਾਂਤਸ਼ਾਂਹੀ ੬ 


ਹਾਥ ਜੋਰ ਗੁਰੂ ਕਹਾ ਸੁਨਾਇ' ਪਰਤ ਘਾਮ ਰਵਿ : ਤੌਜ ਮਹਾਇ । 
ਕੌਨ ਹੇਤ ਤਮ ਆਵਤ ਭਯੌ । ਸੀਂਘਰ ਕਰੋਂ ਬਿਲਮ ਕਿਉ” ਕੱਯੋ ॥ 1084॥ 


ਰ ਦੱਹੰਰਾ 
ਹਾਥ ਜੋਰ ਬੁਢੇ ਕਹਾ ਸਭ ਘਟਿ ਜਾਂਨਨੇਹਾਂਰ । 
ਭਗਤ ਵਤੇਸ ਤਵ ਨਾਮ ਹੈ ਦਾਸਨ ਖੈਦ ਨਿਵਾਂਰ ॥ 1085 ॥ 
ਚੌਪਈ 
ਤੀਨ ਕਾਲ ਨਹਿ ਲੇਪ ਤੁਮਾਰੇ । ਸਚਾ ਸੁਧ ਬੰਪ ਰੂਪ ਤਮਾਰੇ । 
ਨਰ ਲੀਲਾ ਦਿਖ ਨਿੰਦਾ ਰੋਈ । ਕਰਤ ਮ੍ੜ ਨਰ ਜੋਗ ਮਹਿ ਜੋਈ । 
ਇਹ ਹਹਿ ਸਿਖ ਤੁਮਾਂਰੇ ਦਾਸ । ਨਿੰਦਾ ਭਲੀ ਇਨੰ ਦੇਖ ਰਾਂਸ | 
ਵਸ ਨਹਿ ਚਲੰ' ਹਟਕ ਨਰ ਲੀਜੈ । ਭਗਤ ਵਤਸਾਂ ਇੰਨ ਰੰਛਾ ਕੀਜੈ ॥ 1087 ॥ 


ਸੀ ਗੁਰੋ ਵਾਚ ।! ਦੋਹਰਾ ।। 
ਜੋ ਆਇਸ ਮੌਕਉ ਕਰੋਂ ਕਰਹ੍ ਸੋਇ ਨਿਰਧਾਂਰ। _ 
ਸਾਹਿਬ ਬੁਢੇ ਅਸ ਕਹਾ ਕੀਜੋ ਤਯਾਗ ਮੁਰਾਰ॥ 1088॥ 
ਕੌਲਾਂ ਤਯਾਗ ਕਰੋਂ ਹੋ ਸੁਆਮੀ | ਮਿਣ ਨਿੰਦ ਇਹ ਪ੍ਰਰਨ ਕਾਂਸੀ । 
ਬਿਧੀਏ ਆਦਿੰ ਸੂਰ ਸਿੱਖ ਜੇਤੇ । ਸਭ ਮਿਲ ਕਹਿਰ ਬਚਨ ਧਰ ਰੇਤੇਂ । 
ਮਾਨਨਜੌਗ ਬੁੱਢੇ ਕੈ ਬੈਨਾਂ । ਕੰਹਤ ਸਾਂਖ ਹੇ ਪ੍ਰਭ ਸੁਖ ਐਨਾਂ । 
ਬਾਨੀ ਭਈ ਅੰਕਾਸ ਤਦਾਏ । ਸਾਹਿਬ ਬੁਢਾ ਸਾਚ ਅਲਾਏ ।। 1090 ॥ 
ਦੋਹਰਾ 
ਸਨ ਚਕ੍ਰਤ ਸ੍ਰੀ ਗੁਰ ਭਏ ਚਹੁ ਦਿਸ' ਦ੍ਰਿਸ਼ ਪਸਾਰ । 
ਹਿਰਦੈ ਹਰਖ ਗੁਰ`ਕੇ ਭਲੋ ਮੁਖ ਸਿਉ" ਬੈਨ ਉਚਾਰ ॥ 1091 ॥ 


ਚੌਪਈ 
ਮਾਨੋ ਸਭਾ `ਬਿਬੇਕ ਜਥਾਈ । ਬਿਬੇਕ ਬਚਨ ਕਹਿ ਮੋਹਿ ਸੁਨਾਈ । 
ਤਦ ਅੰਤਰ ਬਾਨੀ ਨਭ ਹੋਈ । ਇਹ ਹਮ ਉਤਮ ਠੌਰ! ਨਾ ਕੋਈ । 
ਤੀਰਥ ਰਚੋ ਈਹਾਂ ਸੁਖ ਧਾਰ । ਜਹੇ ਮਜਨ ਪਯੇ ਫਲ ਚਾਰ । 
ਨਭ ਬਾਨੀ ਸੀ ਗੁਰ ਸੁਨਿ ਭਾਈ । ਸੰਕਲ ਸਭਾ ਜੁਤੇ ਮਨ ਹਰਖਾਈ 1 
ਰ ਦੌਹਰਾ 
ਦ੍ਯਾ ਸਿਧ ਕੁਰ ਜੌਰ ਕੈਸੀ ਮੁਖ ਬਚਨ ਉਚਾਰ ।_ 
ਸਾਹਿਬ ਬੋਢਾ ਜੀ ਸੁਨਹੁ ਸਤਿ 'ਬਚਨ` ਨਿਰਧਾਰ ॥ 10931 


1% ਪੋਥੀ ਵਛਲ _“ਅ ਪੰਥੀ ਗੁਰੁ _£ਆਪੋਥੀ ਥਾਂਇ 


_ ਅਧਿਆਇ ਨੱਵਾਂ 461 


ਚੌਪਈ 

ਤੁਮ ਬਚ ਕੌਲਾਂ ਤਿਆਗ ਸੂਨਾਏ । ਵਸਅਹਿ ਤਾਤ ਨਾ ਪ੍ਰਾਨ ਰਹਾਏ । 

ਕਰਹ ਤਿਯਾਗ ਭੋਰ ਚਿਤ ਧਾਰੇ । ਤ੍ਰਮ ਨਿਦੇਸ 'ਸਦ ਸੀਸ ਹਮਾਰੇ ॥ 1094 ॥ 

ਆਇਸ ਔਰ ਮੌਹਿ ਕਰ ਜੋਈ । ਤਤ ਛਿੱਨ ਕਰਹ ਬਿਲਮ ਨਹੀਂ ਕੋਈ । 

ਬ੍ਢੇ ਭਾਈ ਧੰਨ ਧੰਨ ਗਾਯੋਂ । ਸਭ ਸਿਖਨ ਮਨ ਆਨੰਦ ਪਾਯੋ ॥ 1055 ॥ 
ਦੋਹਰਾ 

ਸਾਹਿਬ ਬਢੇ ਪੁਨ ਕਹਾ ਤੀਰਥ ਰਚ/ ਇਹ ਠੌਰ । 

ਬਾਨੀ ਨਭ ਆਇਸ ਦਈ ਤਜੋ ਬਿਲਮ ਸਿਰ ਮੌਰ ॥ 1096 ।। 


ਚੌਪਈ 
ਕਸ ਪਟ ਕਟਿ ਪ੍ਰਭੂ ਐਤਰਜਾਮੀ । ਦਯਾ ਸਿੰਧ ਸਾਹਿਬ ਸੁਖ ਧਾਮ] । 
ਉਠੇ ਜਾਮ ਅਹਿ ਅਰਥ ਰਹਾਯੋ । ਏਕਾਦਸ ਕਰ ਪਰਮ ਸੁਹਾਯੋ ॥ 1097 ॥ 
ਸੌ ਪ੍ਰਭ ਲਨ ਹਾਥ ਨਿਜ ਧਾਰ । ਦਖਨ ਦਿਸ ਹੁਇ ਨਿਕਟ ਮੁਰਾਰ । 
ਸਤਿਨਾਮੁ ਕਹਿ ਟੇਕ ਲਗਾਯੋ । ਸਰ ਬਿਬੇਕ ਮ਼ੂਖ ਨਾਮ ਧਰਾਯਾਂ |! 1098 । 
ਦੋਹਰਾ 
ਸਨਤ ਨਾਮ ਹਰਖੋ ਸਭੀ ਪਨ ਗੁਰ ਕੀਨ ਉਚਾਰ । 
ਕਾਰ ਕਢੈ ਜੋ ਯਾਂਹਿ ਕੀ ਉਤਮ ਫਲ ਲਹਿ ਚਾਰ ॥ 1099 ॥ 
ਅੜਿਲ 
ਬਢੇ ਭਾਈ ਹਰਖ ਸਕਲ ਜਨ ਪਾਇਓ । 
ਕਢੀ ਕਾਰ ਸਿਰ ਪੌਟ ਗੁਰੂ ਗੁਨ ਗਾਇਓ । 
ਸੀ ਗੁਰੁ ਉਪਮ ਉਚਾਰ ਯਗ ਤਪ ਦਾਨ ਜੌ । 
ਹੋ ਉਤਮ ਲਹੈ ਬਿਬੋਕ ਕਰ ਇਸ਼ਨਾਨ ਜੌ ।। 1100 ॥ 
ਹਠੀ ਤਪੀ ਸਿਖ ਵਾਸਾ ਇਹ ਠਾਂ ਲੈ'ਹਿਗੇ । 
ਅਗਨ ਪੈਚ ਤਨ ਤਾਇ ਮਾਨ ਤਜ ਦੋਹਿੰਗੇ । 
ਕਰ ਮਜਨ ਤਨ ਤਿਆਗ ਈਹਾਂ ਨਰ ਆਇ ਜੌ । 
ਪਰਮ ਧਾਮ ਕਉਂ ਜਾਇ ਭੌਗ ਜਪ ਪਾਇ ਜੋ।। 1101। 
ਰ ਦੋਹਰਾ 
ਸਨੇ ਸਨੇ ਪਕਾ ਬਨੈ ਸਮਾ ਪਾਇ ਬਹੁ ਭਾਇ । 
ਸ੍ਰਕੇ ਥਲ ਜਨ ਕਮਲ ਹੈ [ਸਰ/” ਬਿਬੇਕ ਸੁਖਦਾਇ 1! 11020 
ਭਗਤ ਸਿੰਘ ਤਾਂ ਦਿਨ ਸੁਨੋ ਥਿਤ ਸਤਮੀ ਜਾਨ । 
ਜੋਠ ਵਦੀ ਦਿਨ ਵਿੰਸ ਦੁਇ” ਸੁਰ ਗੁਰੁ ਰੁਚ ਸੁਖ ਖਾਨ 1। 1103 0 


॥ਅ ਤੋਂ ਏ ਪੋਥੀ ਰਚਹੁ 9ਅ ਤ ਏ ਪੋਬ। ਅਲ ਯੋ 9ਅ ਪੌਥੀ ਵਿਚੋ'£ ਏ ਪੌਥੀ ਬਾਂਈਸ 


462 ਗੁਰ ਬਿਲਾਸ ਪਾਤਸ਼ਾਹੀ ੬ 


ਸਵੇਯਾ 

ਤੀਰਥ ਕੇਠ ਸਥਾਨ ਪ੍ਰਭ ਤਹਿ ਰਾਜਤ ਓਰ ਗਿਰੈ ਸੁਖਦਾਈ । 

ਜਾਹਿ ਕੇ ਦਰਸ ਕੀਯੇ ਭ੍ਰਮ ਭਾਜਤ ਤੀਰਥ ਨਾਇ ਸਭੈ ਦੁਖ ਘਾਈ । 

ਸਿੰਧ ਦਯਾ ਤਹਿ ਕੀ ਉਪਮਾ ਪ੍ਰਭ ਆਪ ਕਹੀ ਬਹੁ ਭਾਂਤ ਬਨਾਈ । ਰ 

ਦਰਸ ਇਸਨਾਨ ਕੀਏ ਨਰ ਸੈਕਟ ਜੌਨ ਨਾ ਪਾਵਤ ਭੂਲ ਪਰਾਈ ॥ 11041 
ਚੌਪਈ 

ਭਗਤ ਸਿੰਘ ਜੇਤਕ ਪ੍ਰਭ ਸੈਨਾ । ਕਢੀ ਕਾਰ ਰਿਦ ਪਲਕਤ ਐਨਾ । 

ਅਥਯੋ ਸੂਰ ਪੁਨ ਨਿਸ ਪ੍ਰਗਟਾਏ । ਉਠੇ ਗੁਰੁ ਸਿਖਨ ਸੁਖਦਾਏ । 

ਬੁੱਢੇ ਕਰ ਗੁਰ ਕਰ ਗਹਿ ਲੀਨੇ । ਸਭ ਸਿਖਨ ਯੂਤ ਪਿਆਨਾ ਕੀਨੋ । 

ਚਰਚਾ ਕਰਤ ਪਥ ਬਹੁ ਆਏ । ਸੁਧਾ ਸਰੋਵਰ ਦਰਸ਼ਨ ਪਾਏ । 1105॥ 
ਦੋਹਰਾ 

ਦਰਬਾਰ ਤਖਤ ਬੋਦਨ ਕਰੀ ਬੁਢੇ ਭਾਈ ਸੰਗ । 

ਅਕਾਲ ਤਖਤ ਸ੍ਰੀ ਗੁਰ ਰਹੇ ਮਨ ਮਹਿ ਅਧਿਕ ਉਮੰਗ ।। 1106॥ 
ਚੌਪਈ 

ਪੂਰਨ ਭਈ ਗਾਥ ਸੁਖਦਾਈ । ਸਰ ਬਿਬੇਕ ਫਲ ਯਾਹਿ ਮਹਾਈ । 

ਕੌਲਾਂ ਗਾਥ ਅਲਪ ਸੁਨ ਲੀਜੈ । ਭਗਤ ਸਿੰਘ ਮਨ ਰੌਕਨ ਕੀਜੈ ।। 1107 ॥ 

ਨਿਸਾ ਬਿਹਾਇ ਭੌਰ ਪ੍ਰਗਟਾਯੋ । ਦਯਾ ਸਿੰਧ ਅਸ ਬਿਯੋਤ ਬਨਾਯੋ । 

ਸਦਰ ਰਥ ਪ੍ਰਭੂ ਤੁਰਤ ਮੌਗਾਏ । ਏਕਲ ਕੌਲਾਂ ਸਦਨ ਸਿਧਾਏ ॥ 1108॥ 
ਦੌਹਰ” 

ਧੀਰਜ ਬਹੁ ਤਾਂਕੋ ਦੀਓ ਪੁਨ ਅਸ ਬਚਨ ਉਚਾਰ । 

ਜਸ ਜੀਵਨ ਹੈ ਜਗਤ ਮਹਿ ਅਪਜਸ ਮਿਤ ਨਿਹਾਰ ।। 1109 ॥ 

ਮੁੜ ਲੱਕ ਅਪਜਸ ਕਰਹਿ ਭੇਦ ਨ ਜਾਨਹਿ ਕੌਇ। 

ਰਾਮ ਭੀਲਨੀ ਬਾਤ ਜਿਮ ਤਸ ਤੁਮ ਜਗ ਮੋ ਹੋਇ॥ 1110॥ 
ਚੌਪਈ ਰ 

ਤੁਮਰੇ ਤਨ ਵਸ ਦਿਵਸ ਪਰਾਨਾ । ਮਾਨ ਬਚਨ ਮਮ ਕਰੋ ਪਿਆਨਾ । 

ਪੁਰ ਕਰਤਾਰ ਜਹੁ ਮਮ ਪਿਆਰੀ । ਰਥ ਅਰੂੜ ਸਭ ਖੋਦ ਨਿਵਾਰੀ ॥ 1111 ॥ 


। ਕੱਲਾਂ ਵਾਚ ॥ 
ਪ੍ਰਾਨ ਬਿਹਾਇ ਚਿੱਤ ਮਮ ਨਾਹੀ । ਬਿਰਹਿ ਪ੍ਰਭੂ ਤਮ ਸਾਹਿਯੋਂ ਨ ਜਾਹੀ । 
ਪ੍ਰਾਨ ਅੰਤ ਦਰਸ਼ਨ ਮਮ ਦੀਜੈ ।ਬਿਰਦ ਸੰਭਾਰ ਪ੍ਰਭੂ ਸੁਖ ਦੀਜੈ ।। 1112 ॥। 


ਅ ਪੋਥੀ ਮੈ ਹਿ 'ਅ ਤੇ ਏ ਪੋਥੀ ਕਸਣ $ਅ ਪੋਥੀ ਮੋਹਿ 


ਅਧਿਆਇ ਨੌਵਾਂ 463 


ਤਬ ਗੁਰ ਭਨ ਅਸ ਹੀ ਸੁਖ ਹੋਵੈ । ਜਪੋ ਜਾਪ ਨਾਨਕ ਦੁਖ ਖੋਵੈ । 

ਮਾਨ ਬਚਨ ਕੌਲਾਂ ਬੜਭਾਗੀ । ਹੋਇ ਨਿਮਰ ਗੁਰ ਕੇ ਪਗ ਲਾਗੀ ।। 1113 ।। 
ਦਹਰਾ ਰ 

ਗੁਰ ਮੂਰਤ ਰਿਦ ਧਾਂਰ ਕੌ ਰਥ ਅਰੂੜ ਕਰ ਪਿਆਨ ।. 

ਅਲਪ ਦਾਸ ਨਿਜ ਸੌਗਿ ਲੈ ਪ੍ਰੰਮ ਮਗਨ ਮਨ ਧਿਆਨ ।। 1114 ।। 

ਰ ___ ਸਵੈਯਾ 

ਨੀਰ ਬਿਨਾ ਜਿਮ ਮੀਨ ਸੁ ਤੜਪਤ ਤੇਲ ਬਿਹੀਨ ਸਿਖਾ ਕਰਮਲਾਈ । 

ਚੋਦ ਚਕੌਰ ਬਿਰਹਿ ਜਿਮ ਸੋਹਤ ਨੀਰਜ ਸੁਰ ਬਿਨਾਂ ਦੂਖ ਪਾਈ । 

ਕੌਤ ਬਿਨਾ ਜਿਮ ਨਾਰ ਦ੍ਖਾਂਤਰ ਨਾਹਿ ਬਿਨਾ ਪ੍ਰਤਨਾ ਮੁਰਛਾਈ । 

ਤੋਸ ਵਿਰਹਿ ਗੁਰ ਕੇ ਮਗ ਜਾਵਤ ਨੀਰਜ ਨਾਮ ਗੁਰੂ ਮੁਖ ਗਾਈ । 1115 ॥ 
ਦੌਹਰਾ 

ਦਰਸ ਲਾਗ ਇਸਥਿਤ ਰਹਿ ਹੈ ਕੱਲਾਂ ਦਿੜ ਤਨ ਪ੍ਰਾਨ । 

ਪਹੁੰਚੀ ਪੁਰ ਕਰਤਾਰਿ ਮਹਿੰ ਅਹਿਨਿਂਸ ਕਰ ਗੁਰ ਧਿਆਨ ॥ 1116 ॥ 


ਰ _ਚੌਪਈ 
ਕੌਲਾਂ ਵਿਦਾ ਜਬੈ ਗੁਰ ਕੀਨੀ । ਨਰ ਨਾਰੀ ਪਿਖ ਆਨੰਦ ਲੀਨੀ । 
ਸੀ ਗੁਰ ਤਖਤ ਬਰਾਜੇ ਆਇ । ਪੁਰ ਜਨ ਮਿਲ ਗੁਰ ਕਾ ਜਸ ਗਾਇ । 1117 1 
ਬੁਢੇ ਜੁਤ' ਪ੍ਰਭ ਸਦਨ ਪਧਾਰੇ । ਮੰਗਲ ਹੋਵਤ ਵਾਰ ਨਾ ਪਾਰੇ । 
ਤੀਨ ਦਿਵਸ ਰਹਿ ਬਯਾਹ ਮਝਾਰੀ । ਸਭ ਹਰਖਤ ਅਬਲਾ ਦੇ ਗਾਰੀ ॥ 1118 1] 
ਇਹ ਅਬ ਸੁੰਦਰ ਕਥਾ ਸੁਨੀਜੇ । ਨਾਰਦ ਜੀ ਭਾਰੀ ਸੁਖ ਲੀਜੋ । 
ਸਰ.ਮੰਤਲ ਮਿਲ ਕੀਨ ਬਿਚਾਰਾ । ਉਰਝੇ ਗ੍ਰਿਹਸਤ ਗੁਰੂ ਕਰਤਾਰਾ । 1119 ॥ 
ਚੌਪਾਈ 
ਜਦਪਿ ਸੁਰ ਉਤਮ ਤਨ ਪਾਏ । ਤਦਪਿ ਭੀਰੂ ਸਦਾ ਰਹਾਏ । 
ਸਭ ਮਿਲ ਨਾਰਦ ਕੌ ਸਮਝਾਯੋਂ । ਕਹੋ ਸੋਢੇਸ ਗੁਰੁ ਢਿਗ ਜਾਯੋ । 1120 ॥ 
ਹੋ ਪ੍ਰਭ ਸੁਰ ਰਛਾ ਅਬ ਕੀਜੈ । ਹਤੌ ਦੁਸ਼ਟ ਸੁ ਦਿਜ ਸੁਖ ਦੀਜੈ । __ 
ਮਾਤਾ ਪ੍ਰਾਨ ਅੰਤ ਪ੍ਰਨ ਧਾਰੇ । ਹਨੋ ਦੁਸ਼ਟ ਦ੍ਰਿਜ! ਧੋਨ ਹਤਾਰੇ ॥ 1121।. 
ਜੌ ਪ੍ਰਭ ਪੂਰਨ.ਪ੍ਰਨ ਭਯੋ ਗਯੋਂ ਸੁ ਵਰਖ ਅਲਾਇ । 
ਹੇ ਗੁਰ ਦੇਰ ਨ ਕੀਜੀਏ ਹਨੋਂ ਦੁਸ਼ਟ ਦੁਖਦਾ ਇ ॥ ਹੋ ਗੀ 
ਤਬ ਨਾਰਦ ਗੁਰ ਪੈ ਅਯੋ ਪਰੀਖਾ ਹਿਤ ਬਚ ਕੀਨ । 
ਮੁਨੀ ਰੂਪ ਧਹਰ ਕੈ ਤਬੈ ਅਰਧ ਜਾਮ ਦਿਨ ਦੀਨ ।। 1123 ॥ 


“ਅ ਪੁੰਥ! ਸਹਿਤ “ਐਅ ਪੋਥੀ ਬਿਪ “£ ਪੌਥੀ ਖਿਲੌਭ 


464 ਗੁਰ ਬਿਲ'ਸ਼ ਪਾਂਤਸ਼ਹੀ ੬ 


ਭਗਤ ਸਿੰਘ ਨਾਰਦ ਅਯੌ ਕਰੀ ਡੰਡ ਪ੍ਰਨਾਮ । 
ਕੀਨ ਪ੍ਰਸ਼ਨ ਗੁਰ ਅਗ੍ਰ ਹੋਇ ਕਹੋ ਕਵਨ ਤੁਮ ਧਾਮ ॥ 1124॥ 
ਚੌਪਈ _ ਰ 
ਕੌਨ ਭੇਖ ਕਿਆ ਰੂਪ ਤੁਮਾਰਾ । ਕੌਨ ਕ੍ਰੰਟਬ ਮਾਤ ਪਿਤ ਥਾਰਾ । 
ਸਖਾ ਪੁਤ ਕਹੁ ਕੌਨ ਤ੍ਰਮਾਰੇ । ਕਹਿ ਪਦ ਪੂਜੋ ਗੌਧ ਸਿੰਚਾਰੇ ॥ 1125 ॥ 
ਦਯਾ ਸਿੰਧ ਸੁਨਕੈ ਮੁਸਕਾਏ । ਦੈ ਉਤਰ ਭ੍ਰਮ ਤਾਂਹਿ ਬਿਹਾਏ । 
ਅਤਿ ਅਨੰਦ ਭਾਂਈ ਮਨਿ ਪਾਯੋ । ਕੀਨ ਉਚਾਰ ਕਵਿਤ ਤਦਾਯੋ ॥ 1126।1 
ਦੌਹਰ' 
ਜੌ ਉਤਰ ਸ਼ੀ ਗੁਰ ਦਯੋਂ ਕਵਿਤ ਮਾਂਝ ਕਹਿ ਸੋਇ । 
ਜਾਨ ਤੀਨ ਸੈ ਤੀਨ ਪਰ ਸਮਝ ਅਰਥ ਬਹੁ ਸੋਇ ॥ 1127 ॥ 
ਰ ਚੌਪਈ 
ਸੁਰ ਨਾਰਦ ਜ਼ਿਖ ਰਚਨ ਹਮਾਰੇ । ਸਾਧ ਸੰਗਿ ਮਮ ਸਦਨ ਅਪਾਰੇ । 
ਭੇਖ ਰੂਪ ਸੈਤਨ ਸੰਗਿ ਜਾਨੋ । ਮਾਤਾ ਪਿਤਾ ਮਮ ਸੰਤਿ ਬਖਾਨੋ । 1128 ॥ 
ਕੁਟੰਬ ਸਖਾ ਸੁਤ ਸਰਬ ਨਿਧਾਨਾ । ਜੀਵਨ ਪ੍ਰਾਨ ਸਾਧ ਸੈਗਿ ਮਾਨਾਂ । 
ਧੂਪ ਦੀਪ ਸੋਤਨ ਸੰਗ ਪੂਜੋ । ਭੌਗ ਰੰਗ ਰਸ ਜਾਨ ਨ ਦੂਜੋ।। 1129॥ 
੍ ਦੌਹਰਾ' 
ਸਾਧ ਸੰਗ ਸੁਖ ਸਰਬ ਮਮ ਸੋਭਾ ਉਪਮ ਅਨੂਪ । 
ਸੁਨ ਨਾਰਦ ਮੁਨਿ ਹਰਖਯੌ ਹਰਿਯੋ ਮੋਹ ਤਮ ਕ੍ਰਪ ॥ 1130 ॥ 
ਬਹੁ ਉਸਤਤਿ ਗ੍ਰਰ ਕੀ ਕਹੀ ਸੁਰ ਬਿਨਤੀ ਪੁਨ ਗਾਇ । 
ਹਨੋ ਦੁਸ਼ਟ ਪ੍ਰਭ ਤੇਜ ਧਰ ਯਾ ਮਹਿ ਦੇਰ ਨ ਲਾਇ ॥1131॥ 


<੧ ਘਾ 


ਸੀ ਗੁਰ ਕਹਿ ਚਿੰਤਾ ਨਹਿ ਕੀਜੈ । ਸੁਰ ਸੰਦੇਹ” ਕੌ ਧੀਰਜ ਦੀਜੈ । 
ਰਹੈ ਰੈਨ ਦਿਨ ਜੁਧ ਮਝਾਰਾ । ਹਨੇ ਦੁਸ਼ਟ ਦਿਜ ਧੇਨ ਹਤਾਰਾ ॥ 1132 8 
ਰ ਦੋਹਰਾ 
ਸਨੇ ਸਨੇ ਹਰ ਭਾਰ ਕੌ ਸੁਰ ਬਿਪ੍ਰਨ ਸੁਖ ਦੇਇ। 
ਸੁਨ ਨਾਰਦ ਨਭ ਮਹਿ ਗਯੋ ਸੁ ਕਹਯੋ ਸੁਰਨ ਸੰਦੇਹ । 1133 ।। 
ਚੌਪਈ 
ਅਥਯੋ ਸੂਰ ਨਿਸਾ ਪ੍ਰਗਟਾਈ । ਦਯ ਸਿੰਧ ਕਰ ਚਰਿਤ ਮਹਾਈ । 
ਨਿਸਾ ਬਿਹਾਇ ਭੌਰ ਪ੍ਰਗੋਟਾਯੋਂ । ਰਾਇ ਬੂਢੇਂ ਮਨ ਸੂਖ ਪਾਯੋ ॥ 11340 


ਅ ਪੌਬੀ ਮਲੋਛੁ 5% ਤੇ ਦ ਪੌਥੀ ਸਮ੍ਰਹ 


ਅਧਿਆਇ ਨੇਵਾਂ 465 


ਗੁਰ ਆਇਸਾਂ ਲੈ ਦੋਇ ਪਧਾਰੇ । ਬੀੜ ਓਰ ਗੁਰ ਆਇਸ ਧਾਰੇ । 

ਦਾਸਨ ਦਾਸ ਦਾਸ ਕਵਿ ਜਾਨੋ । ਬਿਨਤੀ ਮਮ ਮੰਗਤ ਪਹਿਚਾਨ ।। 1132 ॥ 
ਦੋਹਰਾ ਰ 

ਛਿਮਉ ਭੁਲ ਮੋਰੀ ਪ੍ਰਭੂ ਜਾਨ ਦਾਸ ਜੜ ਜੀਵ । 

ਸਾਧ ਸੈਗ ਸ੍ਵਨੀ ਸੁਨਾ ਪਰਮ ਦਯਾ ਕੀ ਸੀਵ । 1136 । 

ਕਹਿਤ ਨਾਮ ਕਵਿ ਆਪਨੇ ਲਾਜਤ ਅਧਿਕ ਸੁ ਜਾਨ । 

ਬਰਨਤ ਸਾਹਿਬ ਨਾਮ ਕੌ ਕੌਸੇ ਨਾਮ ਬਖਾਨ ॥ 1137 ।। 

ਬਾਰ ਬਾਰ ਮੌਰੀ ਬਿਨੌ ਦਾਸਨ ਦਾਸ ਪਛਾਨ । 

ਖੇਦ ਨਿਵਾਰੋ ਮੌਹਿ ਮਨ ਦੀਜੋ ਗੁਰ ਜਸ ਦਾਨ ।। 1138॥ 

ਏਹ ਧਯਾਇ ਪ੍ਰਨ ਭਯੋ ਪੜੋ ਸੁਨੇ ਚਿਤ ਧਾਰ । 

ਅਛਤ ਫਲ ਤਨ ਚਾਰ ਲਹਿ ਗੁਰ ਕੇ ਧਾਮ ਪਧਾਰ॥ 1139 ॥ 

ਸੁਨੋ ਸੈਤ ਆਗੇ ਕਥਾ ਮੁਗਲਸ ਖਾਨ ਸੰਘਾਰ । 

ਬਹੁ ਤਰਕਨ ਕਉ ਹਤ ਕਰਹਿ ਸ੍ਰੀ ਗੁਰ ਜੁਧ-ਮਝਾਰ ।। 1140 ।। 

ਇਤਿ ਸੀ ਗੁਰ ਬਿਲਾਸ ਗ੍ਰਿੰਥੇ ਬਿਬੇਕ ਸਰ ਰਚਨ ਕੌਲਾਂ ਤਯਾਗ ਮਾਤਾ ਚਾਲਾਣਾ 

ਜੰਧ ਤਿਆਰੀ ਔਰ ਅਨਕ ਚਰਿਤ ਬਰਨਨੋ ਨਾਮ ਨਵਮੋ ਧਿਆਇ ਸੰਪੂਰਨ ॥ 





੭ ਪੌਥੀ ਆਗਯਾ 


ਅਧਿਆਦਿ ਦਸਵਾਂ 


ਸਵੇਯਾ 
ਬਦਨ ਕੌ ਕਰਿ ਜੌਰ ਦੋਊ ਗੁਰ ਨਾਨਕ ਜੀ ਪਦ ਕੌਜ ਉਦਾਰੇ । 
ਕੀਟ ਮ੍ਰਿਗਿੰਦ ਕੀਏ ਸੁਖ ਸਿੰਧ ਅਵਿੰਸਨ ਸਿੱਧ ਜੈਸ ਪ੍ਰਗਟਾਰੇ । 
ਐਸ ਗੁਰੁ ਦਸਵਾ ਬਲਵਾਨ ਪਦਾਰਜ ਗੈਧ ਸਭੀ ਦੁਖ ਹਾਰੇ । 
ਸੰਪਟ ਹਾਥਨ ਮੋ ਸੁਖ ਸਿਉ ਕਵਿ ਸੰਗਤ ਪਾਦ ਸਹਾਇਤ ਧਾਰੇ ॥ 1 
ਦੋਹਰਾ 
ਸਾਰਦ ਮਾਤਾ ਬਿਮਲ ਮੌਤ ਬਾਰੈਬਾਰ ਪ੍ਰਨਾਮ । 
ਗੁਰੁ ਜਸ ਸਿੰਧ ਸਮਾਨ ਹੈ ਤੁਲਹਾ ਤਮਾਰੋ ਨਾਮ।2॥ 
ਪਰਮ ਚੌਡਿ ਗੁਰ ਸੁਤਾ ਕਾ ਬਰਨਉ” ਵਿਆਹ ਪ੍ਰਸੈਗ । 
ਸਿੰਧ ਤਾਂਹਿ ਜਸ ਬੈਨ ਮੁਖ ਕਹਤ ਕਥਾ ਪ੍ਰਸੰਗ ॥ 3 । 
ਚੌਪਈ 
ਭਗਤ ਸਿੰਘ ਸੁਨ ਚਰਿਤ ਰਸਾਲਾ । ਹਰ ਗੋਬਿੰਦ ਗੁਰ ਕੀਨ ਕ੍ਰਿਪਾਲਾਂ । 
ਭਾਈ ਬੁਢਾ ਜਬੈ ਸਿਧਾਏ । ਪਾਛੇ ਸੀ ਗੁਰ ਜੈਸ ਕਰਾਏ ।। 4। 
ਬੰਠ ਇੰਕਤ ਏਕਲੇ ਜਾਈ । ਕੋਇ ਨ ਨਿਕਟ ਦਾਸ ਤਬ ਭਾਈ । 
ਨਾਰਦ ਪਠੀ ਕਲਾ ਨਿਜ ਨਾਰੀ । ਆਇ ਗੁਰੁ ਢਿਗ ਬੈਦਨ ਧਾਰੀ॥ 5 ॥ 


ਦੌਹਰਾ 
ਖੁਲ ਬਾਲ ਬਿਸਾਲ ਤਨ ਦੀਰਘ ਭੁਜ ਪਦ ਜਾਨ । 
ਝੁੱਡ ਜੋਗਨੀ ਸੰਗਿ? ਮਿਲ ਜੈ ਜੈ ਕੀਨ ਬਖਾਨ ॥ 6 ।। 


ਰ ਸਵੇਯਾ 
ਮੁਸਕਾਇ ਕਛੁ ਮੁਖ ਪੰਕਜ ਕੌਮਲ ਬੈਨ ਕਹੇ ਕਿਸ ਹੋਤ ਤ੍ਰੰ ਆਈ । 
ਤਾਹਿ ਬਿਨੌ ਕਰ ਐਸ ਕਹਾ ਪ੍ਰਭ ਮੋਹਿ ਸੁਨਹੁ ਪਤਿ ਤਾਂਹਿ ਪਠਾਈ । 
ਆਇਸ ਲੈ ਤੁਮਰੀ ਸੁਖ ਸਾਗਰ ਅਗ੍ਰਹ ਕਾਜ ਕੀਏ ਅਰਿ ਘਾਈ । 
ਅਰ ਤੁਰੰਗ ਅਪਾਰ ਲੀਓ ਅਬ ਆਇਸ ਹੋਇ ਕਰਉ” ਮਨ ਲਾਈ ॥ 7 । 


ਸਮ ਪੌਥੀ ਬਿਸਾਲਾ ਅ ਖੌਰੀ ਸਾਥ 


ਅਧਿਅਇ ਦਸਵਾਂ 46? 


ਦੋਹਰਾ 
ਦਯਾ' ਸਿਧ ਹਰਖ ਤਬੈ ਸੁਨ ਕਲਹਾ ਕਉਂ ਬੰਨ । 
ਕਰ ਪੰਕਜ ਮੁਖ ਫੇਰ ਕੈ ਕੀਨੋ ਬਚਨ ਸੁਐਨ ।। 8 ॥ 


ਰ | ਭੁਜਗ ਪ੍ਰਯਾਤ ਛੋਦ ॥ 
ਕਹੇ ਬੈਨ ਐਸੇ ਕਰੋਂ ਬਾਤ ਸੋਈ । ਹਨ ਢੁਸ਼ਟ ਦੋਖੀ ਜਿੰਤ ਜੁਧ ਹੋਈ । 
_ਦਿਨੌ ਤੀਨ ਯਾ ਮਹਿ ਨਹੀ ਦੇਰੀ ਕੀਜੈ । ਰਿਦੇ ਸ਼ਾਹ ਵਾਸਾ ਅਬੈ ਜਾਇ ਕੀਜੈ ।9॥ 
ਰਿਦਾ ਪ੍ਰੌਰ ਤਾਕਾ ਖਿਲੋਂ ਜੋ ਸ਼ਿਕਾਰਾ । ਗਹੋ ਬਾਜ ਬਾਂਕਾ ਮਚੇ ਜੁਧ ਭਾਰਾ । 
ਕਲਾ ਬੈਨ ਮਾਨੇ ਤਦ ਤਾਹਿ ਧਾਈ । ਬਸੀ ਸਾਹਿ ਐਨੇ ਰਿਦੇ ਖੌਭ ਪਾਈ ॥ 10 । 
ਦੋਹਰਾ 

ਕਲਾ ਕੀਨ ਨਾਰਦ ਤਬੈ ਸੰਗਤ ਪ੍ਰੰਰੀ ਜਾਇ । 

ਅਹਿ ਨਿਸ ਚਾਲੇ ਖੌਭ ਮਨ ਕਬ ਗੁਰ ਦਰਸ਼ਨ ਪਾਇ ॥ 11॥ 
ਚੌਪਈ 

ਸੀ ਗੁਰ ਰਚੇ ਬਿਯਾਹ ਮਹਿ ਭਾਰੀ । ਜਾਨ ਕਮਲ ਸਮ ਲੇਪ ਨ ਧਾਰੀ । 

ਤਨ ਕਰ ਰੀਤਿ ਰਿਦੈ ਨਿਜ ਰੂਪਾ । ਸਦਾ ਅਟਲ ਟਲ ਨਾਹਿ ਅਨ੍ਹਪਾ ।। 12 ॥ 

ਬਿਆਹ ਮਹਿ ਤੀਨ ਦਿਨ ਤਬ ਰਹੇ । ਨਰ ਨਾਰਨਿ ਮਨ ਆਨੰਦ ਲਹੇ । 

ਜਿਤਕ ਜਗਤ ਕੀ ਗਤਿ ਸੁ ਆਈ-। ਤੇਲ ਬਟਨਾਦਿਕ ਸਭੰ ਕਰਾਈ ॥ 13 ॥ 
ਦੋਹਰਾ 

ਕਾਬਲ ਕੀ ਸੈਗਤ ਅਈ ਮਨ ਮਹਿ ਚਾਹਿ' ਅਪਾਰ । 

ਜਾਇ ਦਰਸ਼ ਅਬ ਹਮ ਕਰਹਿ ਕ੍ਰਿਪਾ ਸਿਧ ਕਰਤਾਰ ॥ 14॥ 

ਬੋਗਾ ਤਖਤ ਅਕਾਲ ਜੀ ਸੌੰਦਰ ਤਖਤ ਅਕਾਲ । 

ਸੀ ਸਤਿਗੁਰ ਤਹਿ ਬੈਠ ਕਰ ਮਨ ਮਹਿ ਭਏ ਕ੍ਰਿਪਾਲ ॥ 15 ॥ 
ਕਬਿੱਤ 

ਰਾਮ ਦਾਸ ਪੁਰ ਆਈ ਕਾਬਲ ਕੇ ਸਿਖ ਧਾਈ, 

ਸਭੇ ਗੁਰ ਦਰਸ਼ਨ ਕੀ ਚਾਹ ਚਿਤ ਭਰੀ ਹੈ। 

ਬਜਰ ਲਾਲ ਹੀਰਨ ਅੰ ਮੁਹਰਨ ਕੇ ਥਾਲ ਭਰੇ 

ਡਾਲੀ ਬਹੁ ਮੇਵਨ ਕੀ ਭੇਟ ਆਗੇ ਧਰੀ ਹੈ । 

ਆਨੰਦ ਮਗਨ ਭਯੋ ਚਿਤ ਕਉ ਕਲੇਸ਼ ਗਯੋ 

ਆੰਚਰ ਸੂ ਗਰਿ ਡਾਰ ਬਿਨੌ ਬਹੂ ਕਰੀ ਹੈ । 

ਮੌਹ ਮਾਯਾ ਜਾਲ ਸਬ ਸਿਖਨ ਕੌ ਦੂਰ ਕਰਯੋ 

ਸਤਿਗੁਰ ਕ੍ਰਿਪਾਲ ਨਿਹਾਲ ਸੰਗਤ ਸਭ ਕਰੀ ਹੈ॥ | 16॥ 


ਅ ਤੋ ਏ ਪੋਥੀ ਕ੍ਰਿਪਾ “ਦ ਪੌਥੀ ਇਛ 


468 


ਗੁਰ ਬਿਲਾਸ ੫ਾਤਸ਼ਹੀ ੬ 


ਰ ਦੋਹਰਾ 
ਪ੍ਰਭ ਜੀ ਐਸ ਵਿਚਾਰਿਓ ਕੌਤਕ ਕਰਯੋਂ ਉਦਾਰ । 
ਛਰਧਾਵਾਨ ਸੈਗਤ ਸਬੈ ਜਾਮ ਦੁ ਦਿਵਸ ਨਿਹਾਰ ।। 17 ॥ 
ਦਮੌਦਗੀ ਪਰ ਮਾਯਾ ਡਾਰੀ ਜਾਂਤੇ ਬਚਨ ਨ ਮਾਨ । 
ਦਯਾ ਸਿੰਧ ਪ੍ਰਭ ਕੌਤਕੀ ਸਾਹਿਬ ਸਕਲ ਜਹਾਨ ॥ 18 ॥ 
ਰ ਚੌਪਈ 
ਨਿਕਟ ਬੋਲ” ਤਬ ਸਿਖ ਇਕ ਲੀਨੌ । ਕਹ ਸੰਦੇਸ ਮੰਦਰ ਪਠ ਦੀਨੋ । 
ਮਾਤ ਦਮੌਦਰੀ ਪੈ ਚਲ ਆਯੋ । ਜੌ ਗੁਰ ਕਹਾ ਸੂ: ਤਿਨੰ” ਸੁਨਾਯੋ । 19 ॥ 
ਮਾਤਾ ਜੀ ਜਬ ਯੌ ਸੁਨ ਪਾਵਾ । ਸੀ ਸਤਿਗੁਰ ਪਕਵਾਨ ਮੰਗਾਵਾ । 
ਮਾਤਾ ਜੀ ਤਬ ਕਹਿਯੋ ਸ਼ਨਾਇ । ਸਗਨ ਕੀਏ ਬਿਨ ਦੀਓ ਨ ਜਾਇ ।। 20 ।। 
ਦੋਹਰਾ 
ਜਗ ਕੀ ਏ ਮਰਜਾਦ ਹੈ ਸੁਨੀਏ ਦੀਨ ਦਿਆਲ । 
ਸਗਨ ਕਰਉ'ਗੀ ਮੋ ਜਬ ਤਬ ਦੇਵਹੁ ਤਤਕਾਲ ।। 21 । 
ਚੌਪਈ 
ਤਬੇ ਸਿਖ ਫਿਰ ਗੁਰ ਪਹਿ ਆਯੋ । ਮਾਤਾ ਕਹਿਓ ਸੁ ਤਾਂਹਿ ਸੁਨਾਯੋ । 
ਫਿਰ ਗੁਰ ਕਹਿਓ ਸਿਖ ਕਉ ਧਾਈ । ਜਾਇ ਸਿਤਾਬ ਲਿਆਉ ਮਿਠਾਈ। 221 
ਮਾਤਾ ਜੀ ਫਿਰ ਕਹ ਨ ਦੀਨੋ । ਸੀ ਸਤਿਗੁਰ ਮਨ ਕੌਂਪ ਸੁ ਕੀਨੋ । 
ਤੀਜੀ ਬੇਰ ਸਿਖ ਚਲ ਗਯੋ । ਮਾਤਾ ਜੀ ਇਮ ਉਤਰ ਦਯੋ । 23 ।। 
ਦਹਰਾ 
ਦੋਇ ਬਿਆਹ ਮਹਿ ਦਿਨ ਰਹੇ ਆਵਤ ਜੈਵ ਅਪਾਰ । 
ਅਬੇ ਮਿਠਾਈ ਬਾਂਟ ਕੇ ਕਿਆ ਦੇਵਹਿ-ਤਿਸ ਬਰ । 24॥ 
ਚੌਪਈ 
ਸਤਿਗੁਰ ਮਨ ਮੋ? ਕ੍ਰੰਧਿਤ ਭਏ । ਐਸ ਬਚਨ ਤਬ ਭਾਖਤ ਭਏ । 
ਤਮ ਸਿਖਨ ਨਹਿ ਦੀਨ ਮਠਾਈ । ਖਾਵੌਗੇ` ਸੁ ਮਲੋਛ” ਬਨਾਈ ।। 25 ॥ 
ਕਿਤਪਾ ਸਿੰਧ ਮਨ ਐਸ ਵਿਚਾਰੇ । ਸਿਖ ਮੰਕਉ ਪ੍ਰਾਨਨ ਤੇ ਪਿਆਰੇ । 
ਸਿਖ ਏਕ ਹਲਵਾਈ ਆਯੋ । ਭਾਂਤ ਭਾਂਤ ਪਕਵਾਨ ਲਿਆਯੋ ॥ 26 ॥ 
ਦਯਾ ਸਿੰਧ ਮਨ ਹਰਖ ਸੁ ਲੀਨ । ਸਭ ਸਿਖਨ ਕਉ ਬਾਂਟ ਸੁ ਦੀਨੇ । 
ਦੋਇ ਜਾਮ ਦੋਇ ਘਰੀ ਰਹਯੋ ਦਿਨ । ਸਤਿਗੁਰ ਵਿਦਾ ਕੀਨ ਤਬ ਸਿਖਨ ॥ 27 ਮ 
ਨਿਜ ਨਿਜ ਆਸਮ£ ਜਾਤ ਸੁ ਭਏ । ਸਤਿਗੁਰ ਪੰਢ ਪਲੰਘ ਤਬ ਗਏ । 
ਦੌਇ ਘਰੀ ਵਿਸਰਾਮ ਕੀਓ ਜਬ । ਦੀਨਾ ਨਾਥ ਉਠੇ ਹਰਖਤ ਤਬ ॥ 28 ॥ 


ਸੰ 
1 ਪੋਥੀ ਬੁਲ'ਇ “ਅ ਪੌਥੀ ਮਤ “ਅ ਪੌਥੀ ਮਾਹਿ 2 ਤੋਂ ਦ ਪਥੀ ਮੁਗਲ ?ਅ ਪੌਥੀ ਸਦਨ . 


ਅਧਿਅ!ਇਿ ਦਸਵਾਂ 469 


__ ਦੌਹਰਾ 
ਕ੍ਰਿਪਾ ਸਿੰਧ ਅਤਿ ਕੌਤਕੀ ਕੱਤਕ ਕੀਨ ਅਪਾਰ । 
ਸ਼ੇਸ ਸਹਸ ਜਿਹਵਾ ਧਰੀ ਤਉ ਨਾਂ ਪਾਯੋ ਪਾਰ । 29 ।। 
ਸਵੈਯਾ 
ਹਰਿ ਗੋਬਿੰਦ ਵਿਚਾਰ ਕੀਓ ਮਨ ਮਹਿ ਅਬ ਦੁਸ਼ਟਨ ਕੀ ਜੜ ਕਾਟ ਸੁਟਾਂਉਂ । 
ਤੁਰਕ ਸੈਘਾਰ ਉਬਾਰ ਸੁ ਸਿਖਨ ਮੋਧ ਕਾ ਭਾਰ ਸੁ ਆਜ ਹਟਾਂਉ । 
ਦਾਸਰਥੀ ਜਿਮ ਰਾਖਸ਼' ਮਾਰ ਮਲੇਛ ਸੰਘਾਰ ਸਭੀ ਸੁ ਗਟਾਂਉ” । 
ਸ਼ਸਤ ਧਾਰ ਸ਼ਿਕਾਰ ਚੜੇ ਗੁਰ ਸਾਥ ਕੇ ਸੁਦਰ ਠਾਟ ਠਟਾਂਉ” ।। 30 ॥ 
ਦੋਹਰਾ 
ਘਰੇ ਪਰ ਸਤਿਗੁਰ ਚੜੇ ਸ਼ਮੇਤ ਅਸਤ ਗਹਿ ਹਾਥ । 
ਕਰ ਦਾਹਨ ਬਾਜ ਬਿਰਾਜਹੀ ਸਭੇ ਸੂਰ ਭਏ ਸਾਥ ॥ 31 ॥ 
ਚੌਪਈ 
ਸਤਿਗੁਰ ਤਲੇ ਬਾਜ ਸੁਭ ਕਰਨੀ । ਅਗਰ ਵਿਚਰਤ ਧਰਤ ਪਗ ਧਰਨੀ । 
ਨਾਨਾ ਗੁਨ ਨਹਿ ਜਾਤ ਬਖਾਨੇ । ਨਿਡਰ ਪਵਨ ਜਨ ਰਹੈ ਉਡਾਨੇ ॥ 32 ॥ 
ਕਹੀ ਸ ਜਹੀ ਜਰਰੇ ਘਨੇ । ਚੀਤੇ ਸੁਆਨ ਨ ਜਾਂਈ ਗਨੇ । 
ਸਭੇ ਸੂਰ ਲੀਏ ਬਾਜ ਅਪਾਰ । ਐਸੇ ਸਤਿਗੁਰ ਚੜੋਂ ਸ਼ਿਕਾਰ ॥ 33 ॥ 
ਦੋਹਰਾ 
ਗੁਮਟਾਲੇ ਕੀ ਜੂਹ ਮਹਿ ਖੇਲਤ ਆਪ” ਸ਼ਿਕਾਰ । 
ਜੀਵ ਜੋਤ ਮਾਰੇ ਸਭੇ ਗਏ ਸੁ ਸੁਰਗ ਸਿਧਾਰ । 34 ।1 
ਚੌਪਈ 
ਚੀਤੇ ਸਆਨ ਸੁ ਮਿਰਗ ਮਾਹਾਏ । ਕਹੀ ਬਾਜ ਪੰਛੀ ਗਹਿ ਲਿਆਇ । 
[ਰੂਚਰ]! ਸੁ ਤਨ ਧਰਿ ਚੜੇ ਬਿਬਾਨਾ । ਕਿ੍‌ਿਪਾ ਸਿੰਧ ਜਹਿੰ ਮਾਰੇ ਬਾਨਾ ॥ 35 ॥ 
ਏ ਬਿਧਿ ਖੋਲਿਓ ਬਹੁਤ ਸ਼ਿਕਾਰਾ । ਮਾਰੇ ਰੀਛ ਰੌਂਝ ਝਖਾਰਾ । 
ਮਾਨੁਖ ਬਪੁ ਕਰ ਅੰਗੀਕਾਰ । ਸ੍ਰਮਤ ਭਏ ਸਤਿਗੁਰ ਕਰਤਾਰ '1 36 ॥ 
ਤਬੈ ਸਿਖ ਸਿਉ ਕਹਿਯੋ ਬੁਝਾਇ । ਈਹਾਂ ਛਾਵ ਨ ਦ੍ਰਿਸ਼ਟੀ ਆਇ। 
ਹਾਥ ਜੋਰ ਸਿਖ ਐਸ ਉਚਾਰਯੋ । ਦੁਇ ਪੀਪਰ ਮਹਾਰਾਜ ਨਿਹਾਰਯੋ ॥ 37 ॥ 
ਜਰੇ ਸੁ ਪੰਪਰ ਨਜਰ ਨ ਆਵਹਿ । ਭਸਮੀ ਭੂਤ ਸਭੀ ਹੋਇ ਜਾਵਹਿੰ । 
ਅਬ ਵਹ ਪੀਪਰ ਜਰੇ ਦਿਸ਼ਟਾਹੀ । ਗੁਮਟਾਲੇ ਹਦ ਪੀਪਰ ਨਾਹੀ] । 38 ॥ 
ਦੌਹਰਾ 
ਦੀਹਾਂ ਗਾਥ ਔਸੇ ਭਈ ਸਨਹੁ ਸਤ ਨਿਰਧਾਰ । 
ਸ਼ਾਹਿਜਹਾਂ ਜੁ ਲਾਹੌਰ ਤੇ ਖੋਲਨ ਚੜਿਓ” ਸ਼ਿਕਾਰ ।। 39 ॥ 


£ਅ ਤੋ ਏ ਪੋਥ] ਅਸਰ % ਪੌਥੀ ਗੁਰ੍ਹ 'ਅ ਪੌਥੀ ਵਿਚੋ” ਪੋਥੀ ਚਲਿਓ 


470 ਗ੍ਰਰ ਬਿਲਾਸ ਪਾਤਸ਼ਾਹ ੬ 


ਚੌਪਈ 
ਖੇਲਤ ਸ਼ਿਕਾਰ ਦੂਰ ਚਲ ਆਯੋ । ਸ਼ਾਹਿਜਹਾਂ ਮਨ ਐਸੇ ਭਾਯੋ । 
ਪੰਛੀ ਦੇਖਯੋ ਏਕ ਸੁਕਾਬ । ਬਾਜ ਸਪੰਦ ਛੁਟਿਯੋ ਕਰ ਦਾਬ ।। 40॥ 
ਤ੍ਰਿਪਤ ਬਾਜ ਵਹਿ ਚੋਟ ਨ ਕਰਹੀ । ਢੌਰ ਦੌਰ ਪੰਛੀ ਕਉ ਧਰਹੀ । 
_ਸ਼ਾਹਿਜਹਾਂ ਗਯੋਂ ਆਪ ਲਾਹੌਰ । ਮੀਰ ਸ਼ਿਕਾਰ ਢੌਰੇ ਬਾਜ਼ੌਰ ।। 41 । 
ਦੋਹਰਾ ਰ 
ਆਵਤ ਬਾਜ ਨਿਹਾਰਿਓ ਸੁੰਦਰ ਪੰਛੀ ਸਾਥ । 
ਦੁਸ਼ਟ ਮੂਲ ਹਰ ਸੀ ਗੁਰ ਛੌਡਿਓ ਬਾਜ ਸੁ ਹਾਥ ।। 42।। 
॥ ਭੁਜਗ ਛਦ।। 
ਤਬੈ ਬਾਜ ਦਉਰਿਓ ਦਯਾ ਸਿੰਧ ਕੇਰੋ । ਹਨੀ ਚੁੰਚ ਤੀਛੀ ਲਯੋ ਤਾਸ ਘੇਰੋ । 
ਦੋਉ ਬਾਜ ਬੈਠੇ ਸੁਕਾਬੈ ਕ ਮਾਰੇ । ਸਿਖੰ ਦੌਰ ਲੀਨੇ ਸੁ ਹਾਥੰ ਮਝਾਰੇ ।। 43।. 
ਦੋਹਰਾ 
ਸੁੰਦਰ ਬਾਜ ਨਿਹਾਰਿਓ ਸ੍ਰੀ ਗੁਰ ਭਏ ਕ੍ਰਿਪਾਲ । 
ਬਾਜ ਪਕਰ ਨਿਜ ਕਰ ਲੀਯੋਂ ਸਿਖ ਕਉ ਕਹਯੋ ਨਿਹਾਲ । 44। 
ਮੀਰ ਸ਼ਿਕਾਰ ਅਏ ਤਬੇ ਭਾਲਤ ਬਾਜ ਬਿਹਾਲ । 
ਸਤਿਗੁਰ ਪਹਿ ਬਿਨਤੀ ਕਰੀ ਬਾਜ ਦੇਹ ਤਤਕਾਲ ।। 45 ॥। 
ਚੌਪਈ 
ਕ੍ਰਿਪਾ ਸਿੰਧ ਤਬ ਐਸ ਉਚਾਰਾ । ਚੌਰੀ ਲੀਨ ਨਾ ਬਾਜ ਤੁਮਾਰਾ । 
ਹਮ ਪੈ ਭੋਜਿਓ ਸ੍ਰੀ ਅਕਾਲ । ਕਤ ਕਉ ਤਮ ਅਤਿ ਭਏ ਬਿਹਾਲ ।। 46 ।। 
ਮੀਰ ਸ਼ਿਕਾਰ ਬੌਲ ਕਰ ਪ' ਬਨਾ । ਬਾਦਸ਼ਾਹ ਦਿਲੀ ਜਹ ਐਨਾ । 
ਤਾਂਕੋ ਬਾਜ ਤੁਰਤ ਹਮ ਦੀਜੋ । ਬ੍ਰਿਥਾ ਕਸ਼ਟ” ਨਹਿੰ ਤਨ ਪਰ ਲੀਜੈ । 47 ।। 
ਦਯਾ ਸਿੰਧ ਬੋਲੋ ਤਬ ਬਚਨਾ । ਦਿਲੀ ਪਤਿ ਪੈ ਗਏ ਨ ਜਚਨਾ । 
ਅੰ ਤਿਸਕੀ ਹਮ ਕਾਨ ਨਾਂ ਕਰਹਿਂ । ਏਕ ਅਕਾਲ ਟੇਕ ਮਨ ਧਰਹਿਂ । 48। 
ਮੀਰ ਸ਼ਿਕਾਰ ਤਬ ਭਏ ਬਿਹਾਲ । ਦੌਰ ਲਹੌਰ ਗਏ ਤਤਕਾਲ । 
ਪਾਤਸ਼ਾਹਿ ਆਗੇ ਭਏ ਠਾਂਢੇ । ਨਿਕਸ ਨ ਬਚਨ ਕੌਧ ਕੇ ਬਾਢੇ ॥ 49 ॥ 
ਹਜ਼ਰਤ ਬਾਜ ਗੁਰੂ ਗਹਿ ਲੀਨੋ । ਹਮ ਕਉ ਤਾਸ ਬਹੁਤ ਦਖ ਦੀਨੋ । 
ਤੁਮਰੋ ਭੈ ਤਿਨ ਨੰਕ ਨਾਂ ਕਯੋ । ਪਕਰ ਬਾਜ ਹਮ ਕਉ ਦਖ ਦਯੋ ॥ 50 । 
ਦੰਹਰਾ 
ਬਾਦਿਸ਼ਾਹ ਧੀਰਜ ਦਯੌ ਨਿਜ ਸੋਨੀ ਕਰ ਹਾਥ । 
ਸੈਨ ਬੁਲਾਈ ਆਪਨੀ ਬਹੁਤ ਕ੍ਰੰਧ ਕੇ ਸਾਥ ॥ 51 । 


8੬ ਪੋਥੀ ਕਰ੍ਧ “ਅ ਤੋ ਦ ਪੋਥੀ ਖੌਦ 


ਅਧਿਆਇ ਦਸਵਾ 471 


ਏਕ ਪਠਾਨ ਸੂਰਾ ਹੁਤੌ ਮੁਗਲਸ ਖਾਂ ਤਿੰਹ' ਨਾਮ । 
ਹਾਂਥ ਜੌੜ ਠਾਢਾ ਭਯੋਂ ਬਾਦਿਸ਼ਾਹ ਕੇ ਕਾਮ ।।52।। 
ਚੰਪਈ 
ਬਾਦਿਸ਼ਾਹ ਆਗਿਆ ਮੁਹਿ ਦੀਜੈ । ਅਪਨੀ ਸੈਨ ਸਾਥ ਮੁਹਿ ਕੀਜੈ । 
ਜਾਇ ਗੁਰੂ ਸਿਉ" ਜੁਧ ਮਚਾਵਉ” । ਸਭ ਕੌ ਮਾਰ£ ਬਾਜ ਗਹਿ ਲਿਆਵਉ” ।53॥ 
ਸਪਤ ਸਹਸ ਸੂਰ ਮਮ ਸੌਗਾਂ । ਔਰ ਸੈਨ ਮੁਹਿ ਦੇਹ ਅਭੇਗਾ । 
ਮਗਲਸ ਖਾਂ ਕੇ ਬੈਨ ਸੁਨੇ ਜਬ । ਭਯੋ ਪ੍ਰਸੈਨ ਬਾਦਿਸ਼ਾਹਿ ਤਬ ।॥ 54 ॥ 
ਸਿਰੁਪਾਉ ਤਾਂਕੋ ਤਬ ਦੀਨੋ । ਨਿਜ ਸੂਰੇ ਦੈ ਬਿਦਾ ਸੁ ਕੀਨੋ । 
ਇਹ ਬਿਧਿ ਚੜਿਯੋ ਖਾਨ ਹੈਕਾਰ । ਈਹਾਂ ਸਾਹਿਬ ਖੋਲ ਸਿਕਾਰ।॥ 55 ॥ 
ਦੋਹਰਾ 
ਦੋਇ ਘਰੀ ਦਿਨ ਰਹਾ ਲਖ ਅਏ ਸੁ ਪੁਰ ਰਮਦਾਸ । 
ਕ੍ਰਿਪਾਸਿੰਧ ਆਗਿਆ ਕਰੀ ਸੂਰ ਸਜੋ ਸਬ ਸਾਜ ॥ 56 ॥ 
ਸੀ ਸਤਿਗੁਰ ਬੈਠਤ ਭਏ ਬੁੰਗੇ ਤਖਤ ਅਕਾਲ । 
ਸੋਦਰ ਸੁਨਿ ਰਹਿਰਾਸ ਕਉਂ ਜਾਪ ਸੁ ਕੀਨ ਕਿਪਾਲ ॥ 57 ॥ 
ਅਤੜਿਲ 
ਸੁੰਦਰ ਲਗਿਓ ਦੀਵਾਨ ਬਹੁਤ ਮਨ ਭਾਵਹੀ । 
ਮਨ ਬਾਂਛਾ ਜੋ ਕਰੈ ਸਭੈ ਫਲ ਪਾਵਹੀ । 
ਸਤਿਗੁਰ ਫੇਰਤ ਬਾਨ ਸੁ ਚੁਟਕੀ ਧਾਰਕੌ । 
ਹੋ ਚਾਹਤ ਕਰਿਓ ਨਿਦਾਨ ਮਲੇਛ ਸੰਘਾਰ ਕੌ ।। 58 ॥ 
ਦੌਹਰਾ 
ਹਰਿ ਗੋਬਿੰਦ ਹਰਖਤ ਭਏ ਧੂਪ ਸੁ ਦੀਪ ਜਗਾਇ । 
ਸ਼ਸਤ੍ਨ ਕੀ ਪੂਜਾ ਕਰਹਿੰ ਮਨ ਮਹਿ ਹਰਖ ਬਢਾਇ ।। 59 ॥ 
ਏਕ ਘਰੀ ਪੂਜਾ ਕਰੀ ਦਯਾ ਸਿੰਧ ਰਣਧੀਰ । ਰ 
ਫਿਰ ਤਹਿਤੇ ਬਾਨੀ ਭਈ ਹਨੋ ਦੁਸ਼ਟ ਕੋ ਬੀਰ ॥ 60 ॥ 
ਚੌਪਈ ਰ 
ਸਤਿਗੁਰ ਕੀਰਤਨ ਸੁਣਨੇ ਲਾਗੇ । ਸਭੈ ਸਿਖ ਗੁਰ ਰਸ ਮੰ” ਪਾਗੇ । 
ਕ੍ਰਿਪਾ ਸਿੰਧ ਤਬ ਆਗਿਆ ਕਰੀ । ਸਭੇਂ ਸੁਚੇਤ ਰਹੋ ਨਿਜ ਘਰੀ ॥ 61 ॥ 
ਚਾਰ ਘਰੀ ਨਿਸ ਬਿਤਤੀ' ਜਥੈ । ਪ੍ਰਸਾਦਿ ਤਯਾਰ ਲਾਂਗਰੀ ਤਬੈ । 
ਰਾਗੀ ਭੋਗ ਸਬਦ ਕਾ ਪਾਯੋ । ਕ੍ਰਿਪਾ ਸਿੱਧ ਮਨ ਹਰਖ ਬਢਾਯੋ 620. 
ਰ ਦੌਹਰਾ 
ਭੋਜਨ ਕੀਨਾ ਗੁਰੂ ਜੀ ਮਨ ਮਹਿ ਹਰਖ ਬਢਾਇ । 
ਪੁਨ ਕੀਰਤ ਸੋਹਲਾਂ ਸੁਣਿਓ! ਆਨੰਦ ਚਿਤ ਅਧਿਕਾਇ ।। 63 ॥ 
ੂ ਪੌਥੀ ਤਿਸ 5% ਪੋਥੀ ਹਠਿ ਏ ਪੌਥ] ਹਤਿ 9ਅ ਪੌਥੀ ਮਾਹਿ %ਅ ਪੋਥੀ ਗਮਨੀ “£ ਪੌਥੀ ਪਠਿਯੋ 


472 ਗੁਰ ਬਿਲਾਸ ਪਤਸ਼'ਹੀ ੬ 


ਕਿਪਾ ਸਿੰਧ ਨਿਜ ਮਹਲ ਗਏ ਸੁੰਦਰ ਪਲੋਘ ਬਿਰਾਜ । 
ਦਾਸਨਿ ਤਬੈ ਸੁ ਸਿਰ ਠਾਂਢੌ ਬਿਜੋਨ ਕਰਤੇ ਭਾਜ ॥ 6411 
ਕਬਿੱਤ 
ਸਤਿਗੁਰ ਸਿਖਨ ਕੇ ਸੀਸ ਪਰ ਹਾਥ ਧਰਯੋ ਸੁਭ ਘਰੀ ਜਾਨ ਇਨੀ ਉਦਮ ਉਠਾਯੋਂ ਹੈ । 
ਕੌਟ ਪਰਮਾਨ ਆਈ ਕਿਲੇ ਭੀਤ ਮਨ ਭਾਈ ਛਾਤ ਕੇ ਨਮਿਤ ਬਲ ਬਹੁਤ ਲਜਾਯੋ ਹੈ । 
ਤਖਤ ਬਨਾਯੋ ਹੈ ਸੁ ਕਿਪਾ ਸਿੰਧ ਮਨ ਭਾਯੋਂ ਤਹਾਂ ਕਰੈ ਜੌ ਦੀਦਾਰ ਭਵ ਸਿੰਧ 
ਸੌ ਲੰਘਾਯੋ ਹੈ । 
ਮਹਿਮਾ ਕਹੀ ਨਾ ਜਾਇ ਤਛ ਮਤਿ ਮੌਰੀ ਆਹਿ ਗੁਰ ਕਉ ਤਖਤ ਪਿਖ ਬਾਸ਼ਵ 
ਲਭਾਯੋ ਹੈ । 65 ।। 
ਦੋਹਰਾ ਰ 
ਕਿਤਕ ਸਿਖ ਡੇਰਾ ਕਰਹਿ ਤਿਸੀ ਦੁਰਗ” ਕੇ ਬੀਚ ! 
ਪਵਨ ਬੁਹਾਰਤ ਆਪ ਤਹਿ ਬਾਸ਼ਵ ਔਮਿਤ ਸੀ'ਚ । 66 ।1 
_ਚੌਂਪਈ 
ਸਤਿਗੁਰ ਚਰਿਤ ਸੁ ਐਸੇ ਕਰੇ । ਅਬ ਸੁਨਿ ਤਾਂਕੀ ਬਾਤ ਜੁ ਅਰੇਂ । 
ਮੁਗਲਸ ਖਾਂ ਤਬ ਹੀ ਚੜ ਅਯੋਂ । ਅਤੀ ਕੋਪ ਸਿਉ ਮਨ ਭਰਮਯੋਂ । 67 । 
ਸਭੀ ਸਿਖ ਮਿਲ ਬੈਠੇ ਤਹਾਂ । ਧਰਮਸਾਲ ਗੁਰੁ ਕੀ ਥੀ ਜਹਾਂ । 
ਸਭ ਸਿਖਨ ਮਨਿ ਔਸ ਬਿਚਾਰਾ । ਸਤਿਗੁਰ ਘਟਿ ਘਟਿ ਜਾਨ ਅਪਾਰਾ! '। 68 । 
ਹਮਰੋ ਧਰਮ ਭੇਦ ਸਭ ਦੀਜੈ । ਕਿ੍‌ਪਾ ਸਿੰਧ ਚਾਹੋ ਸੋ ਕੀਜੈ । 
ਯਹਿ ਮਲੋਛ ਕਾ ਨਾਸ ਕਰੋਗੇ । ਹਮਰੈ ਚਿਤ ਸੈਤਾਪ ਹਰੈਗੋ" ॥ 69।। 
ਦੋਹਰਾ 
ਸੋਧਯਾ ਸਮੋ" ਵਿਚਾਰ ਅਸ ਵਾਸੀ ਸਿਖ ਲਾਹੌਰ । 
ਨਿਜ ਬਿਨਤੀ ਪਤੀਆਂ ਲਿਖੀ ਦਯਾਸਿੰਧ ਕੀ ਓਰ । 70 । 
| ਝੁਲਨਾ ॥ 
ਦੂਤ ਤੁਮ ਦੌਰ ਬਿਧ ਜਾਇ ਸ੍ਰੀ ਗੁਰੂ ਕਹੁ ਚੜਿਯੋ ਮਲੇਛ” ਸੰਗ ਸੂਰ ਲੀਨਾ । 
ਆਪ ਪਕਰਿ ਹਥਿਆਰ ਤਿਆਰ ਹੋਇ ਲਰਨ ਕ ਤਾਂਹਿ ਤੇ ਜੁਧ ਕਾ ਮਤਾ ਕੀਨਾ । 
ਚੜੀ ਸੈਨ ਮਲੇਛ ਨਹਿ ਡਰਤ ਹੈ ਕਿਸੀ ਤੇ ਜਾਨ ਸਭ ਬਾਤ ਤੁਮ ਨਾਥ ਦੀਨਾ । 
ਤਮੇ ਆਪ ਪ੍ਰਬੀਨ ਨਹਿੰ ਹੀਨ ਬਲ ਕਿਸੀ ਤੇ ਲਿਖੀ ਵਹਿ ਬਾਤ ਜੋ ਦਿਿਸ਼ਟ ਚੀਨਾ ।। 
71। 
ਚਲਯੋ ਤਬਿ ਧਾਇ ਅਤਿ ਪਉਨ ਕੇ ਬਗ ਜਿਤੇ ਘਰੀ ਚਾਰ ਤਬ ਜਾਮ ਹੁਇ ਕੇ 
ਰਹਾਦਇ । 
ਰੂ ਮੱਤ ਕਛੂ ਭੇ ਨ ਪਾਈ । 


ਅਲਗ ਚਾਣ 


ਅਤਿ ਹੈਨ ਅਧੇਰ ਕਛੁ ਦਿਸ਼ਟ ਨਹਿ ਆਵਤੋ ਪੜਤ 


4 ਤੋਂ ਏ ਪੰਥੀ ਗੜ੍੍‌ $ਅ ਤੇ ਦ ਪੌਥੀ ਜਾਨ..ਹਾਂਰ! 'ਅ ਪੌਥ) ਮਰਗਲ $ਅ ਪੌਥੀ ਬ'ਨੀ 


ਅਧਿਆਇ ਦਸਵਾਂ 473 


ਅਗੁ ਸ੍ਰੀ ਸਤਿਗੁਰ ਜਾਇ ਪਾਤੀ ਧਰੀ ਕਹੇਂ ਜੋ ਸਿਖ ਬਚ ਮੁਖ ਅਲਾਈ । 
ਬਾਤ ਸਨੰਤ ਅਨੰਤ ਮਨ ਮਾਹਿ ਚਿਤਵਨ ਕਰੀ ਨਾਮ ਐਸੇ ਸੁਹਾਈ ।72॥ 
ਦੋਹਰਾ 
ਸਰਬ ਕਾਮ ਪੂਰਨ ਕੀਏ ਤਿਸੀ ਦੂਤ ਕੇ ਆਪ।, 
ਸਭ ਬਿਧ ਜਾਨਨਹਾਰ ਪ੍ਰਭੁ ਘਟਿ ਘਟਿ ਰਹੇ ਬਯਾਪ ।। 73 ।। 
ਸ਼ਾਹਿਜਹਾ” ਪਾਤੀ ਲਿਖੀ ਮੁਗਲਸ ਖਾਂ ਕੀ ਓਰ । 
ਬਾਜ ਸਹਿਤ ਲਿਆਵਉ ਈਹਾਂ ਸ੍ਰੀ ਗੁਰ ਸਭ ਸਿਰਮੌਰ ॥ 74 ॥ 
ਭੁਜਗ 
ਚੜਿਓ ਆਪ ਖਾਨੰ ਮਹਾਂ ਕੋਪ ਧਾਰੇ । 
ਲਈ ਸੰਗ ਸੈਨਾ ਸੁ ਮਾਰੋ" ਉਚਾਰੇ । 
ਬਡੀ ਰੈਨ ਆਂਧੀ ਖੁਰੈ ਧੂਰ ਉਠੀ । 
ਮਨੋ ਫਾਂਗ ਖੇਲ ਪਿਸਾਂਚੀ ਕਰੂਠੀ ॥ 75 ॥ 
ਸਵੈਯਾ 
ਤਬ ਬਾਨੀ ਅਕਾਸ ਭਈ ਨਭ ਤੋ ਸੁ ਮਲੋਛਨ ਸੌ ਤਿਨ ਬਾਤ ਉਚਾਰੀ । 
ਤੁਮ ਜੈਬਕ ਜੂਥ ਇਕਤ੍ਰ ਭਏ ਕਤ ਛੋਰਤ ਹੈ ਅਤਿ ਸਿੰਘ ਸੁਧਾਰੀ । 
ਪ੍ਰਾਨ ਸਿਉ ਪ੍ਰਾਨ ਨਹੀ ਤੁਮਰੀ ਗੁਰੁ ਕੇਹਰ ਸੋਗ ਕਰੋ ਕਤ ਰਾਂਰੀ । 
ਲਾਖ ਸਿਆਲ ਭਗੇ ਪਲ ਮਹਿ ਮਿਗਰਾਜ ਜਬੋ ਬਨ ਦੇਤ ਦਿਖਾਰੀ ॥ 76 ।। 
ਦੌਹਰਾ 
ਬਾਨੀ ਸਨਤ ਅਕਾਸ ਕੀ ਕੀਨਾ ਕ੍ਰੋਧ ਮਲੰਛ । 
ਆਯੋ ਕਾਲ ਨਾ ਹਟਤ ਹੈ ਅੰਤ ਨ ਲੋਵਤ ਸੇਖ 77 ॥ 
ਦੌਇ ਜਾਮ ਨਿਸ ਬੀਤ ਜਬ ਰਾਮ ਦਾਸ ਪੁਰ ਆਇ । 
ਸਭੇ ਬੈਠ ਮਿਲ ਮੌਤ ਕਰਿ ਦਾਰੂ ਬਾਂਟ ਧਰਾਇ ॥ 78 ।। 
ਦੋਹਰਾ 
ਸਿਖ ਗੁਰੂ ਕੇ ਜੌ ਰਹਹਿੰ ਨਵੀਨ ਦੁਰਗ ਕੇ ਮਾਹਿ । 
ਨਿਕਟ ਜਾਇ ਸ੍ਰੀ ਗੁਰੂ ਕੇ ਅਸ ਬਚ ਭਾਖ ਤਾਂਹਿ। 79 ॥ 
ਚੌਪਾਈ। 
ਮਹਾਰਾਜ ਅਬ ਕਰੋ ਉਪਾਈ । ਸੈਨਾ ਬਡੀ ਮਲੇਛ [ਕੀ[”" ਆਈ । 
ਕਿ੍‌ਪਾਸਿੰਧ ਤਬ ਐਸ ਉਚਾਰੀ । ਆਕੀ ਗੜ ਤ੍ਰਮ ਕਰੇਂ ਸਵਾਰੀ ।। 80 ॥ 
ਮਹਾਰਾਜ ਉਚਾ ਨਹੀ" ਕੋਟ । ਲਗਹਿ ਧਾਰ ਹਮ ਕਿਸ ਕੀ ਓਟ । 
ਦਾਰ ਤੌਪ ਨਹੀ” ਹਖ਼ ਸੈਗਾਂ । ਕਿਪਾ ਸਿੰਧ ਤੁਮ ਬਚਨ ਅਭਗਾ । 81 ।। 


੪ਅ ਤ ਏ ਪੋਬ ਬ'ਦਸ਼'ਹਿ 2 ਪੌਥ। ਕਹਰ ”ਅ ਪੌਥੀ ਵਿਚੋਂ' 


474 ਰ ਗੋਰ ਬਿਲਾਸ ਪਾਤਸ਼ਾਹੀ ੬ 


ਦੀਨਾਨਾਥ ਕਰੇ ਅਸ ਬੈਨਾ । ਮਨ ਮੈ ਹੈ ਕਿ ਨਹੀ” ਤਮ ਚੈਨਾਂ । 

ਲੋਹ ਕੌਟ ਭੀਤਰ ਹਮ ਕੀਨੀ । ਸਭੇ ਦੁਸ਼ਟ ਮਤ ਕਰ ਹੈ ਛੀਨੀ ॥ 82 ॥ 
ਸੋਰਠਾ 

ਬਲੇ ਤੋਪ ਹਮ ਕੀਨ ਧੂਰ ਪੂਰ ਮਾਰੋ ਤਿਸੋ । 

ਸਿਛਿਆ' ਅਸ ਗੁਰ ਦੀਨ ਅੰਗ ਸੈਗ ਤੁਮਰੇ ਬਸਉ” ॥ 83 ॥ 

॥ ਭੁਜੇਗ ਪ੍ਰਯਾਤ ਛੋਦ !। 

ਤਬ ਦੌਰ ਆਕੀ ਮਹਾਂ ਕੌਟ ਕੀਨੋ । ਬਲੇ ਤੌਪ ਕੀਨੋ ਗੁਰੂ ਬੈਨ ਦੀਨੋ । 

ਤਬੈ ਧੁਰ ਪੂਰੇ ਸਿਖ ਤੌਪ ਛੌਡੀ । ਮਛੇਲੀ ਸੁ ਸੈਨਾ ਚੜੀ ਹੋਇ ਕੌਡੀ ।। 8411 

ਭਯੋ ਤੌਨ ਠਾ ਜੋਗ ਭਾਰੀ ਮਹਾਨ । ਸਮਾ ਰੈਨ ਆਧੀ ਸਮੋ ਨ ਸਮਾਨ । 

ਤਬੈ ਦੌਰ ਸੈਨਾ ਕਰਯੋ ਅਸ ਹਲਾ । ਸਭੈ ਤੋਪ ਲੋਵੋ ਇਨੇ ਕੋਟ ਮਲਾ ॥ 85 ॥ 
ਦੋਹਰਾ 

ਸਿਖਨ ਐਸ ਵਿਚਾਰਿਓ ਆਈ ਸੈਨ ਅਪਾਰ । 

ਗੁਰ ਮਹਿਲੀ ਇਹੁ ਜਾਇ ਜਿਨ ਰੋਕੋ ਜਾਇ ਸੁਧਾਰ ॥ 86॥ 

ਕਰ ਬੋਦਨ ਗੁਰ ਤਖਤ ਕੋ ਨਿਕਸ ਬਾਹਰ ਭਏ ਨਾਂਢ । 

ਸੈਨ ਮਲੋਛੀ ਦੇਖ ਕੌ ਸਿਖਨ ਕੋਪ ਸੁ ਬਾਢ ॥ 87 ॥ 
ਚੰਪਈ 

ਚਾਪ ਚਲੋ ਸਿਖ ਔਸ ਵਿਚਾਰੀ । ਮਾਰੋ ਮਾਰੋ ਮਾਰ ਪੁਕਾਰੀ । 

ਐਸਾ ਜੁਧ ਭਯੋ ਤਹਿ ਖਾਨਾ । ਜੋਗਨਿ ਪੀਵਤ ਰੁਧਰ ਮਹਾਨਾ ॥ 88 ॥ 

ਭੂਤ ਪਿਸਾਚ ਦੇਹ ਕਿਲਕਾਰੀ । ਸ਼ਿਵ ਗਨ ਗਾਜਤ ਬੀਰ ਬੇਤਾਰੀ । 

ਨਭ ਮਹਿ ਸ੍ਰੰਚਰਿ ਨਿਰਤ ਸੂ ਕਰਹੀ । ਜੁਧ ਸੁਯੋਬਰ ਸੂਰਾ ਪਰਹੀ ।। 89 ॥ 

ਇਹ ਬਿਧ ਭਯੌ ਤਹਾਂ ਸੌਗ੍ਰਾਮਾ । ਪਹੁੰਚੇ ਸੂਰ ਸੂਰ ਕੇ ਧਾਮਾ । 

ਸਤਿਗੁਰ ਸਿਖ ਸ਼ਹੀਦ ਹੌ ਗਏ । ਸੈਨ ਮਲੋਛੀ ਹਰਖਤ ਭਏ ।੧ 90 ।। 
ਦਹਰਾ 

ਡੇਢ ਪਹਿਰ ਨਿਸ ਰਹਿ ਗਈ ਤਮ ਅਤਿ ਗਾੜਾ ਹੋਇ 1 

ਬੀਥਨ ਮਹਿ ਭੂਲੇ ਫਿਰਹਿ ਪੈੱਡ ਨ ਸੂਝੇ ਕੋਇ॥ 910 

ਰ ਚੰਪਈ 

ਕ੍ਪਾ ਸਿੰਧ ਤਬ ਬਚਨ ਉਚਾਰੇ । ਸਭੀ ਸੂਰ ਕਉ ਲੋਹੇ ਹਕਾਰੇ । 

ਪੰਚ ਸੂਰ ਗੁਰ ਕੌ ਸਿਰਮੌਰ । ਇਕ ਸਿਖ ਭੇਜਿਓ ਗੁਰ ਕੀ ਠੌਰ ॥ 924 

ਤਿਨਕੇ ਨਾਮ ਕਹਉ" ਸੁਨ. ਪਿਆਰੇ । ਭਾਈ ਬਿਧੀਆਂ ਸ਼ੂਰ ਅਪਾਰੇ । 

ਭਾਈ ਪਿਰਾਣਾ ਸੂਰਾ ਭਾਰੀ । ਮਲਕ ਜਾਂਤੀ ਭਾਨੂੰ ਸੂ ਅਧਾਂਰੀ । 


੧% ਪੋਥੀ ਉਪਦੇਸ 


ਅਧਿਆਇ ਦਸਵਾਂ 475 
ਪੈਦੇ ਖਾਂ ਸਮ ਸ਼ੂਰ ਨ ਕੋਈ । ਕ੍ਰਿਪਾ ਸਿੰਧ ਕੇ ਨਿਕਟਿ ਖਲੋਈ । 
ਮਹਾਰਾਜ ਆਗਿਆ ਮਮ ਦੀਜੈ । ਨਿਜ ਮਨ ਚਿੰਤ ਕਛ੍ਹ ਨਹਿ ਕੀਜੈ । 94 ।। 
ਦਯਾਸਿੰਧ ਨਿਜ ਸੂਰ ਸਿਧਾਰੇ । ਆਦਰ ਸਿਉ ਨਿਜ ਨਿਕਟਾਂ ਬਿਠਾਰੇ । 
ਕ੍ਰਿਪਾ ਸਿੰਧ! ਤਬ ਬੈਠ ਇਕੌਤਾ । ਤਿਨ ਸਿਉ” ਪੂਛਿਓ ਸਤਿਗੁਰ ਮੰਤਾ ॥ 95 ॥ 
ਲੋਹ ਕੋਟ ਮਮ ਸਿਖ ਜੌ ਰਹੇ । ਤੇ ਤਨ ਤਿਆਗ ਧਾਮ ਗੁਰ ਗਏ । 
ਜੌ ਅਬ ਜਤਨ ਕਹੋ ਸੌਂ ਕਰੀਐ । ਨਿਜ ਮਨ ਬੀਰ ਬਿਲੰਬ ਨਾਂ ਧਰੀਐ ੧ 96 । 
ਦਹਰਾ 
ਰਤ ਸਿੰਧ ਕੇ ਬਚਨ ਸੁਨ ਹਰਖਤ ਭਏ ਸਭ ਬੀਰ । 
ਸੂਰਜ ਪੈ ਕਿਆ ਬਲ ਕਰਹਿ ਜਿਉ” ਉਲ੍ੂਕ ਗਨ ਧੀਰ ॥ 97 ॥ 
ਚੌਪਈ 
ਮਹਾਰਾਜ ਤਮਰੋ ਬਲ ਪਾਈ । ਮਾਰਹਿ ਹਮ ਸੁ ਮਲੱਛ” ਬਨਾਈ । 
_ ਕਹਉ ਤ ਦਿਲੀ ਜੌਗ ਮਚਯੌਂ । ਕਹੋ ਲਾਹੌਰ ਲੁਟ ਘਰ ਲਯੋ ॥ 98 ॥ 
ਸੈਨਾ ਸਭੀ ਮਲੇਛੀ ਹਨੋ । ਨਿਜ ਮਨ ਭੀਤਰ ਭੈ ਨਹਿ ਗਲੋਂ । 
ਪੰਚ ਸੂਰ ਭਾਖੇ ਅਸ ਬਚਨਾ । ਸਤਿਗੁਰ ਔਸ ਬਿਚਾਰੀ ਰਚਨਾ ।। 99 ।। 
ਦਹਰਾ 
ਧੀਰਜ ਸਿਉ ਹਮ ਮਾਰਨੇ ਸਭੇ ਮਲੋਛ ਬਨਾਇ । 
ਅਬ ਈਹਾਂ ਤੇ ਨਿਕਸ ਕੌ ਲਰਹਿਂ ਮਦਾਨ” ਸੁ ਜਾਇ” ॥ 100। 
ਕ੍ਰਿਪਾ ਸਿੰਧ ਬਚ ਭਾਖਿਓ ਸਭਿ ਸੂਰਨ ਕੇ ਸਾਥ । 
ਹੁਇ ਸੁਚੇਤ ਸਭ ਹੀ ਚਲੇ ਸਸਤ ਅਸਤ ਗਹਿ ਹਾਥ। 101 ॥ 
ਨਿਜ ਰਸਨਾ ਤੇ ਭਾਖਿਓ ਸਤਿਗੁਰ ਦੀਨਾ ਨਾਥ । 
ਰਾਮਸਰਹ ਕਉ ਤੁਮ ਚਲੋ ਕਛੁ ਨ ਲੀਜੈ ਸਾਥ ॥ 102॥ 
ਚੌਪਈ 
ਸਤਿਗੁਰ ਮਨ ਮੋ ਐਸ ਵਿਚਾਰੀ । ਈਹਾਂ ਜੁਧ ਨਾ ਬਨੈ ਅਪਾਰੀ । 
ਮੰਦਰ ਮਹਿ ਨਹਿ ਬਨੌ ਸੁ ਜੁਧਾ । ਜਾ ਮਦਾਨ ਮੋ ਹਨੋ ਸੁਕਧਾ ॥ 103।। 
|| ਸੈਕਰ ਛੋਦ ॥। 7 
ਅਬ ਨਿਕਸ ਇਹਾਂ ਤੇ ਚਲਹਿ ਹਮ ਰਾਮਸਰ ਅਸਥਾਨ । 
ਕੁਟੌਬ ਸਭ ਕਉਂ ਤੌਰਿਓ ਸੌਗਿ ਸੂਰ” ਦੀਨ£$ ਮਹਾਨ । 
ਆਗਿਆ ਸੁ ਤਬ ਐਸੇ ਕਰੀ ਕਛ ਧਨ ਨਾ ਲੋਵਉ ਹਾਥ । 
ਯਹਿ ਭਾਖ ਦਧ ਸੁਤ ਸਰ ਚਲੈ ਪੰਜ ਸੂਰ ਨਿਜ ਸਾਥ ॥ 104 ॥ 
ਪ੍ਰਿਥਮ ਆਏ ਤਖਤ ਬੰਗੇ ਬੈਦਨਾ ਥਰੁ ਬਾਰ । ਰ 
ਆਗਿਆ ਲੀਨ ਅਕਾਲ ਤੇ ਸੁ ਮਲੋਛ ਕਰ ਸੈਘਾਰ । 
£ਅ ਪੋਥੀ ਪਾਜਿ _“ਅ ਤੋ ਏ ਪੌਥੀ ਸੁਖ ਸਾਗਰ “ਅ ਪੌਥੀ ਮੁਗਲ “ਅ ਪੌਥੀ ਸ੍ਰਣ ਮਹਿ ਜਾਇ 
$੪੧ ਤੇ ਏ ਪੌਥੀ ਸ੍ਰੋ ਦੀਓ 


476 ਗੁਰ ਇਲ'ਸ ਪਾਤਸ਼ਹੀ ੬ 


ਨਮਸਕਾਰ ਨਿਸਾਨ ਕਉ ਤਬ ਕੀਨ ਸਤਿਗੁਰ ਜਾਇ । 
ਬਹੁਰੋ ਪ੍ਰਕਰਮਾ ਕਉ ਚਲੋ ਮਨ ਮਹਿ ਸੁ ਹਰਖ ਧਰਾਇ । 105 ॥ 
ਚੌਪਈ 
ਦੁਖਭੰਜਨ ਤਬ ਬੋਰ ਦਿਖ'ਨੇ । ਭਏ ਪ੍ਰਸੈਨ ਨੈਨ ਬਿਸਮਾਨੇ । 
ਤਹਾਂ ਇਸਨਾਨ ਕੀਨ ਮਨ ਮਾਨਾ । ਬਸਤ੍ਰ ਪਹਿਰ ਨਵ ਕ੍ਰਿਪਾ ਨਿਧਾਨਾ ।। 106 ॥ 
ਬਹੁਰ ਚਲੇ ਸਤਿਗੁਰ ਦਰਬਾਰਾ । ਸਦਾ ਦਰਸ ਮਨ ਚਾਹਿ ਅਪਾਰਾ । 
ਬੇਦ ਪਰਕਰਮਾ ਕਰ ਹਰਿ ਮੰਦਰ । ਉਸਤਤਿ ਕੀਨ ਦਯਾ ਨਿਧਿ ਸੁੰਦਰ । 1071 
ਸਵੇਯਾ 
ਬੰਦਤ ਹਉ ਗੁਰ ਨਾਨਕ ਕਉ ਜਿਨ ਕੇ ਬਲ ਤੇ ਹਮਹੂੰ ਸੁਖ ਪਾਵਹਿ । 
ਸੈਕ ਔ ਚਤਰਾਨਨਿ ਲੌ ਜਿਹੇ ਢੂੰਢਤ ਨੀਤਿ ਸਮਾਧ ਲਗਾਵਹਿੰ । 
ਗੁਰ ਅੰਗਦ ਨਮੋ ਕਰਵਉ” ਹਿਤ ਸਿਉ ਪਨ ਅਮਰ ਗੁਰੁ ਜਿਨ ਅੱਤ ਨਾ ਆਵਹਿ । 
ਰਾਮਦਾਸ ਗੂਰੂ ਹਰਿ ਰੂਪ ਭਏ ਗੁਰੂ ਅਰਜੁਨ ਅੰਤ ਨ ਕੋਇ ਲੁਖਾਵਹਿ ॥ 108 । 
ਦੋਹਰਾ 
ਹਾਥ ਜੌੜ ਖਸਟਮ ਗੁਰੂ ਬਿਨਤੀ ਐਸ ਸੁਧਾਰ । 
ਹਮ ਪਰ ਕਿਰਪਾ ਕਰਹੁ ਗੁਰੁ ਜੈ ਜੈ ਜੈ ਅਸੁਰਾਰ ।। 109 ॥ 
ਛਪੇ ਰ 
ਚਤਨ ਸਰਨ ਭਵ ਹਰਨ ਦੀਨ ਬੋਧਵ ਸੂਖ ਦਾਯਕ । 
ਪਤਿਤ ਪਵਿਤਹਿ ਕਰਤ ਸਕਲ ਬਾਤਨ ਪ੍ਰਭ ਲਾਯਕ । 
ਤੁਮ ਸਰ ਔਰ ਉਦਾਰ ਤੀਨ ਭਵਨਿਨ' ਮੋ ਨਾਹੀ' । 
_ਬਿਜੈ ਦਾਨ ਮੁਹਿ ਕਰਉ ਇਹੀ ਲੋਚਾ ਮਨ ਮਾਹੀ । 
ਮਲੇਛ ਨਾਸ ਚਿਤ ਧਰਤ ਹਉ” ਕਰਨਾ ਕਰਿ ਪੁਰਨ ਕਰਹੁ । 
ਜੈ ਭਗਵਤ ਅਨੌਤ ਗੁਰ ਸੇਵਕ ਮਸਤਕ ਕਰ ਧਰਹੁ । 110 ॥ 
ਦਹਰਾ 
ਇਸ ਪ੍ਰਕਾਰ ਬਿਨਤੀ ਕਰੀ ਬਿਜੈ ਚਿਤ” ਕਰਿ ਆਸ । 
ਬਰ ਬਰੂਹ ਬਾਨੀ ਭਈ ਹਰਿਮੰਦਰ ਪ੍ਰਕਾਸ । 111 ॥ 
ਸੋਰਠਾਂ 
ਹੌਹ ਸੁ ਚਿਤ ਮਤ ਧੀਰ ਬਿਜੈ ਹਇ ਤੁਮਰ। ਸਦਾ । 
ਬਲੀ ਜਗਤ ਮਹਿ ਬੀਰ ਤੁਮਰੇ ਸਮ ਨਹਿ ਕੌ ਭਯ। 112॥ 
ਚੌਪਈ 
ਅਬ ਤੁਮ ਕਰੋਂ ਮਲੋਛ” ਸੰਘਾਰਾ । ਅਰੈ ਨ ਕੋਉ ਸੂਰ ਅਪਾਰਾ । 
ਤੁਮਰੋ ਪੌਤਾ ਹੁਇ ਬਲਵਾਨਾ । ਸਭ ਮਲੌਛੁ ਕਾ ਕਰੈ ਨਿਦਾਨਾਂ ।। 31 1੧ 


“ਅ ਪੌਥੀ ਲੋਕਨਿ ਅ ਪੋਥੀ ਰਿਦ “ਅ ਤੋ ਏ ਤੁਰਕ 


ਅਧਿਆਇ ਦਸਵਾਂ 477 


।। ਭੁਜਗ ਛੋਦ ।। 
ਭਈ ਐਸ ਬਾਨੀ ਮਹਾਂ ਪ੍ਰੈਮ ਧਾਰੇ । ਭਈ ਮੌਨ ਬਾਨੀ ਸੁ ਆਪੰ ਮਝਾਰੇ । 
ਸੁਨੀ ਐਸ ਬਾਨੀ ਗੁਰੂ ਦੀਨ ਨਾਂਥਾ । ਤਬੈ ਪ੍ਰੋਮ ਸਿਉ ਆਪ ਨਾਯੋ ਸੁ ਮਾਥਾ ॥114।। 
ਦੋਹਰਾ 
ਹਰਿ ਗੌਵਿੰਦ ਤਤ ਛਿਨ ਚਲੇ ਸਤਿਗੁਰ ਆਗਿਆ ਧਾਰ । 
ਅਗਿਆ ਕੀਨੀ ਸਿਖ ਕਉ ਲਿਆਉ ਤੁਰੋਗ ਹਮਾਰ ॥ 115 ॥ 
ਚੌਪਈ 
ਕੁਮੈਤ ਰੂਪ ਤਾਜੀ ਸੁਭ ਸੈਗਾ ! ਚਲਤ ਬਾਜ ਜਿਮ ਗੈਗ ਤਰੋਗਾ । 
ਲਾਹੌਰ ਜਾਇ ਕਾਜੀ ਥੀ" ਆਨਾ । ਸ੍ਰੀ ਸਤਿਗੁਰ ਨਿਜ ਕ੍ਰਿਪਾ ਨਿਧਾਨਾ । 116 ॥ 
ਸਤਿਗੁਰ ਭਏ ਤਾਹਿ ਅਸਵਾਰਾ । ਸਿਖੀ ਨ੍ਰਿਤ ਜਿਮ ਚਾਲ ਅਪਾਰਾ। __ 
ਪੰਚ ਸੂਰ ਪਹੁੰਚੇ ਸੰਗ ਜਾਈ । ਸਰ ਮਹਿਮਾ ਚਿਤ ਰਾਮ ਬਸਾਈ । 117॥ 
ਦੋਹਰਾ 
ਗੁਰ ਅਰਜਨ ਜੀ ਬੈਠ ਜਹਿ ਬਾਂਧੀ ਬੀੜ ਗ੍ਰਿੰਥ । 
ਜਿਹ ਪ੍ਰਸਾਦ ਸਭ ਜਗ ਤਰੈ ਚਲ ਹੈ ਨਿਰਮਲ ਪੰਥ ।। 118।। 
ਗੁਰ ਮੰਜੀ ਕਰ ਬੈਦਨਾ ਸਤਿਗੁਰ ਹਰੀ ਗੋਬਿੰਦ ।। 
ਜਾਇ ਪ੍ੁਕਾਸੇ ਸੈਨ ਨਿਜ ਜਿਮ ਨਿਛਤ੍੍‌ ਪਤਿ ਚੋਦ ॥ 119 ॥ 
ਚੌਪਈ 
ਸਤਿਗੁਰ ਸਾਰ ਸਬਨ ਕੀ! ਲੀਨੀ । ਨਿਜ ਨਿਜ ਸਾਰ ਸਭਨ ਕਹਿ' ਦੀਨੀ । 
ਬੀਬੀ ਵੀਰੋ ਜੀ ਨਹਿ ਆਈ । ਗੁਡੀਆ ਕਾਰਨ ਅਟਕ ਰਹਾਈ ॥ 120 । 
ਜੋ ਕੋਈ ਮਨ ਸਕਾ ਕਰੈ । ਨਿਜ ਮਾਤਾ ਕਉਂ ਸਾਥਨ ਧਰੋਂ । 
ਨਿਜ ਮਾਤਾ ਮਨ ਐਸ ਵਿਚਾਰੀ । ਔਰ ਮਾਤ ਕੈ ਸੈਗਿ ਪਧਾਰੀ । 
ਇਹ ਭਮ ਸਿਉ ਬੀਬੀ ਠਹਿਰਾਈ । ਆਇ ਸੁਧ ਅਬ ਈਹਾਂ ਪਾਈ । 
ਕਿਪਾ ਸਿੰਧ ਤਬ ਐੱਸ ਉਚਾਰੀ । ਜਾਵੈ ਕੌ ਸੂਰਾ ਬਲਕਾਰੀ । 121 ॥ 
ਕੁਲ ਪ੍ਰੰਹਤ ਸਿੰਘਾ ਜਹ ਨਾਮਾ । ਬਾਬਕ ਰਬਾਬੀ ਹੈ ਨਿਹਕਾਮਾ । 
ਕਿਪਾ ਸਿੰਧ ਤਬ ਬਚਨ ਉਚਾਰੈ । ਸੋ ਆਏ ਗੁਰ ਕੋ ਨਿਕਟਾਰੇ ॥ 122 ॥ 
ਬੀਬੀ ਕੋ ਲਿਆਵਹ ਤੁਮ ਜਾਈ । ਦੋਉ ਮੁਗਲ ਕਾਂ ਭੇਸ ਬਨਾਈ । 
ਦੌਹਨ” ਕਹਿਯੌ ਗਰੀਬ ਨਿਵਾਜਾ । ਨਿਸਾਨੀ ਦੇਹੁ ਦਿਖਾਵਨ ਕਾਜਾ ॥ 123 ॥ 
ਦੋਹਰਾ 
ਦਯਾਸਿੰਧ ਤਬ ਸਿਮਰਨੀ? ਦੀਨ ਤਿਨ ਕੇ ਹਾਂਥ । 
ਯਾਹਿ ਦਿਖਾਵਉ' ਜਾਇ ਤਮ ਆਵਹਿ ਤੁਮਰੇ ਸਾਥ ।! 124 ॥ 


੧% ਪੁੰਥ] ਪਰਵਹ0 “£ ਪੌਈੀ ਤਿਨਹਿ ?ਅ ਤੋਂ ਏ ਪੌਥੀ ਨਿਜ ਮਾਲਾ 


478 ਗੁਰ ਬਿਲਾਸ ਪਾਤਸ਼ਾਹੀ ੬ 


ਬਾਬਕ ਕਉ ਆਗਯਾਂ ਕਰੀ_ਤੋੜਾ ਤੁਪਕ ਸੌਭਾਰ । 
ਤਤ ਛਿਨ ਮਾਰੋਂ ਤਾਂਹਿ ਕੌ ਜੌ ਆਵੈ ਨਿਕਟਾਰ ॥ 125 ॥ 
ਚੌਪਈ 
ਜਬ ਕਰਹ ਤਮ ਤੁਪਕ ਅਵਾਜ । ਸਭੀ ਜੁਧ ਕਾ ਭੇਜੋ" ਸਾਜ । 
ਹੁਇ ਸੁਚੇਤ ਜਾਵਉ” ਤੁਮ ਭਾਈ । ਕ੍ਰਿਪਾ ਸਿੰਧ ਅਸ ਬੈਨ ਅਲਾਈ ॥ 126 ॥ 
ਭੇਖ ਮੁਗਲ ਕਾ ਦੌਹਨ ਕਰੇ । ਜਾਇ ਮਹਲ ਤਰ ਹੋਏ' ਖਰੇ । 
ਬੀਬੀ ਜੀ ਆਵਉ ਤਤ ਕਾਲਾ । ਤੁਮ ਈਹਾਂ ਹਮ ਭਏ ਬਿਹਾਲਾ ॥ 127 ਹੈ 
ਬੀਬੀ ਜੀ ਤਬ ਤਿਨ ਬਚ ਸੂਨੇ । ਰੂਪ ਦੇਖ ਤਿਹ ਮਾਥਾ ਧੁਨੇ । 


ਤੁਮਰੇ ਬੈਨ ਪਛਾਨੇ ਹਮ ਸਬ । ਰੂਪ ਤੁਮਾਰਾ ਦਿਖ ਨ ਸਕਉ” ਅਬ ॥ 128 ॥ 
ਸ੍ਰ ਗੁਰ ਸਿਮਰਨੀ ਤਬੈ ਦਿਖਾਈ । ਬੀਬੀ ਮਨ ਪ੍ਰਤੀਤਿ ਤਬ ਆਈ । 
ਉਤਰ ਮਹਿਲ ਤੇ ਆਈ ਤਰੇ । ਕੁਲ ਪ੍ਰੰਹਤ ਤਬ ਬੰਦਨ ਕਰੇ ।। 129॥ 
ਸਿੰਘੇ ਨੇ ਤਬ ਐਸ ਉਚਾਰਿਯੋ । ਚਲੋ" ਸ਼ਿਤਾਬ ਨ ਦੇਰ ਸੁਧਾਰਿਯੋਂ । 
ਨਿਜ ਪਾਛੇ ਤਬ ਲਈ ਚੜਾਇ । ਚਲੋਂ ਸ਼ਿਤਾਬ ਸਿਮਰ ਗੁਰ ਪਾਇ । 130 ।॥ 
ਦੋਹਰਾ 
ਮਲੇਛ ਬਾਤ ਕਛੁ ਬੀਚ ਤੇ ਥੌਰੀ ਕਹਉਸੁਨਾਇ । 
ਬਹੁਰ ਕਥਾ ਸ੍ਰੀ ਗੁਰ ਕਰਹੁੰ ਮਨ ਮਹਿ ਹਰਖ ਵਧਾਇ ॥ 131॥ 
ਬੀਥਨ ਮਹਿ ਭੂਲੋਂ ਫਿਰਹਿ ਢੂੰਢਤ ਗੁਰ ਅਸਥਾਨ । 
ਰੈਨ ਅੰਧੇਰੀ ਥਕਤ ਭੋ ਕਹ੍ਰੰ ਨ ਗੁਰੂ ਦਿਖਾਨ 1 132॥ 
ਚੌਪਈ 
ਫਿਰਤ ਫਿਰਤ ਗੁਰ ਮੰਦਰ ਅਏ । ਸ੍ੰਨਾ ਮਹਲ ਨਿਹਾਰਤ” ਭਏ । 
ਗੁਰ ਕਾ ਮਹਿਲ ਨ ਕਿਨੈ ਪਛਾਨਾ । ਖਾਇ [ਮਿਠਾਈ]? ਸਭਿ ਮਨ ਮਾਨਾ 1133॥ 
ਅਤਿ ਭੂਖੋ ਪੈ'ਡੇ ਸਰਮ ਬਿਆਪੀ । ਖਾਇ ਮਿਠਾਈ ਗਾਂਠ ਲੈ ਪਾਪੀ। 
ਉਪਰ ਮੰਦਰ ਕਿਸੀ ਨ ਦੇਖਾ । ਚਲੇ ਪਠਾਨ ਮੁਗਲ ਅਰ ਸੇਖਾ । 134॥ 
ਏਕ ਮੁਗਲ ਸੁ ਬਡੀ ਜਹਿੰ ਐੱ'ਠਾ । ਦਰਸ਼ਨੀ ਦਰਵਾਜੇ ਪੈ ਬੈਠਾ । 
ਨੇਜਾ ਗਾਡਤ ਘੋਰਾ ਬਾਂਧ । ਬੰਦਗੀ ਕਰਤ ਜਾਨ ਨਿਜ ਆਂਧ ॥ 135 ॥ 
ਤਬ ਲਉ ਸਿੰਘਾ ਬਾਬਕ ਆਯੋ । ਕੌ ਹੈ ਰੈ ਤਮ ਕਹਾਂ ਸਿਧਾਯੋ । 
ਬਾਬਕ ਬੋਲਯੌ ਅਪਨੇ ਭਾਈ। ਚਲੋ ਸ਼ਿਤਾਬ ਅਸਵਾ ਢੌਰਾਈ ॥ 136।। 
ਬੀਬੀ ਕੀ ਪਨਹੀ ਗਿਰ ਪਰੀ । ਘੁੰਘਰੀ ਸਾਥ ਸੁਨਹਿਰੀ ਜਰੀ । 
ਪਨਹੀ ਹੀ ਕਾ ਸੁਨ ਸਬਦ ਅਪਾਰਾ । ਤੁਰਤ ਮਲੇਛ ਭਯੋ ਅਸਵਾਰਾ । 137 ॥ 


“ਅ ਪੋਥੀ ਦੇਖਤ ਵੁਹ _ਅ ਪੌਥੀ ਵਿਚੋ $ਅ ਪੌਬੀ ਘੌਰੋ 


ਅਧਿਆਇ ਦਸਵਾਂ 97? 


ਦੋਹਰਾ 
ਸਭ ਕੌ ਕੂਕ ਬੁਲਾਇਓ ਤੁਮ ਆਵੋ ਮਮ ਓਰ । 
ਗੁਰ ਕਬੀਲੇ ਜਾਤ ਹਹਿ ਜੋ ਹਮਰੇ ਹਹਿ ਚੌਰ॥ 138 ॥ 
ਨੇਜਾ ਹਾਥ ਸੈਭਾਰ ਕੈ ਅਸਵ ਢੌਰਾਯੋ ਤਾਂਹਿ । 
ਮਾਰਨ ਲਾਗੇਂ ਦਹੂੰ ਕੋ ਕਹਿ ਲਗ ਭਾਜਤ ਜਾਂਹਿ । 139 । 
ਨੌਜਾ ਦੁਸ਼ਟ ਸੈਭਾਰ ਕਰ ਧਾਰ ਕੌਪ ਮਨ ਮਾਂਹਿ । 
ਯਾਹਿ ਦੁਬੋਲੇ ਕੌ ਹਨ” ਕਹਾਂ ਠੌਰ ਭਜ ਜਾਂਹਿ ॥ 140।। 
ਤਉ ਬੋਲਯੋਂ ਸਿੰਘਾ ਤਬੈ ਬਾਬਕ ਤੁਪਕ ਸੰਭਾਰ । 
ਦੁਸ਼ਟ ਪਾਛ ਮਮ ਆਇਯੋ ਤੁਮ ਕਤ ਕਰੀ ਅਵਾਰ। 141। 
ਛਪੇ 
ਸੁਨਤ ਸਿੰਘ ਕੇ ਬੰਨ ਕੌਪ ਅਤਿ ਭਯੋ ਬਾਬਕ ਮਨ । 
ਲੀਨੀ ਤੁਪਕ ਸੋਭਾਰ ਕਰੀ ਨਹਿ ਚਿੰਤ ਕਛੂ ਮਨ । 
ਸਿਸਤ ਬਾਂਧ ਤਤਕਾਲ ਦੁਸ਼ਟ ਤਨ ਕੀਨ ਪ੍ਰਹਾਰਨ । 
ਛੁੱਟਤੇ ਲਾਗੀ ਭਾਲ ਮੁਗਲ ਮੁਖ ਹਾਇ ਉਚਾਰਨ । 
ਗਏ ਪ੍ਰਾਨ ਤਬ ਛਰਟ ਆਇ ਤਬ ਦੇਖ ਮਲੋਂਛਨ । 
ਨਿਰਭੰ ਬਾਬਕ ਚਲਯੋ ਸਾਥ ਸਿੰਘਾ ਹਰਖਤ ਮਨ ।। 142।। 
ਚੌਪਏ] 
ਕਿ੍‌ਪਾ ਸਿੰਧ ਸੁਨ ਤਪਕ ਅਵਾਜਾ । ਸਭੈ ਜੁਧ ਕਾ ਭੇਜਿਓ ਸਾਜਾ । 
ਬਿਧੀਆ ਭਾਨਾ ਅਤਿ ਬਲ ਸੂਰਾ । ਜਾਤੀ ਮਲ ਪਿਰਾਣਾ ਪੂਰਾ 143 ॥ 
ਪੰਦੇ ਖਾਂ ਸੂਰਾ ਅਤਿ ਭਾਰੀ । ਦਯਾ ਸਿੰਧ ਕਰੀ ਦਯਾ ਅਪਾਰੀ । 
ਪੰਚ ਬੀਰ ਇਹ ਦੀਨ ਪਠਾਈ । ਸਾਥ ਦੀਨ ਬਹੁ ਸੈਨ ਸੁਹਾਈ ॥ 144॥ 
ਤਬ ਲੌ ਸਿੰਘਾ ਗੁਰੁ ਨਿਕਟਾਯੋਂ । ਪ੍ਰਭ ਚਰਨਨ ਤਬ ਮੌਲ ਝੂਕਾਯੋਂ । 
ਦੀਨਾ ਨਾਥ ਹਰਖ ਮਨ ਲੀਨੌ । ਦਾਨ ਮਾਨ ਕਰ ਪ੍ਰਰਨ ਕੀਨੋ । 145॥ 
ਦੌਹਰਾ 
ਕਿਿਪਾ ਸਿੱਧ ਤਬ ਜਾਨਯੋ ਸਮਾ ਜੁਧ ਕਾ ਆਇ । 
ਨਿਜ ਕ੍ਟੇਬਾਂ ਤਬ ਤੌਰਿਓ ਸਭ ਹੀ ਬਿਧਿ ਸਮਝਾਇ ।। 146 ॥ 
_ਚੌਪਈ 
ਚਿੰਤਾ ਮਨ ਮਹਿ ਕਛੂ ਨਾ ਕਰਉਂ । ਏਕ ਅਕਾਲ ਟੇਕ ਮਨ ਧਰਊ । 
ਜਾਇ ਝਬਾਲ ਰਹੋ ਇਹ ਵਾਰਾ । ਤੁਰਕਨ! ਸਿਉ ਅਬ ਜੁਧ ਹਮਾਰਾ ॥ 147 ॥ 


੧% ਪੋਥੀ ਪਰਿਵਾਰ _“ਦ ਪੌਥੀ ਮਲੋਛੂਨ 


480 ਗੁਰ ਬਿਲ'ਮ ਪਤਸ਼ਹੀ ੬ 


ਬੀਬੀ ਕੇ ਦੇਣੇ ਤਹਿ ਫੇਰੇ । ਜਾਹੁ ਸ਼ਿਤਾਬ ਜਾਨ ਬਚ ਮੇਰੇ । 
ਝਬਾਲ ਓਰ ਸਤਿਗੁਰ ਪਰਿਵਾਰਾ । ਚਲਾ ਦੁਖਤ ਮਨ ਚਿੰਤ ਸੁਧਾਰਾ । 148।। 
ਕਫਕ ਸਿਖ ਸਾਥ ਤਬ ਲੀਨੈ । ਸਤਿਗੁਰੁ ਚਰਨ ਜਿਨਾ ਮਨ ਭੀਨੇ । 
ਏਕ ਪਹਿਰ ਮਹਿ ਪਹੁੰਚੇ ਜਾਈ । ਚੜਿਓ ਦਿਵਸ ਤਹਿ ਅਵਸਰ ਪਾਈ ॥ 149॥ 
ਦੋਹਰਾ 
ਤਾਂ ਪਾਛੋ ਸਤਿਗੁਰ ਜੀ ਬੋਲ ਸਿਖ ਇਕ ਲੀਨ । 
ਸਨਮੁਖ ਜਾਇ ਜਨੇਤ ਕੌ ਤੁਮ ਹੋ ਬ੍ਰਧ ਪ੍ਰਬੀਨ । 150 ॥ 
ਜਿਹ ਠਾਂ ਮਿਲੈ ਜਨੇਤ ਤੁਮ ਮੌੜ ਝਬਾਲ ਲੰ ਜਾਹੁ । 
ਆਦਰ ਸੌ ਪੂਰਨ ਕਰੋਂ ਜਾਹੁ” ਦੇਰ ਨਹੀ” ਲਾਹੁ ॥ 151 ।। 
ਚੌਪਈ 
ਨਮਸਕਾਰ ਕਰ ਸਿਖ ਸਿਧਾਯੋ । ਕ੍ਰਿਪਾ ਸਿੰਧ ਅਸ ਕੌਤਕ ਭਾਯੋ । 
ਤਬ ਅਕਾਲ ਕਾ ਸਿਮਰਨ ਕੀਨੋ । ਮਨ ਮਹਿ ਹਰਖ ਦਯਾਨਿਧ ਲੀਨੋ । 152 । 
ਦੋਹਰਾ 
ਬਾਨੀ ਸਮਝ ਅਕਾਸ ਕੀ ਚੜਤ ਕਰੀ ਤਤਕਾਲ ।। 
ਜਾਮ ਨਿਸਾ ਤਬ ਰਹਿ ਗਈ ਅਜੋ ਮਲੋਛਨ ਕਾਲ ॥ 153 ॥ 
ਦੁਹੂ ਦਿਸਨ ਮਾਰੂ ਬਜਾ ਸੂਰਨ ਕੇ ਮਨ ਰੋਹ । 
ਆਇ ਸਭੋ ਠਾਂਢੇ ਭਏ ਦਧ ਸੁਤ ਸਰ ਦਿਸ ਕੌਹ॥ 154।। 
ਰ ਕਥਿਤ 
ਲੀਨੋ ਬਲ ਛੰਨ ਤਾਂਕੋ ਦੀਨ ਬਧ ਨਾਮ ਜਾਕ 
ਦੀਨਨ ਕੇ ਨਾਥ ਗੁਰ ਗਰਬ ਪ੍ਰਹਾਰੀ ਹੈ । 
ਹੂ ਕਰ ਅਸਕਤ ਮਲੋਛ ਠਾਢੇ ਸਭ ਤਹਾਂ 
ਸਿਖਨ ਪੈ ਕ੍ਰਿਪਾ ਸਿੰਧ ਕਰਨਾ ਨਿਜ ਧਾਰੀ ਹੈ । 
ਦਸ਼ਟਨ ਪ੍ਰਤਾਪ ਹਰਿਓ ਪੰਥ ਕੌ ਪ੍ਰਤਾਪ ਕਰਯੋ 
ਐਸੀ ਇਛ ਦਯਾ ਨਿਧੀ ਮਨ ਮਹਿ ਬਿਚਾਰੀ ਹੈ । 
ਮਲੋਛ ਸੁ ਅਧੀਨ ਬਲ ਹੀਨ ਤਾਕੋ ਕਹਾਂ ਬਸ 
ਸਕਤਿ ਸੁ ਤੇਜ ਹਰਿ ਲੀਨੋ ਸੁ ਮੁਰਾਰੀ ਹੈ ॥ 155 ॥ 
ਦੋਹਰਾ 
ਨਿਜ ਸੂਰਨ ਆਇਸ ਕਰੀ ਕ੍ਰਿਪਾ ਸਿਧ ਰਣਧੀਰ । 
ਜਾਇ ਮਲੰਛਨ ਸੌ ਲਰੇ ਹਨ ਦੁਸਟ ਕੌ ਬੀਰ ॥ 156 '। 
ਚੌਪਈ 
ਤਬ ਲੋ ਆਇਸੁ ਰਵਿ ਪ੍ਰਕਾਸਿਓ । ਸਕਲ ਨਿਸਾ ਤਮ ਛਿਨ ਮਹਿ ਨਾਸਿਓ । 
ਸਭੈ ਸੂਰ ਮਨ ਹਰਖ ਅਪਾਰਾ । ਸਭ ਲਰਨੇ ਕੌ ਭਏ ਤਿਆਰਾ ॥ 157 ॥ 


“ਅ ਤ ਏ ਪੋਥ ਚਲਹੁ੍‌ 


ਅਧਿਆਇ ਦਸਵਾਂ 481 


।! ਭੁਜੈਗਛੇਦ ।। 
ਚਲਯੋ ਸੂਰ ਭਾਨੂੰ ਮਹਾ ਰੌਸ ਧਾਰਾ । ਲਏ ਢਾਲ ਖੌਡਾ ਸੁ ਤੀਖਨਾਂ ਦੁਧਾਰਾ ।। 
_ ਗੁਰੁ ਕੀ ਸ ਆਗਿਆ ਲਈ ਸਾਥ ਸੈਨਾ । ਕੁਪਿਓ ਬੀਰ ਐਸਾ ਮਨੋ ਹੈ ਤ੍ਰਿਨੌਨਾ 
॥ 158 ॥ 
ਭਯੋ ਜਾਇ ਨਾਢਾ ਤਹਾਂ ਜਧ ਮਧੰ । ਕੁਪੇ ਖਾਨ ਸਾਰੇ ਦਿਖਾ ਬੀਰ ਸੂਧੈ । 
ਤਿਸੇ ਸਾਮੁੰਹ ਬੀਰ ਭਾਜੇ ਪਠਾਣੇ । ਦਈ ਸਾਂਥ ਸੈਨਾਂ ਹਜੂਰ ਜੁਆਣੰ ।। 159 ॥ 
॥ ਰਸਾਵਲ ਛੋਦ ॥। 
ਕਪਿਓ ਬੀਰ ਭਾਨੂੰ । ਲਯੋ ਘੇਰ ਖਾਨੂੰ । 
ਸਭਾਰੀ ਕਿ੍‌ਪਾਣੈ । ਹਨੇ ਤਾਸ ਜੁਆਣੈ ॥ 160 ॥ 
ਸੁ ਭਾਨੂੰ ਸੰਭਾਰਾ । ਸੁ ਖੇਡਾ ਦੁਧਾਰਾ । 
ਉਭੈ ਤੇਗ ਬਾਹੈ । ਦੋਉ ਜੀਤ ਚਾਂਹੈ ॥ 161 ॥ 
ਰਿਸ ਖਾਨ ਸੂਰਾ । ਮਹਾ ਮਦ ਪੂਰਾ 1 
ਬਜਾਏ ਨਿਸਾਨੰ । ਕੜਕੈ ਕ੍ਰਿਪਾਨ ॥ 162 ।। 
ਹਠੀ ਸ਼ਸਤ੍‌ ਮਾਰੈ । ਨਸੌਕਾ ਬਿਚਾਰੈ । 
ਕਰੈ” ਤੇਗ ਮਾਰੇ । ਬਜੀ ਲੋਹ ਧਾਰ ॥ 163 11 
ਨਦੀ ਮਝ ਪੂਰ । ਫਿਰੈ ਗੈਣ ਹੂਰ ! 
ਸੁ ਜੌਗਨ ਕਰਾਲੀ । ਫਿਰੈ ਖਪਰਾਲੀ ॥ 164 ।। 
ਪਾਧੜੀ ਛੇਦ 
ਤਿਹ ਜੁਧ ਬੀਚ ਹਸੇ ਮਸਾਣਾ । ਨਿਟੇ ਗਜਿੰਦਰ ਫੁਟੋ ਚਵਾਣਾਂ । 
ਤਾਕਣ ਡਹਕ ਚਾਵਡ ਚਿਕਾਰ । ਖੋਲੈ ਖੜਕ ਬਜੇ ਦੁਧਾਰ । 165 ।। 
ਪਠਾਨੀ ਸੂ ਸੈਨ ਨਾਰੀ ਹਜਾਰ । ਹਰਯੇਂ ਏਕ ਸੂਰ ਖਾਨੰ ਅਪਾਰ । 
ਢੁਟੇ ਸੁ ਬੀਰ ਤਹਿ ਕੜਕ ਜੋਗ । ਛੁਟੇ ਕਿਰਪਾਣ ਕਟੇ ਸੁ ਅੰਗ । 166 ।] 
ਨਰਾਜ ਛਦ 
ਤਬੈ ਪਠਾਨ ਕੌਪੀਯ । ਸੰਭਾਰ ਪਾਂਵ ਰੋਪੀਯ । 
ਸ਼ ਭਾਨ ਸੁਰ ਭਾਰੀਯੈ । ਖੇਡਾ ਸੁ ਢਾਲ ਧਾਰੀਯੋ ।॥ 167 ॥ 
ਭੁਜੋਗ ਛਦ 
ਤਬੈ ਕੋਪ ਕੈ ਭਾਨ ਖੇਡਾ ਚਲਾਯੋ । ਲਗਯੋੌਂ ਖਾਨ ਸੀਸ ਸੁ ਹਰੂੰ ਲੁਭਾਯੋ । 
ਤਬੈ ਭਾਨ ਕਉ ਥੈ'ਚ ਕੈ ਤੇਗ ਮਾਰੀ । ਜੁਝੇ ਬੀਰ ਢੋਈ ਸੁ ਆਂਪ ਮੌਝਾਰੀ ।।168॥ 
ਦਹਰਾ 
ਪਠਨ ਜਬੈ ਜੂਝਤ ਭਯੋ ਸਹਸਾ ਸੂਰ ਕੇ ਸਾਥ । 
ਸਈਯਦ ਤੋ ਆਵਤ ਭਯੋ ਲੀਏ ਸਹਸ ਭਟ ਸਾਥ !। 169॥ 


£% ਤੇ ਦ ਪੋਥੀ ਮਾਰ੍ਹ “ਅ ਧੰਥ। ਲਖ 


482 


ਗੁਰ ਬਿਲ'ਸ ਪਤਸ਼'ਹੀ ੬ 


ਕ੍ਰਿਪਾ ਸਿੰਧ ਤਬ ਐਸ ਦਿਖ ਭਾਨੂੰ ਚਰਿਤ ਬਿਸਾਲ । 
ਖਾਨ ਸਹਸ ਸੋਗ ਮਾਰ ਕੈ ਮੁਕਤ ਭਯੋ ਤਤ ਕਾਲ ॥ 130।। 
ਭੁਜੈਗ ਪ੍ਰਯਾਤ ਛੱਦ 
ਤਬੈ ਕੌਪ ਕੈ ਆਪ ਸਿੰਘਾਂ ਪਠਾਯੋ । ਲਏ ਪਾਂਚ ਸੈ ਸੂਰ ਖੋਤੇ ਸੁ ਆਯੋ । 
ਭਯੋ ਜੁਧ ਭਾਰੀ ਹਨੀ ਤਾਂਹਿ ਸੈਨਾ । ਹਨੀ ਸਿੰਘ ਸੈਨਾ ਜੁ ਸਯਦ ਰਿਸੈਨਾ ।171॥ 
ਹਨਿਯੋ ਸੈਨ ਦੋਈ ਬਚਿਓ ਸੂਰ ਨਾਹੀ । ਸਭੁ ਦੈਵ ਸਯਦ ਸੁ ਘਾਵੈ ਚਲਾਈ । 
ਡਿਗੇ ਭੂਮਿ ਮਧ ਦ੍ਹੂੰ ਪ੍ਰਾਨ ਤਿਆਗੇ । ਗਯਉ. ਸਿੰਘਾ ਸੁਰਗੈ ਪ੍ਰਭ ਦਿਿਗ ਆਗੇ 
| 172 ॥ 
ਤਬੈ ਦੀਨਾ ਨਾਥ ਪਠੇ ਪੋਚ ਸੂਰ । ਦਏ ਸੂਰ ਸਾਥੇ ਮਹਾਂ ਜੁਧ ਪੂਰੈ । 
ਦਿਖੇ ਦੇਵ ਗੈਣੈ ਲੀਏ ਪੁਸ਼ਪ ਮਾਲਾ । ਫਿਰੈ ਜੁਧ ਹੂਰੋ ਸੁ ਜੌਗੈ ਕਰਾਲਾ । 173॥ 
ਕੰਡਲ]ਆਂ ਛੋਦ 
ਸਪਤ ਸਹਸ ਸੂਰਾ ਪਠਿਓ ਖਾਨ ਰੌਸ ਮਨ ਠਾਨ । 
ਲੌਹ [ਗੜ|' ਪੁਰ ਧਾਏ ਸਭੇ ਬਾਜਤ ਭਏ ਨਿਸ਼ਾਨ । 
ਬਾਜਤ ਭਏ ਨਿਸ਼ਾਨ ਆਨ ਕਛੂ ਨਦਰ ਨਾ ਆਵੋ । 
ਮਾਰ ਹੀ ਮਾਰ ਪੁਕਾਰ ਸਭੈ ਭਟ ਕਰਕ ਸੁਨਾਵੈ । 
ਜਾਤੀ ਮਲਕ ਤਬ ਕੌਪ ਸਾਥ ਬਾਬਕ ਕਉ ਲੀਨੌ । 
ਹਨ) ਦੁਸਟ ਕੀ ਸੈਨ ਜੁਧ ਭਾਰੀ ਤਹਿੰ ਕੀਨੋ ॥ 174 ॥ 
ਰਸਾਵਲ ਛਦ 
ਪਠਾਨੀ ਸੁ ਸੈਨਾ । ਕਰੀ ਲੋਹ ਨੰਨਾਂ । 
ਦੂਹੁੰ ਓਰ ਦ੍ਕੇ । ਮੁਖ ਮਾਰ ਕੂਕ ॥ 175 ॥ 
ਸਭੇ ਤੇਗ ਮਾਰੈ । ਨ ਸੌਕਾ ਬਿਚਾਰੇ । 
ਪਿਰਾਣਾ ਰਿਸਾਯੋ । ਤੁਰੋਗੌ ਨਚਾਯੋ ॥ 176 ॥ 
ਲਗੇ ਘਾਵ ਐਗੇ । ਹਨੇ ਦੁਸ਼ਟ ਜੋਗੇ । 
ਬਡੀ ਸੈਨ ਗਾਹੀ । ਰਜੌਤੀ ਨਿਬਾਹੀ ॥ 177 ।। 
ਗਜੀ ਰੈਣ ਕਾਲੀ । ਰੋਸੀ ਖਪਰਾਲੀ । 
ਕਹੂੰ ਬਾਜ ਮਾਰੇ । ਸੁ ਗਾਜੈ ਕਰਾਰੇ ॥ 178 ॥ 
ਰਚਿਓ ਜੁਧ ਸਧੰ । ਡਿਗੈ ਭੂਮਿ ਮਧੇ 
ਨਭੇ ਯਾਨਿ ਆਯੋ । ਪਿਰਾਣਾ ਸਿਧਾਯੋ । 179 ।। 
ਦਹਰਾ 
ਪਿਰਾਣਾ ਜਬ ਜੂਝਤ ਭਯੋ ਦਿਖ ਬਿਧੀਆ ਰਣਧੀਰ । 


ਪੈਦੇ ਖਾਂ ਕਉ ਸਾਥ ਲੈ ਤਬ ਆਏਂ ਦੇ ਬੀਰ॥ 180। 


੫ਅ ਪੋਥੀ ਵਿਚੋ 


ਅਧਿਆਇ ਦਸਵਾਂ ਰ 483 


ਚਾਚਰ ਸਮ ਸੂਰਾ ਭਏ ਮਚਿਓ ਜੁਧ ਅਪਾਰ । 
ਉਚ ਨੀਚ ਜੌਧੇ ਤਹਾਂ ਸਭ ਕੀਨੇ ਇਕ ਸਾਰ ॥ 181 ॥ 


ਨਰਾਜ ਛਦ 

ਸੁ ਤਾਸ ਖਾਨ ਭਾਜੀਯੇ । ਬਸੋਖ ਲਾਜ ਲੀਜੀਯੋੇ । 
ਮਗਲਸ ਖਾਨ ਕੌਪ ਕੈ । ਰਿਸਿਓ ਸੁ ਸੂਰ ਓਪ ਕੇ ।। 182।। 

ਭੁਜੰਗ ਰ 
ਤਬੈ ਖਾਨ ਪੈਦੇ ਕੀਓ ਕੌਪ' ਭਾਰੀ । ਹਨੇ ਸੂਰ ਸਰਬੋ ਮਹਾਂ ਤੇਜ ਧਾਰੀ । 
ਪੁਐ ਰੁੰਡ ਮਾਲਾ ਤਹਾਂ ਆਪ ਕਾਲੀ । ਫਿਰੈਂ ਸਿਆਲ ਮਾਤੇ ਹਸੀ ਖਪਰਾਲੀ ॥183॥ 
ਨਭੈ ਸੁੰਦਰੀ ਯਾਨ ਮਹਿ ਗੀਤ ਗਾਵੈ । ਬਢੇ ਜੁਧ ਸੁਰ ਸਭੈ ਐਸ ਭਾਵੈ । 
ਸਟਾ ਸਟ ਸਰੇ ਕਟਾ ਕਟ ਕੌਪੋ । ਫਟਾ ਫਟ ਬਾਹੇ ਲਟਾ ਲਟ ਲੌਟੇ । 184 । 

ਰਸਾਵਲ ਛਦ 

ਗੁਰ ਬੀਰ ਧਾਏ । ਬਡੋਂ ਰੋਸ ਖਾਏ । 
ਕਰੀ ਤੇਗ ਬਰਖਾ । ਗਏ ਜੀਤ ਕਰਖਾ ॥ 185 ॥ 
ਮਲੋਛੀ ਸੁ ਸੈਨਾ । ਹਨੀ ਜੁਧ ਐਨਾ । 
ਨਦੀ ਸੋਨ? ਪੂਰੇ । ਫਿਰੀ ਗੈਣ ਹੂਰੋ ॥ 186 ॥ ਰ 
ਸਭੇ ਦੁਸ਼ਟ ਮਾਰੇ । ਗੁਰੁ ਸੇ ਉਚਾਰੇ । 
ਇਕੋ ਖਾਨ ਬਾਚਾ । ਮਹਾ ਮਤ ਕਾਚਾ॥ 187 ॥ 

ਦੋਹਰਾ 
ਕਹਾਂ ਤੀਕ ਬਰਨਨ ਕਰਉ ਮਚਿਓ ਜੁਧ ਅਪਾਰ । 
ਸੈਨ ਮਲਛੀ ਜੌ ਅਈ ਇਨ ਸੇ ਦਈ ਸੰਘਾਰ । 188 ।॥ 
ਮੁਗਲਸ ਖਾਂ ਸੁਰਾ ਬਚਿਓ ਮਨ ਮਹਿ ਅਤਿ ਬਿਸਮਾਨ । 
ਬਚੈ ਸ੍ਰ ਸਭ ਸਾਥ ਲੈ ਅਯੋ ਅਤਿ ਰਿਸ ਠਾਨ ॥ 189 ॥ 

ਚੌਪਈ 
ਮਗਲਸ ਖਾਂ ਤਬ ਬਚਨ ਉਚਾਰਾ । ਹਰਿ ਗੋਂਬਿਦ ਸਿਉਂ ਜੁਧ ਹਮਾਰਾ । 
ਬਾਦਸ਼ਾਹ ਕਾ ਬਾਜ ਚੁਰਾਈ । ਪਠ ਹਨ ਸੈਨ ਕਹਾਂ ਛਪ ਜਾਈ । 190॥ 
ਦਿਲੀ ਪਤਿ ਹੈ ਤਖਤ ਕਾ ਮਾਲਕ । ਤਮ ਕਤ ਕਰਾਂ ਤਖਤ ਜਿਮ ਬਾਲਕ । 
ਦੇਸ ਮੁਲਕ ਕਛ ਰਾਜ ਨਾ ਪਾਵੇ । ਪਾਤਸ਼ਾਹ ਕਤ ਆਪ ਸਦਾਵੋ ॥ 191 ॥ 
ਬਲਖ ਬੁਖਾਰਾ ਸਿੰਧ ਪਰਯੋਤ । ਸ਼ਾਹਜਹਾਂ ਪਤਿਸ਼ਾਹ ਅਨੰਤ । 
ਚਲੋ ਬਾਜ ਲੰ ਤੁਮਹਿ ਮਿਲਾਉ' । ਤੁਮਰੇ ਸਭ ਅਪਰਾਧ ਛਿਮਾਂਊ” ।। 192 ॥ 


ਆ ਤੋਂ ਏ ਪੋਥੀ ਰਿਸ ਪੰਥੀ ਲੈਰ੍ਹ 


484 


ਗੁਰ ਬਿਲ!ਸ ਪਾਤਸ਼ਾਹੀ ੬ 


ਕਿ੍‌ਪਾ ਸਿੰਧ ਤਬ ਐਸ ਉਚਾਰਾ । ਸੁਨੋ ਖਾਨ ਤੁਮ ਬਚਨ ਹਮਾਰਾ । 
ਪਾਤਿਸ਼ਾਹ ਹਮਰਾ ਬਲਵੈਤ । ਅਕਾਲ ਪੁਰਖ ਜਹਹਿ ਆਦਿ ਨ ਅੰਤ । 193 ॥ 
ਤਾਜ ਬਾਜ ਤੁਮਰੇ ਸਭ ਲੋੇਨੇ । ਨਿਜ ਸਿਖਨ ਕਉ ਹਮ ਸਭ ਦੇਨੇ । 
ਨਾਸਵੈਤ ਤੁਮਰਾ ਹੈ ਸਾਹੁ । ਅਬਿਨਾਸੀ ਹੈ ਮਮ' ਪਤਿਸ਼ਾਹ ।। 194 ॥ 
ਦੋਹਰਾ 
ਮਗਲਸ ਖਾਂ ਕੌਪਾ ਤਬੈ ਨਾਸਵੈਤ ਸੁਨ ਸਾਹੁ । 
ਹਰਿ ਗੋਬਿੰਦ ਜਾਵੋ ਕਹਾਂ ਕਹੀ ਕਰਮ ਫਲ ਪਾਹੁ ॥ 195 ॥ 
ਚੌਪਈ 
ਤਬ ਲੈ ਚਿਰੀ [ਚੁਹਕ]£ ਕਰ ਬਾਨੀ । ਪ੍ਰਾਚੀ ਦਿਸ ਪੀਅਰੀ ਦ੍ਰਿਸ਼ਟਾਨੀ । 
ਨਿਸ ਪਤਿ ਜੋਤ ਤਬੈ ਕੁਮਲਾਈ ! ਸ਼ਾਹਿ ਔਰ ਤਬ ਤਖਤ ਸੁਹਾਈ ।। 196 ।। 
ਤਬੈ ਖਾਨ ਇਹ ਬਾਤ ਉਚਾਰੀ । ਮੈ ਸੋ ਜੁੱਧ ਕਰੋ ਬਲ ਧਾਰੀ । 
ਦੀਨਾ ਨਾਥ ਸੁਨੇ ਤਬ ਬੈਨਾਂ । ਤਪਤ ਲੌਹ ਸਮ ਕੀਨੋ ਨੌਨਾ ॥ 197 ।। 
ਭੁਜਗ ਪ੍ਰਯਾਤ ਛਦ 
ਕ੍੍‌ਿਪਾ ਸਿੰਧ ਕੌਪੇ ਲਏ ਖਗ ਪਾਨ ਤੁਰੰਗੈ! ਨਚਾਯੋ ਮਹਾਂ ਤੇਜਵਾਨੰ । 
ਤਬੈ ਕੋਪ ਖਾਨ ਦੁਰਾਯੋ ਤੁਰੇਗਾ । ਲਯੋ ਸਾਥ ਸੂਰ ਗਹਿਓ ਖਗ ਨੌਗਾ।। 198 ।। 
ਕਿ੍‌ਪਾ ਸਿੰਧ ਕੋਪੇ ਤਬੇ ਬਾਨ ਮਾਰਯੋ । ਲਗਿਓ ਖਾਨ ਘੌੜੇ ਸੁ ਸੁਰੰਗ ਸਿਧਾਰਯੋ । 
ਭਯੋ ਖਾਨ ਪਿਆਦਾ ਲੀਏ ਖਗ ਹਾਥੇ । ਗੁਰੂ ਭੂਮਿ ਆਏ ਬਡੇ ਕੌਪ ਸਾਥੇ।। 1991 
ਦਯਾ ਸਿੰਧ ਬੋਲੇ ਕਰੋ ਖਾਨ ਵਾਰੇ । ਤਬੈ ਕੌਪ ਕੈ ਖਾਨ ਕੀਨੋ ਸੁ ਵਾਰੇ | 
ਗਰ ਢਾਲ ਢਾਰੀ ਤਿਸੀ ਵਾਰ ਰੋਕਾ । ਭਯੋ ਖਾਨ ਬਿਸਮਹਿ ਗਯੋ ਵਾਰ ਫੌਕਾ ।200। 
ਕਰੋ ਔਰ ਵਾਰੇ ਕ੍ਰਿਪਾ ਸਿੰਧ ਭਾਖਿਓ” । ਕੀਓ ਖਾਨ ਵਾਰੇ ਸੋਈ ਰੋਕ ਰਾਖਿਓ । 
ਦਯਾ ਸਿੰਧ ਕੀਨੋ ਸੁ ਖੜਗੈ ਧਿਆਨੰ । ਮਹਾ ਜੁਧ ਜੇਤਾ ਸੁ ਬਿਦਯਾ ਨਿਧਾਨ ।201। 
ਦੋਹਰਾ 
ਦਯਾ ਸਿੰਧ ਤਬ ਕੌਪ£ ਕੌ ਕੀਨੋ ਖੜਗ ਪ੍ਰਹਾਰ । 
ਸੀਸ ਕਾਟ ਭੁਤਲ ਗਿਰਿਓ ਜੌ ਜੈ ਸਬਦ ਅਪਾਰ ।। 204 ॥ 
ਮਗਲਸ ਖਾਂ ਮਾਰਿਓ ਜਬੈ ਕਿਪਾ ਸਿੰਧ ਰਣਧੀਰ । 
ਕ੍ਪਾ ਦਿ੍‌ਸ਼ਟ ਤਿਨ ਪਰ ਕਰੀ ਗਯੇ ਸੁਰਗ ਕੌ ਬੀਰ ।। 203 ॥ 
ਚੌਪਈ ਹੈ 
ਕਿ੍‌ਪਾ ਸਿੰਧ ਕਾ ਜੁਧ ਅਪਾਰੀ । ਬਰਨਨ ਕੀਨੋ ਬੁਧ ਅਨੁਸਾਰੀ । 
ਸਿਖੀ ਦਾਨ ਮੌਕਉ ਪ੍ਰਭ ਦੀਜੈ । ਭੂਲ ਛਿਮਾਪਨ ਹਮਰੀ ਕੀਜੇ ।। 204 ॥ 
ਦਾਸ ਜਾਨ ਮਮ ਕਰੋ ਸਹਾਇ । ਆਗੇ ਕਹਉ” ਪ੍ਰਸੰਗ ਬਨਾਇ । 
ਗਣਾਗਣ ਬੁਧ ਬਲ ਕਛੁ ਨਾਹੀ । ਬਿਰਦ ਲਾਜ ਰਾਖਹੁ ਅਪਨਾਹੀ ।। 202 ।। 


<< ੩੫੬ 
£% ਤ £ ਪੋਥੀ ਹਮਰੇ “ਅ ਪੌਥੀ ਵਿਚ” “ਅ ਪੰਥ ਘ੍ੰਰ' “ਦ ਪੋਥੀ ਆਖਿਓ £ਅ ਤੇ ਏ ਪੌਥੀ ਕਰ੍ਧ 


ਅਧਿਆਇ ਦਸਵਾਂ 485 


ਦੋਹਰਾ 
ਨਿਜ ਸੂਰਨ ਕਉ ਮੁਕਤਿ ਕਰ ਦਧਸੁਤਸਰ ਇਸਨਾਨ । 
ਜਾਇ ਝਬਾਲ ਫੇਰੇ ਦੀਏ ਐਸੇ ਕਹਉ” ਬਖਾਨ 1 206 ॥ 
ਇਤਿ ਸ੍ਰੀ ਗੁਰ ਬਿਲਾਸੇ ਸ੍ਰੀ ਅੰਮ੍ਰਿਤਸਰ ਜੁਧ ਬਰਨਨੰ ਮੁਗਲਸ ਖਾਨ ਬਧਹਿ ਨਾਮ 
ਦਸਮੌ ਧਿਆਇ ਸਮਾਪਤ ।। ਸਭੇ ।। ਬੌਲੋਂ ਵਾਹਿਗੁਰੂ ।। 


ਅਧਿਆਇ ਰਗਿਆਰਵਾਂ 


ਚੌਪਾਈ 
ਮਗਲਸ ਖਾਂ ਜਬ ਬਿਸ਼ਤ” ਸਿਧਾਰੇ । ਭਾਜ ਬਚੇ ਜੇ ਤੁਛ ਵਿਚਾਰੇ । 
ਸ਼ਾਹਿਜਹਾਂ ਪੈ ਕਰੀ ਪੁਕਾਰ । ਮੁਗਲਸ ਖਾਂ ਰਣ ਗੁਰੂ ਸੰਘਾਰ ।। 1 ॥ 
ਸ਼ਾਹ ਕੌਪ ਕੀਨਾ ਮਨ ਮਾਹੀ ! ਖਾਂ ਵਜੀਰ ਤਬ ਬਚਨ ਅਲਾਹੀ । 
ਖੁਦ ਅਵਤਾਰ ਸਹੀ ਗੁਰ ਪੂਰਾ । ਔਰਨ ਸਮ ਨਹਿ ਸਮਝਹੁ ਸੂਰਾ । 2 ।: 
ਬੋਰ ਕੀਏ ਕਬ ਸਰ ਨਹੀ” ਆਵੈ । ਕਰੈ ਵੈਰ ਸੌ ਜਨਮ ਗਵਾਵੈ । 
ਕਿਆ ਹੈ ਤੁਛ ਬਾਜ ਕੀ ਬਾਤ । ਐਸਾ ਤੁਮੈ ਕੀਨ ਉਤਪਾਤ ।। 2 ॥ 
ਸ਼ਾਹਿਜਹਾਂ ਮਨ ਸਾਂਤ ਸੁ ਕੀਨੋ । ਬੈਰ ਭਾਵ ਸਭ ਹੀ ਤਜ ਦੀਨੋ । 
ਦਹ ਬਿਧ ਭਈ ਸ਼ਾਹ ਮਨ ਸਾਂਤਾ । ਸ੍ਰੀ ਸਤਿ ਗੁਰ ਕੀ ਸੁਨ ਅਬ ਬਾਤਾ ।। 4 ॥ 
ਦੌਹਰਾ ਰ 
ਕਿਪਾ ਸਿੰਧ ਨਿਜ ਸੂਰ ਦਿਖ ਸੁਖ ਪਛਿਓ ਤਬ ਆਪ । 
ਮੁਕਤਿ ਭਏ ਹੋ ਸਭੈ ਤੁਮ ਜਪੋ ਅਕਾਲਹਿ ਜਾਪ ॥ 2 ।। 
ਚੌਪਈ 
ਪਿਰਾਣਾ ਭਾਨੂੰ ਸੂਰ ਅਪਾਰੀ । ਸਿੰਘਾ ਬੀਰ ਹਤ ਜੁਧ ਮਝਾਰੀ । 
ਤਬ ਸਿਸਕਾਰ ਜਭਨ”! ਕਾ ਕੀਨਾ । ਮਨ ਬਾਂਛਤ ਫਲ ਸਿਖਨ ਦੀਨਾ ।। 6 ॥ 
ਕਿਪਾ ਸਿੰਧ ਤਬ ਐਸ ਉਚਾਰੀ । ਲੰਹ ਕੋਟ ਜੌ ਸੂਰ ਹਤਾਰੀ । 
ਤਿਨ ਕਉ ਮੁਕਤਿ ਕਰਉ” ਅਬ ਜਾਈ । ਤਤ ਛਿਨ ਪਹੁੰਚੇ ਤਿਹ ਠਾਂ ਆਈ ॥ 7 ॥ 
ਸੰਗਰਾਮ ਭੂਮ ਦਿਖ ਹਰਖਤ ਭਏ । ਬਹੁਤ ਮਲੋਛ ਹਤ ਤਿਹ ਠਾਂ ਭਏ । 
ਬਿਧੀਏ ਕਉ ਤਬ ਨਿਕਟ ਬੁਲਾਈ । ਕਿਪਾ ਸਿੰਧ ਅਸ ਬਚਨ ਅਲਾਈ ॥ 8 ॥ 
ਜੋ ਮਮ ਸੂਰ ਹਤੇ ਇਹ ਠਾਂਈ । ਸਭ ਕੀ ਲੌਥ ਤੁਮ ਜਾਉ ਲਿਆਂਈ। _ 
ਬਚਨ ਸਨਤ ਬਿਧੀਆ ਤਬ ਧਾਯੋ । ਭਾਲ ਲੰਥ ਸਭ ਕੀਲ ਆਯੋ॥੧॥ 


ਦਹਰਾ 
ਕ੍ਰਿਪਾ ਸਿੰਧ ਕਉ ਦ੍ਰਿਗਨ ਤੇ ਚਲਯ ਪਰਮ ਪਰਵਾਹੁ । 
ਨਿਜ ਸੂਰਨ ਕੌ ਨਾਮਲੈ ਗਦ ਗਦ ਸੁਰ ਹਰ ਜਹੁ॥ 10 ॥ 


ਗਿਲ ਤਾ ਤਲ 
£ਅ ਪਧ1 ਸ੍ਰਰਗ “ਅ ਤ ਏ ਪੋਥੀ ਤਿਨ ਹੋ “ਅ ਪੰਥੀ ਰਣ ਭ੍ਰਮ 9ਦ ਪੌਖ) ਨਰ 


ਅਧਿਆਇ ਗਿਆਰਵਾਂ ਰ ੬87 


ਨਿਜ ਰਸਨਾ ਤੇ ਜੌ ਭਨੋ ਪੇਖ ਪੇਖ ਕ੍ਰਿਪਾਲ । 
ਤਿੰਹ ਸੂਰਨ ਕੌ ਨਾਮ ਕਵਿ ਕਹਿਤ ਸੁਨੋ ਨਿਰਧਾਰ ॥ 11 ॥ 


੨੬ 


ਸਵਗਯਾ 
` ਕਿ੍‌ਪਾਂ ਸਿੰਧ ਸੁ ਰਮਾਲ ਲਯੋ ਕਰ ਪੰਛਤ ਭਏ ਦਿ੍‌ਗ ਨੀਰ ਬਹਾਏ । 
ਭਾਈ ਨੰਦ ਆਨੰਦ ਕਰੋਂ ਮਮ ਤਿਆਗ ਕਹੋ ਤਮਹੋ ਕਹਿ ਹੇਤ ਸਿਧਾਏ । 
ਭਾਈ ਜੈਤ ਸੁ ਜੀਤ ਮਲੋਛਨ ਕਉ ਅਉ ਭਾਈ ਪਿਰਾਣਾਂ ਸੁ ਬੀਰ ਮਹਾਏ । 
ਭਾਈ ਤੌਤਾ ਤਿਲੌਕਾ ਥੇ ਸੂਰ ਬਡੇ ਮਮ ਹੇਤ ਇਨੌ ਨਿਜ ਦੇਹ' ਗਵਾਏ ॥ 12 ॥ 


ਕਲ, 


ਦਹਰਾ 
ਸਾਂਈ ਦਾਸ ਪੌੜਾ ਬਲੀ ਭਗਤ੍ਹ ਸੂਰੁ ਅਪਾਰ । 


ਤਦ 
ਆ 


ਅਨੰਤਾ ਬਲੀ ਅਨੰਤ ਥਾ ਹਮਰੋਂ ਪ੍ਰੰਮ ਪਿਆਰ ।। 13 ॥ 
ਚੌਪਈ 
ਨਿਹਾਲੂ ਤਖਤ ਏ ਬਡ ਸੂਰੇ । ਮੌਹਨ ਗੁਪਾਲ ਹਹਿੰ ਪ੍ਰਨਾੰ ਕੇ ਪੂਰੇ । 
ਏ ਮਮ ਤੇਰਹਿ ਸੂਰ ਅਪਾਰੇ । ਮਮ ਨਮਿਤ ਇਹ ਸੂਰ ਸਿਧਾਰੇ ।। 14 ॥ 
ਬਿਧੀਏ ਕਉ ਤਬ ਕਹਾ ਸੁਨਾਈ । ਕੋਊ ਜੀਵਤ ਹੈ ਦੇਖ ਬਨਾਈ । 
ਬਿਧੀਏ ਤਬ ਸਬ ਲੋਥ ਦਿਖਾਰੀ । ਮੋਹਨ ਗੁਪਾਲਾ ਸੁਸਕ ਨਿਹਾਰੀ ।। 15 ।। 
ਕ੍ਰਿਪਾ ਸਿੰਧ ਕਉ ਕਹਾ ਸੁਨਾਈ । ਦੂਇ ਜੀਵਤ ਮਹਾਰਾਜ ਗੁਸਾਈ) । 
ਦੀਨਾ ਨਾਥ ਸੁਨੇ ਤਿੰਹ ਬੈਠਾ । ਹਰਖ ਪੂਰ ਭਰ ਆਏ ਨੈਨਾ ।। 16 ॥ 
ਉਠ ਤਿਨ ਕਉ ਨਿਜ ਨੈਨ ਨਿਹਾਰੀ । ਕ੍ਰਿਪਾ ਸਿੰਧ ਬੌਠੇ ਨਿਕਟਾਰੀ । 
ਨਿਜ ਉਰ ਰਾਖਯੋ ਤਿਨ ਕਾ ਸੀਸਾ । ਦਿਗਿ ਜਲ ਧੌਯੋ ਮੁਖ ਜਗਦੀਸਾ ।। 17 ॥ 
ਕਵਿਯੋ ਵਾਚ ॥ ਸਵੇਯਾ ।। 
ਸੇਸ ਸਹਸ ਧਰੀ ਜਿਹਬਾ ਜਹਿੰ ਧਿਆਨ ਧਰੋ ਕਛੂ ਅੰਤ ਨਾਂ ਪਾਯੋ । 
ਜਾ ਚਤਰਾਨਨਿ ਔਰ ਖੜਾਨਨ ਖੌਜਤ ਹਹਿ ਕੇਬ ਥਾਹ ਨਾਂ ਆਯੋ । 
ਨਰਦ ਸਾਰਦ ਖੌਜ ਥਕੇ ਕਥਿ ਪਾਵਤ ਹਹਿੰ ਨ ਉਪਾਵ ਕਰਾਂਯੋਂ । 
ਸੌ ਗੁਰੁ ਪ੍ਰੋਮ ਧਰੇ ਮਨ ਮਹਿ ਨਿਜ ਸ਼ਿਖਨ ਗੌਦ ਲੀਏ ਹਰਖਾਯੋ ।। 18 ।। 
ਦੋਹਰਾ 
ਪਤਿਤ ਪਾਵਨ ਇਹ ਬਿਰਦ ਹੈ ਦਾਸਨ ਦੁਖ ਨ ਦਿਖਾਇ । 
ਦਾਸ ਸੁਖੀ ਸੁਖ ਮਨ ਧਰੈ ਦਾਸ ਦੁਖੀ ਦੁਖ ਪਾਇ ।। 19 ।। 
ਚੌਪਈ 
ਕਿਪਾ ਸਿੰਧ ਤਬ ਬਚਨ ਉਚਾਰੇ ! ਮੋਹਨ ਗੁਪਾਲ ਮਮਾਂ ਕੌ ਸੁ ਪਿਆਰੇ । 
ਮਨ ਬਾਂਛਤ ਬਰ ਤੁਮ ਅਬ ਲੋਵੋ । ਜੌ ਮਾਂਗੇ ਸਬਹੀ ਤੁਰਿੰ ਦੇਵੋ" ॥ 20 ॥ 


%% ਪੋਥੀ ਪ੍ਰਣ “ਅ ਤੁ ਦ ਪੋਥੀ ਬਚਨ “ਅ ਪੌਥੀ ਹਮ 


458 ਰ ਗ੍ਰਰ ਬਿਲਾਸ ਪਾਤਸ਼ਾਹੀ ੬ 


ਕਹੋ ਤੋਉ, ਸਭ ਕੌ ਦੇਹੂ ਜਿਆਈ । ਪ੍ਰਿਥੀ” ਰਾਜ ਤੁਮ ਭੌਗੋ ਭਾਈ । 

ਮੋਹਨ ਤਬ ਅਸ ਬਚਨ ਉਚਾਰੀ । ਗਰੀਬ ਨਿਵਾਜ ਸੁਨੋ ਅਸੁਰਾਰੀ ॥ 22 ॥ 

ਦੇਹ ਅਨਿਤ ਸਦਾ ਥਿਰ ਨਾਹੀ । ਰਾਜ ਭੌਗ ਸਭ ਨਾਸ ਦਿਖਾਈ । 

ਅੰਤ ਸਮੋ ਹੋ ਦੀਨ ਦਿਆਲਾ । ਦਰਸ ਦੀਨ ਤਮ ਹੌਇ ਕ੍ਪਾਲਾ ।। 22 ॥ 

ਸਭੀ ਮਨੋਰਥ ਪੁਰਨ ਭਏ । ਦਾਸ ਜਾਨ ਤੁਮ ਦਰਸ਼ਨ ਦਏ । 

ਕਿਪਾ ਜਿੰਧ ਤਬ ਐਸ ਉਚਾਰੀ । ਮਨ ਇਛਤਿ ਲੇਹ ਮੁਕਤਿ ਸੁਧਾਰੀ ॥ 23 । 
ਮੋਹਨ ਕਹਿਓ ਹੇ ਕਿ੍‌ਪਾ ਕੁਨਿੰਦਾ । ਹਮ ਕਉ ਮੁਕਤ ਨ ਹੋਇ ਅਨੰਦਾ । 

ਮਨ ਭਾਵਤ ਸੋਭ ਕੌ ਵਰ ਦੀਜੈ । ਸਦ ਹਮ ਕੇ ਨਿਜ ਸੈਗ£ ਰਖੀਜੋ ॥ 24 ॥ 

ਜਹਾਂ ਅਵਤਾਰ ਪ੍ਰਭੁ ਤੁਮ ਧਰਉ । ਨਿਜ ਸੇਵਕ ਹਮ ਕਉ ਤੁਮ ਕਰਉ । 

ਚਰਨਨ ਰਹੈ ਤਿਹਾਰੋ ਚਿਤਾ । ਮਨ ਮਹਿ ਹੋਇ ਸੁ ਭਗਤ ਅਮਿਤਾ । 22 ॥ 


ਦੋਹਰਾ 
ਬਚਨ ਜਬੈ ਐਸੇ ਸਨੇ ਦਯਾ ਸਿੰਧ ਗੁਰ ਦੇਵ । 
ਹੁਇ ਪ੍ਰਸੰਨ ਕਹਿਨੇ ਲਗੇ ਸਭੈ ਬਚਨ ਕਉ ਭੋਵ ।। 26 ॥ 
ਚੌਪਈ 
ਭਗਤਿ ਤਮਾਰੇ ਹਿਰਦੈ ਬਸੋ । ਦੁਖ ਦਰਦ ਜਮ ਕੇ ਭੈ ਨਸੇ। 
ਦਸਮ ਅਵਤਾਰ ਜਬੈ ਮੌਹਿ ਧਰਉ” । ਅਪਨੇ ਸੈਗਿ ਤੁਮਹਿ ਸਭ ਕਰਉ” ॥ 27 ।॥ 
ਐਸੇ ਵਚ ਸੁਨਿ ਕੇ ਗੁਰ ਕੇਰੇ। ਪੁਨ ਮੋਹਨਿ ਬੋਲੇ ਬਚ ਹੇਰੇ । 
ਏਕ ਔਰ ਬਰ ਦੀਜੈ ਸਵਾਮੀ । ਸਭ ਘਟਿ ਘਟਿ ਕੇ ਅਔਤਰਜਾਮੀ ॥ 28 । 
ਬਾਜ ਤਰਕ ਕਉ ਦੀਜੈ ਨਾਹੀ”। ਸਦਾ ਜ੍ਰਧ ਤਿੰਨ ਸੈਗਿ ਮਚਾਹੀ” । 


ਸੀ ਗੁਰੋਵਾਚ ਚੌਪਾਈ 
ਤਿਨ ਕਉ ਬਾਜ ਨਹੀ" ਹਮ `ਦੇਨਾ । ਤਾਜ ਬਾਜ ਤਿਨ ਤੇ ਸਭ ਲੈਨਾਂ । 
ਦੇਸ [ਰਾਜੂ]“ ਮੈ" ਤਿਨਕਾ ਲੰਹਉ । ਗਰੀਬ ਅਨਾਥਨਿ ਕੌ ਸਭ ਦੌਹਉ” ॥ 29 ॥ 
ਯੌ ਸੁਨ ਗੁਰ ਚਰਨਨਿ ਤਬ ਪਰੇ । ਕ੍ਰਿਪਾ ਸਿੰਧ ਮਨ ਹਰਖ ਸੁ ਧਰੇ । 
ਉਠਹੁ ਉਠਹੁ ਹੇ ਪ੍ਰਾਨ ਪਿਆਰੇ । ਹਮ ਤੁਮਰੇ ਸਦਹੀ ਅਨੁਸਾਰੇ । 
ਸਦਾ ਜੁਧ ਤੁਰਕਨ ਸਿਉ ਕੇ ਹੋ` । ਅਤਰ ਪਤ ਜਿਖਨ ਕੋਉ ਦੇਹੋ” 1 30 । 
ਯੌ ਸੁਨ ਕੈ ਸਭ ਭਏ ਪ੍ਰਸੈਨ । ਦਯਾ ਸਿੰਧ ਕਉ ਭਾਖਯੋ£ ਧੰਨ । 
ਕਿ੍‌ਪਾ ਸਿੰਧ ਬਹੁ ਬਚਨ ਅਲਾਏ । ਸੌ ਮੈ ਪੈ ਨਹੀਂ ਜਾਤ ਸੁਨਾਏ ॥ 31 ॥ 

ਦੋਹਰਾ 

ਸਬ ਬਿਰਤੈਤ ਜਬ ਹੀ ਸੁਨਿਓ ਬੋਲਿਯੋ ਮੋਹਨ ਰਾਇ । 
ਕਿਹ ਠਾਂ ਕਰਹੋ ਜੁਧ ਪ੍ਰਭੂ ਮੋ ਕੌ ਕਹ ਸੁਨਾਇ।। 32॥ 


ਗਿਤ ਦਿ 
£% ਤੋ ਏ ਪੌਕ! ਦੂਨ! “ਅ ਪੌਥੀ ਨਿਕਟ ' ਐਂ ਪੌਥੀ ਕਰਹ” $% ਪੋਥੀ ਵਿਚੋ` 2ਅ ਪੌਥ! ਆਖਿਯੋ 


ਅਧਿਆਇ ਗਿਅਰਵਾਂ 487 


ਮੰਹਨ ਕੀ ਬਿਠਤੀ ਸੁਨੀ ਬੋਲੇ ਦਯਾ ਮੁਕੇਦ । 

ਦੇਸ ਨਖਤ ਸਾਰ ਮਹਿ ਪਾਂਵਟ ਭ੍ਰਮ ਸੁਖ ਚੋਦ ।। 33 ॥ 
ਸਵੇਯਾ 

ਸੰਦਰ ਪਾਂਵਟ ਭੂਮਿ ਬਿਰਾਜਤ ਜਾਂ ਸਮ ਇੰਦ ਪੁਰੀ ਨਾ ਕੁਬੇਰਾਂ । 

ਤਿਹ ਠਾਂ ਤਨ ਤਿਆਗਤ ਹੈ ਜੌ ਨਰ ਪਾਵਤ ਹੈ ਸੋ ਪਰਮ ਪਦ ਮੇਰਾ । 

ਤਾਂਹਿ ਕੇ ਨਿਕਟ ਭੰਗਾਣੀ ਸਥਾਨ ਅਤਿ ਹੀ ਤਿਹ ਹੋ ਅਤਿ ਜੁਧ ਕਾ ਘੇਰਾ । 

ਪ੍ਰਥਮ ਸੁ ਜੁਧ ਕਰਉ” ਤਿਹ ਠਾਂ ਮਮ ਆਗੇ ਹੁਇ ਜ੍ਰਧ ਕਰੋ ਤੁਮ ਤੇਰਾ ॥ 34 
ਚੌਪਈ 

ਤਮ ਤੇਰਹ ਕੇ ਨਾਮ ਇਹ ਹਰ ਹੈ। ਜਾਂਹਿ ਸੁਨਤ ਸਭ ਕੇ ਦੁਖ ਜੌ ਹੈ। 

ਜੀਤ ਮਲ ਸ੍ਰੀ ਸ਼ਾਹ ਕਹਾਵੇ । ਗੁਲਾਬ ਚੋਦ ਮਾਹਰੀ ਸਢਾਵੇ ॥ 35 ॥ 

ਗੌਗਾ ਰਾਮ ਲਾਲ ਚੋਦ ਭਨੀਏ । ਮਾਹਰੁ ਦੁਆਰਾ ਰਾਮਾ ਗਠੀਏ । 

ਕਿਪਾਲ ਉਦਾਸੀ ਨੰਦ ਚੋਦ ਬਲੀ । ਮਾਮਾ ਕਿਪਾਲ ਚੋਦ ਅਰਿਦਲੀ ।( 36 । 

ਸਾਹਿਬ ਚੈਦ ਹਰੀ ਚੈਦ ਜਾਨੋ । ਏ ਨਿਜ ਤੇਰਹਿ ਨਾਮ ਬਖਾਨੇ । 

ਸਤਾਰਾ ਸੈ ਛਿਆਲੀਸ ਮਝਾਰਾ । ਜੁਧ ਭੰਗਾਣੀ ਹੋਇ ਅਪਾਰਾ ॥ 37 । 
ਦਹਰਾ 

ਪ੍ਰਿਥਮ ਜੁਧ ਇਹ ਠਾਂ ਕੀਓ ਤੁਮ ਤੇਰਹ ਮਮ ਸੂਰ । 

ਬਹੁਰ ਜੁਧ ਤਿਹ ਠਾਂ ਕਰਉ ਮਮ ਸੋਗ ਰਹਿ ਅਰਿ ਚੂਰ ॥ 38 ॥ 


ਚੌਪਈ 
ਜੀਤ ਭਈ ਇਹ ਜਧ ਮਝਾਰੀ । ਹੋਈ ਫਤੇ ਇਹ ਠਾਂ ਸੁ ਅਪਾਰੀ । 
ਮੌਹਨ ਗੁਪਾਲ ਭਦ ਜਬ ਪਾਏ । ਪ੍ਰਾਨ ਤਿਆਗਾਂ ਤਬ ਸੁਰਗ ਸਿਧਾਏਂ । 39 ॥ 


ਕਿਪਾ ਸਿੰਧ ਨਿਜ ਬਸਤ੍ਰ ਉਤਾਰੀ । ਸਭ ਸਰਨ ਕੇ ਉਪਰ ਡਾਂਰੀ । 
ਨਿਜ ਮਹਿਲਨ ਕੇ ਨਿਕਟ ਬਨਾਈ । ਚਿਖਾ ਕੀਨ ਸਭ ਕੀ ਮਨ ਲਾਈ 11 40 । 
ਆਗੇ ਹੀ ਚੰਦਨ ਬਹੁ ਲੀਨੋ । ਸੋ ਸਭ ਚਿਖਾ ਮਾਝ ਧਰ ਦੀਨੋ । 
ਨਿਜ ਕਰ ਸਿਉ ਤਬ ਆਗ ਲਗਾਈ । ਕ੍ਰਿਪਾ ਸਿੰਧ ਦੀਨਨ ਸੁਖਦਾਈ ॥ 41 ॥ 
ਨਭ ਤੇ ਤੇਰਹਿ ਸੁੰਦਰ ਯਾਨਾ । ਗਾਵਤ ਸੁੰਦਰੀ ਅਨਿਕ ਬਿਧਾਨਾਂ । 
ਤਹਿ ਚੜ ਸਰੇ ਸੁਰਗ ਸਿਧਾਰੇ । ਮਨ ਬਾਂਛਤ ਬਰ ਲੋਹ ਅਪਾਰੇ ॥ 42 ॥ 
ਦੋਹਰਾ 
ਕਿਪਾ ਸਿੰਧ ਆਏ ਤਹਾਂ ਸੁਧਾ ਸਰੋਵਰ ਮਾਨ ! 
ਮਧਯਾਨ ਦਿਵਸ ਆਯੋ ਤਬੈ ਸਤਿਗੁਰ ਕੀਯੋ ਪਿਯਾਨ ॥ 43 ੧ 


ਵਾਲ ਰ 
ਅ ਪੋਬ। ਸੰਗੋ “£ਅ ਤ ਏ ਪੋਥੀ ਸਚਖੰਡ £ਅ ਪੌਥੀ ਦਿ੪'ਇ] 


490 ਗੁਰ ਬਿਲਸ ੫੧੩ਸ਼ਾਹੀ ੬ 


ਚੌਪਈ 
ਅਕਾਲ ਬੁੰਗੇ ਅਰਦਾਸ ਕਰਾਈ । ਹਰਿਮੰਦਰ ਪੁਨਿ ਪਹੁੰਚੇ ਜਾਈ । 
ਨਮਸਕਾਰ ਤਹਿ ਠਾਂ ਪੁਨ ਕਰੀ । ਬਾਰੋਬਾਰ ਹਰਖ ਦਹੁ ਧਰੀ।। 44॥ ' 
ਬੇਦ ਪ੍ਰਕਰਮਾ ਸਤਿਗੁਰ ਕੀਨੀ । ਦਿਜਨ ਦਾਨ ਬਹੂ ਭਾਂਤਨ ਦੀਨੀ 1 
ਹਰਿ ਮੰਦਰ ਗੁਰ ਆਇਸ ਪਾਈ । ਕ੍ਰਿਪਾ ਸਿੰਧ ਤਬ ਪਿਆਨ ਕਰਾਈ ॥ 451 
ਕ੍ਰਿਪਾ ਸਿੰਧ ਪੁਨਿ ਆਗਿਆ? ਕਰੀ । ਫਤੇ ਬੀਚ ਇਹ ਬਾਜੇ ਘਰੀ । 
ਫਤੇ ਨਗਾਰੇ ਤਬੰ ਹੀ ਬਾਜੇ । ਭਾਟ ਕਲਾਵੈਤ ਜਸ ਬਹੁ ਸਾਜੇ 1 46 ॥ 
ਰ ਦਹਰਾ 
ਸਤਿਗਰ ਚਲੇ ਝਬਾਲ ਕਉ ਮਨ ਮਹਿ ਹਰਖ ਅਪਾਰ । 
ਤਤ ਛਿਨ ਜਾਂ ਪ੍ਰਾਪਤਿ ਭਏ ਸ੍ਰੀ ਗੁਰ ਨਿਜ ਪਰਿਵਾਰ 1 47॥ 


ਪਹਿਰ ਦਿਵਸ ਜਬ ਹੀ ਰਰਯੋ ਕਿਪਾ ਸਿਧ ਪਰਬੀਨ । 
ਦਾਸੈ ਨਿਕਟ ਬੁਲਾਇਕੌ ਆਗਯਾ ਔਸੀ ਕੀਨ ॥ 48 ।। 
ਚੌਪਈ 
ਜਹ ਸ਼ਿਤਾਬ ਦੇਰ ਨਹੀ” ਲਾਵਹੈ । ਵਿਆਹ ਸਮਗ੍ਰੀ ਸਭੀ ਲਿਆਵਹੁ । 
ਬਹੁ ਹਲਵਾਈ ਅਬੇ ਸਦਯੇ । ਭਾਂਤ ਭਾਂਤ ਪਕਵਾਨ ਤਲਯੇ ।। 49 ॥ 
ਦੌਰੇ ਦਾਸ ਤਬੈ ਸਿਰ ਨਾਈ । ਸਭੀ ਭਾਂਤ ਮਿਰਜਾਦ ਬਨਾਈ । 
ਬਹੁ ਮੌਲਨ ਕੇ ਬਸਤ ਸੁ ਲੀਨੇ । ਸਭੇਂ ਸਾਜ ਪ੍ਰਭ ਇਕਠੇ ਕੀਨੋ ॥ 50 ॥ 
ਅਨਿਕ ਕੜਾਹੇ ਤਹਾਂ ਚੜਾਏ । ਭਾਂਤ ਭਾਂਤ ਪਕਵਾਨ ਬਨਾਏ । 
ਤੋਬੂ ਅਧਿਕ ਸੁ ਤਹਾਂ ਬਨਾਈ । ਕਨਾਤ ਚਾਂਦਨੀ ਗਨੀ ਨ ਜਾਈ । 51 ॥ 
ਮੰਗਲ ਬਾਜੇ ਬਜਤ ਅਪਾਰਾ । ਗਾਵਤ ਸੁੰਦਰੀ [ਗੀਤ|” ਹਜਾਰਾ । 
ਨਿਜ ਕਾਰਜ ਸਭ ਦੀਨ ਵਿਸਾਰੀ । ਘਰ ਘਰ ਹੋਤ ਕੁਲਾਹਲ ਭਾਰੀ ।। 52 ॥ 
ਦੋਹਰਾ ਰ 
ਸੁਰਤ੍ਰੀਆ” ਸੂੰਦਰ ਭੇਖ ਧਰ ਆਵਤ ਭਈ ਅਪਾਰ । 
ਅਤਿ ਮੰਗਲ ਤਬ ਹੋਤ ਭਾ ਗਾਵਤ ਨਾਰਿ ਅਪਾਰ ॥ 53 0 
ਕ੍ਰਿਪਾ ਸਿੰਧ ਔਸੇ ਸੁਨਾ ਅਈ ਜਨੇਤ ਅਪਾਰ । 
ਭਲੇ ਸਿਖ ਆਗੇ ਪਠੇ ਤਿਨ ਕਉ ਲੌਨ ਸੁਧਾਰ ॥ 54 ॥ 
ਭੁਜਗ ਛੇਦ 
ਗੁਰ ਕੀ ਆਗਿਆ । ਸਿਖੀ ਪ੍ਰੰਮ ਪਾਗਿਆ । 
ਚਲੈ ਐਸ ਧਾਈਂ । ਅਸ੍ਹੰ ਢੌੱਰ ਆਈ ।। 55 ॥ 


£% ਪੌਥ) ਚਾਰ _“£ਅ ਤੋਂ ਏ ਪੌਥੀ ਆਇਸ _“ਐ ਪੌਥੀ ਦੇਵਤ੍ਰ 


ਅਧਿਆਇ ਗਿਆਂਰਵਾਂ 491 


ਸੁਨੇ ਬਜਤ ਬਾਜੇ । ਜਨੇਤੇ ਸਮਾਜੇ । 
` ਸੂ ਤੂਤੀ ਮ੍ਰਿਦੰਗਾ । ਸੁ ਬਾਜਤ ਸੁਰੰਗਾ ॥ 56 ॥ 
ਨਭੇ ਭੂਮਿ ਬਾਜ । ਜਨੇਤੇ ਸਮਾਜੇ ! 
ਸ ਆਗੁ ਮਿਲਾਏ । ਮਹਾਂ ਮੰਦੇ ਛਾਏ ॥ 57 ॥ 
ਮਹਾਂ ਬਧ ਸੁਧੰ । ਮਿਲੋ ਆਪਿ ਮੋਧ । 
ਸ ਜੈਵ ਅਪਾਰਾ । ਮਨੋ ਰੋਗ ਧਾਰਾ । 58 ॥ 
ਦੋਹਰਾ 
ਹੈ ਰਥ ਹਸਤੀ ਸਭ ਚਲੇ ਸੁਦਰ ਸੌਭਤ ਦੇਖ । 
ਕਵੀ ਬੁਧ ਤਉ ਇਤੀ ਨਹਿ ਗਨਤੀ ਕਰੇ ਅਲਖ ॥ 59 ॥ 
ਏਕ ਕੌਂਸ ਆਮਦਨ ਕਰੀ ਜਹਾ ਨ ਆਵਤ ਪਾਰ । 
ਰੰਕ ਭੂਪ ਤਬ ਹੁਇ ਗਏ ਤਿਹ ਠਾਂ ਕਈ ਹਜ਼ਾਰ ॥ 60 ॥ 
ਚੌਪਈ 
ਧਨ ਬਾਦਰ ਜਿਮ ਬਰਖਾ ਲਹੀ । ਭਿਛਕ” ਹੌਸ ਨਾਂ ਧਨ ਕੀ ਰਹੀ । 
ਸਭ ਸੋਭਾ ਤਹਿੰ ਬਨੀ ਅਵਾਸਾ । ਸੰਦਰ ਮੌਦਰ ਮਹਿ ਦੀਓ ਵਾਸਾ ॥ 61 ॥ 
ਲੋਕ ਨਗਰ ਸਭ ਦੇਖਨ ਆਵੈ । ਦੇਖ ਜਨੇਤ ਮਹਾਂ ਸੁਖ ਪਾਵੈ” । 
ਦੁਲਹੁ ਕੀ ਸੁਨ ਸੋਭਾ ਹੇਰੀ । ਚਿਤ੍ਰ ਲਿਖੇ ਸਸਿ ਰਹਿਤ ਚਕੌਰੀ । 62 ॥ 
ਸਾਧੁ ਨਾਮ ਸੁ ਸ੍ਰੰਦਰ ਰੂਪਾ । ਮਾਨੋ ਸਭੀ ਜਗਤ ਕਾ ਭ੍ਰ੍ਪਾ । 
ਵਿਦਯਾ ਗੁਨ ਸਭ ਸੀਲ ਅਪਾਰਾ । ਇੰਦ੍ਰੀਜਿਤ ਅਰ ਗਯਾਨ ਵਿਚਾਰਾ ॥ 63 || 
ਸਾਂਤਿ ਰੂਪ ਸ੍ਰੰਦਰ ਸਭ ਅੰਗਾ । ਰੂਪ ਦੇਖ ਤਿਹ ਲਜਤ ਅਨੰਗਾ । 
ਲੋਕ ਵਿਚਾਰ ਕਰਤ ਬਹੁਤੇਰਾ । ਮਨਹੁ ਇੰਦ ਰਵਿ ਬਰਨ ਕਬੌਰਾ । 54॥ 
ਦਹਰਾ 
ਇਹ ਬਿਧ ਦੂਲਹੁ ਸੋਭ ਦਿਖ ਮਨ ਮਹਿ ਭਯੋ ਹੁਲਾਸ । 
ਮਨਹੁ ਗਿਆਨ ਧਰ ਰੂਪ ਕਉ ਇਹ ਨ' ਕੀਨਾਂ ਪ੍ਰਕਾਸ਼ ।। 62 ॥ 
ਚੌਪਈ 
` ਤਬ ਲੂੰ ਏਕ ਸਿਖ ਤਹਿ ਆਯੋ । ਸਭਨ ਸੁਨਤ ਤਿਹ ਬਚਨ ਸੁਨਾਯੋ । 
ਮਹਾਰਾਜ ਜੋਵ ਕਹਿ ਤੇ ਆਈ । ਜਾਂਕੀ ਸੋਭਾ ਬਰਨਨ ਜਾਈ ॥ 66 ॥ 
ਤਬੈ ਸਿਖ ਇਹ ਬੈਨ ਉਚਾਰੇ । ਮਾਲਵ ਦੇਸ ਡੱਲਾ ਨਗਰ ਮਝਾਰੇ । 
ਸੁਦਰ ਜੈਵ ਇਹ ਤਹਿ ਤੇ ਆਈ । ਤਕਤ ਰਹੀ ਜਿੰਹ ਹੋਰ ਲੁਕਾਈ ॥ 67 ॥ 
ਬਾਜੇ ਬਜਤ ਅਨੇਕ ਅਪਾਰਾ । ਭੂ ਨਭ ਭਯੋਂ ਸੁ ਮੰਗਲ ਚਾਰਾ । 
ਕ੍ਰਿਪਾ ਸਿੰਧ ਤਬ ਪਠੀ ਬਟੇਰੀ । ਨਾਨਾ ਬਸਤ ਨ ਕਬਹੂੰ ਹੇਰੀ ॥ 68 ।। 





/ਅ ਪ੍ਰੋਬੀ 1ਭਖ'ਤੀ “ਅ ਤੋਂ ਦ ਪੌਥੀ ਹਰਖ ਵੇ $%ਅ ਪੋਤੇ 3)ਓ 


492 ਗੁਰ ਬਿਲਸ ਪਾਂਤਸ਼ਹੀ ੬ 


ਭਾਂਤ ਭਾਂਤ ਪਕਵਾਨ ਬਨਾਏ । ਦਿਖ ਸਬ ਹੀ ਮਨ ਹਰਖ ਧਰਾਏ । 
ਛਕ ਸਭਹਨ ਮਨ ਆਨੰਦ ਪਾਯੋ । ਧੈਨ ਧੰਨ ਗੁਰੁ ਮੁਖਹੁੰ ਅਲਾਯੋਂ ॥ 69 ॥ 
ਦੋਹਰਾ 
ਕਿਹ ਲਗ ਬਰਨਨ ਹਉ ਕਰਉ ਬਨੀ ਸੁ ਸੋਭ ਅਪਾਰ । 
ਸੇਸ ਸਹਿਸ ਜਿਹਵਾ ਧਰੀ ਪਾਯੋ ਤਉ ਨਾ ਪਾਰ।॥ 701 
ਸਵੇਯਾ 
ਰਿਧਿ ਸਿਧੀ ਬੁਲਾਇ ਕੌ ਸੇਵ ਕਰੌ ਮਨਿ ਔਸ ਵਿਚਾਰ ਇਹੈ ਸਮਝਾਈ । 
ਆਈ ਹੈ ਜੋਵ ਅਪਾਰ ਸੁਨੋ ਤੁਮ ਦੇਹੁ ਦਿਖਾਇ ਸਭੋ ਸੁਖ ਪਾਈ । 
ਆਇਸ ਪਾਇ ਤਬੀ ਤਬ ਧਾਇ ਮਹਾਂ ਸੁਖ ਪਾਇ ਕਰੀ ਅਸ ਜਾਈ । 
ਦੇਵਨ ਮੰਦਰ ਬਾਗ ਬਗੀਚਨ ਸੁੰਦਰ ਸੇਜ ਰਚੀ ਸੁਖਦਾਈ ।। 71 ॥ 
ਦੌਹਰਾ 
ਮਨ ਬਾਂਛਤਾ' ਸੁਖ ਹੌਤ ਭਾ ਬਰਾਤਨਿ ਮਨ ਆਨੰਦ । 
ਮਨੋ ਬਸੇ ਸੁਰਲੌਕ ਮਹਿ ਮਿਟੀ ਸਕਲ ਦੁਖ ਦੁੰਦ ।। 72 ।। 
ਰ ਚੌਪਈ 
ਜੇਤਕ ਜਗ ਕੀ ਰੈਤਿ ਕਰਾਈ । ਕਿਪਾ ਸਿੰਧ ਸਿਉ ਤਬ ਕਰਵਾਈ । 
ਤਬ ਲੌ ਘਰੀ ਪਾਂਚ ਨਿਸ ਗਈ । ਕੁਲ ਪਰੋਹਤ ਤਬ ਆਗਿਆ ਦਈ ।। 73 ॥ 
ਮਹਾਰਾਜ ਅਬ ਦੇਰ ਨਾ ਕਰੋਉ । ਸਭੈ ਸਮਗ੍ਰੀ ਇਕਠੀ ਧਰਉ । 
ਸਮਾਂ ਵਿਆਹਿ ਕਾ ਪਹੁ ਚਿਓ ਆਈ । ਮਾਨੁਖ ਪਠਹੁ ਜਨੌਤ ਬੁਲਾਈ । 74॥ 
ਦੋਹਰਾ 
ਕਿਰਪਾ ਸਿੰਧ ਆਗਿਆ ਕਰੀ ਚਲੋ ਸਿਖ ਤਬ ਧਾਇ । 
ਜਾਇ ਬਰਾਤਨ ਕਉ ਕਹਾ ਮਨ ਮਹਿ ਹਰਖ ਨ ਮਾਇ ॥ 75 ॥ 
ਚੌਪਈ 
ਦੁਲਹਿ ਭਯੋ ਬਾਜ ਅਸਵਾਰਾ । ਸਵਰਨ ਸਰਗਸਤ ਸੁ ਸੋਭ ਅਪਾਰਾ । 
ਬਾਜੇ ਬਜਤ ਅਨੇਕ ਸੁਰੈਗਾ । ਚਲੇ ਬਰਾਤੀ ਹਰਖਤ ਅੰਗਾ ॥ 76 1। 
ਕਿਰਪਾ ਸਿੰਧ ਕੀ ਆਗਿਆ? ਪਾਈ । ਮਣ ਦੀਪਕ ਬਹੁ ਭਾਂਤ ਜਗਾਈ । 
ਬੇਦੀ ਸੁੰਦਰ ਤਹਾਂ ਬਨਾਈ । ਵਿਚ ਵਿਚ ਮੁਕਤਾ ਦਾਮ ਸੁਹਾਈ ॥ 77॥ 
ਮਾਣਕ ਸੁੰਦਰ ਚੌਕ ਪੁਰਾਯੋ । ਰਿਧਿ ਸਿਧਿ ਮਨ ਭੀਤਰ ਭਾਯੋ 
ਲਾਲਨ ਕੇ ਤਹਿੰ ਖਾਰੇ ਧਰੇਂ । ਜਾਂਹਿ ਨਿਰਖ ਸਬ ਕਾ ਮਨ ਹਰੋ॥780 


ਔਰ ਬਸਤ ਸ੍ਰੌਦਰ ਸਭਿ ਧਰੀ । ਜੇ ਕਬਹੁ ਨਹ ਸਵਨਨ! ਪਰੀ । 
ਬੀਚਿ ਹੀ ਤੇ ਮਲੇਛ ਇਕ ਬਾਤਾ । ਸੁਨਹੁ ਜੁ ਤਿਸੈ ਕੀਯੋ ਉਤਪਾਤਾ ॥ 79 ॥ 


£ਅ ਪੌਥੀ ਚਾਹਤ ਦ ਪੋਥੀ ਦਿਛਿਤ “ਅ ਪੌਥੀ ਆਇਸ “%ਅ ਪੌਥੀ ਨੇਤ 


ਅਧਿਆਇ ਗਿਅ'ਰਵਾਂ 493 


ਦੋਹਰਾ 
ਮਨ ਦੀਪਕ ਸੁੰਦਰ ਰਚੇ ਸੁਨਾ ਕੁਲਾਹਲ ਭਾਰ । 
ਕਿਲੈ ਨਿਕਟ ਇਹ ਕਿਆ ਕਰੇ ਮਨ ਮਹਿ ਤੁਰਕ ਵਿਚਾਰ ॥ 80 ।| 
ਚੰਪਈ 
ਕਰ ਵਿਚਾਰ ਤਿਨ ਤੁਪਕ ਸੰਭਾਰੀ । ਗੌਲੀ ਤਬੈ ਬੀਚ ਤਿਹ ਡਾਰੀ । 
ਤੋੜਾ ਲਾਇ ਸੁ ਐਸ ਵਿਚਾਰਾ । ਮਾਰਉ ਇਸੈ ਹਿੰਦੁ ਗੁਰ ਭਾਰਾ ॥ 81। 
ਸ਼ਿਸਤ ਬਾਂਧ ਤਿਨ ਤੁਪਕ ਚਲਾਈ । ਤੁਪਕ ਪਾਟ ਤਿਸ ਹੀ ਕੌ ਘਾਈ । 
ਜੈਸਾ ਕੀਨ ਤੈਸ ਫਲ ਪਾਯੋ । ਪਾਪੀ ਸੋ ਜਮ ਧਾਮ ਸਿਧਾਯੋਂ । 82 ॥ 
ਬੌਲਿਯੋ ਸਿਖ ਗਰੀਬ ਨਿਵਾਜਾ । ਕੋਸਾ ਹੋਯੋ ਤਪਕ ਅਵਾਜਾ । 
ਕਿਿਪਾ ਸਿੰਧ ਸਭ ਭਾਂਤਿ ਸੁਨਾਈ । ਜਿਹਿ ਬਿਧਿ ਤੁਰਕਹਿ ਨਾਸ ਕਰਾਈ ।। 83 ॥ 
ਕਿ੍‌ਪਾ ਸਿੰਧ ਅਸ ਬੈਨ ਸੁਨਾਵੈ । ਸਮਾ ਪਾਇ ਕਿਲਾ' ਢਹ ਜਾਵੇ । 
ਤਬ ਲੌ ਪਹਰ ਰਾਤ ਚਲ ਗਈ । ਸਬੀ ਜੁਵਤਿ ਮਨ ਹਰਖਤ ਭਈ ॥ 84 ॥ 
ਦਹਰਾ 
ਦੂਲਹੁ ਪੁਨ ਆਯੋ ਤਬੈ ਸੁੰਦਰ ਡੀਲ ਸ੍ਰਹਾਇ । 
ਸਭ ਬਿਪ੍ਰਨ ਕਰ ਬੰਦਨਾ ਬੈਠਾ ਆਇਸ ਪਾਇ ॥ 82 ।। 
ਚੌਪਈ ਰ 
ਨਵ ਗਹਿ ਨਿਜ ਠਾਮ! ਸਿਧਾਏ । ਚਤਰਾਨਨ ਮਨ ਭੀਤਰ ਭਾਏ । 
ਬਿਪ੍ਰਨ ਸਭ ਗ੍ਰਹਿ ਪੁਜ ਕਰਾਈ । ਦੂਲਹੁ ਤੈ ਅਤਿ ਹੀ ਮਨ ਭਾਈ ॥ 88 ॥ 
ਬਿਪ੍ਰਨ ਕੰਨਯਾ ਬੋਲ ਪਠਾਈ । ਕਰ ਸਿੰਗਾਰ ਸਖੀ ਲੈ ਆਈ । 
ਸਭ ਬਿਪ੍ਰਨ ਕੀ ਆਗਿਆ ਪਾਈ । ਖਾਰੈ ਪਰ ਕੌਨਯਾ ਸੁ ਬੋਠਾਈ ।॥ 87 ॥ 
ਬਿਪ੍ਨ ਤਬੈ ਬੇਦ ਧੁਨ ਕਰੈ । ਨਰ ਨਾਰਨ ਮਨ ਆਨੰਦ ਧਰੇ । 
ਸਾਸ਼ਤ ਰੀਤਿ ਤਬੈ ਸਭ ਕੀਨੀ । ਬਿਪ੍ਰਨ ਬਹੁਤ ਦਛਨਾ ਲੀਨੀ ॥ 88 ।। 
ਲਾਂਵਾਂ ਲੀਨ ਤਬੈ ਮਨ ਲਾਈ । ਜੁਵਤੀ ਗਾਵਤ ਗੀਤ ਸੁਹਾਈ । 
ਗਾਵਤ ਜੁਵਤੀ ਲਾਂਵ ਅਪਾਰਾ । ਮਾਨੋ ਵਹਿਤ ਵੈਰਾਗਹਿ£ ਧਾਰਾ | 89। 
ਲਾਗੀ ਸਭੈ ਲਾਗ ਨਿਜ ਪਾਈ । ਦ੍ਰਿਜ ਦਾਨਨਿ ਕੀ ਗਨਤ ਨ ਆਈ । 
ਵਿਵਾਹ ਸੰਪੂਰਨ ਜਬ ਹੀ ਭਯੰ । ਦੁਲਹੁ ਤਬੈ ਬਰਾਤ ਮਹਿ ਗਯੋ ।। 90 ॥ 
ਦੋਹਰਾ 
ਰਿਧਿ ਸਿਧਿ ਸੁਖ ਅਤਿ ਰਚੇ ਜੇ ਕਬਹੁ ਨ ਦਿਖਾਇ । 
ਸਭ ਕੇ ਮਨ ਮਾਯਾ ਹਰੇ ਤਿੰਹ ਸੁਖ ਰਹੇਂ ਲੁਭਾਇ ॥ 91 ॥ 


ਦਾਵਾ ਰਾ 9. << ਭੂ 3 
: ਪਈ ਗੜ ਪੋਥੀ ਕੋਟ “ਅ ਤੇ ਦ ਪੋਥੀ ਧਾਮ ਅ ਪੌਥੀ ਵੌਰਾਂਗ ਕੀ ਧਾਰਾ 


494 ਗ੍ਰਰ ਬਿਲਾਸ ਪਾਤਸ਼ਾਂਹੀ ੬ 


ਚੌਪਈ 
ਸਭ ਕੇ ਮਨ ਪ੍ਰਤੀਤ ਅਸ ਲਹੇ । ਸਾਤ ਦਿਵਸ ਹਮ ਇਹ ਠਾਂ ਰਹੇਂ ! 
ਦਲਹ ਕੌ ਮਾਯਾਂ ਨ ਵਿਆਪੀ । ਸਾਧੁ ਨਾਮ ਕੀਨ ਜਪ ਤਾਪੀ ॥ 92 ।। 
ਏਕ ਦਿਵਸ ਹਮ ਇਹ ਨਾਂ ਰਹੇ । ਸਾਧੂ ਸਦਾ ਸੁਧ ਮਤ ਰਹੇ । 
ਹਰਿ ਗੋਵਿੰਦ ਰਿਧਿ ਸਿਧਿ ਨਿਵਾਸ । ਸਭ ਕੀ ਪ੍ਰਰਨ ਕਰੋ' ਸੂ ਆਸ । 93। 
ਬਿਤੀ ਰੈਨ ਤਮਚਰ ਤਬ ਭਾਗੇ । ਨਿਜ ਨਿਜ ਕਾਰਜ ਸਭ ਜਨ ਲਾਗੇ । 
ਕ੍ਰਿਪਾ ਸਿੰਧ ਮਨ ਔਸ ਵਿਚਾਰੀ । ਬਿਦਾ ਬਿਰਾਤ ਕਰੋ ਤਤਕਾਰੀ ।। 94 ॥ 
ਰਿਧਿ ਸਿਧਿ ਆਗਿਆ ਗੁਰ ਦੀਨੀ । ਦਾਜ ਸਮਗੀ ਇਕਠੀ ਕੀਨੀ । 
ਗਹਿਨੇ ਬਸਤ ਸੁ ਮੋ ਤਨਿ ਧਾਰਾਂ । ਹੈ ਰਥ ਹਸਤੀ ਅਨਿਕ ਪ੍ਰਕਾਰਾ ॥ 95 ॥ 
ਦਾਸ ਦਾਸੀ ਦੀਏ ਬਹੁ ਸੰਗਾ । ਰਿਧਿ ਸਿਧਿ ਸਭ ਰਚੇ ਸੁ ਰੋਗਾਂ । 
ਕਹਿ ਲਗ ਗਨਹੁੰ ਦਾਸ ਸਮਾਜਾ । ਦੀਨੋ ਜੋਉ ਗਰੀਬ ਨਿਵਾਜਾ । 96॥ 
ਦੋਹਰਾ 
ਕ੍ਰਿਪਾ ਸਿੰਧ ਆਗਿਆ ਕਰੀ ਡੌਲਾ ਕਰਹੁੰ ਤਿਆਰ । 
ਮਨ ਮਾਨਿਕ ਸੁੰਦਰ ਖਰਚੇ ਸੌ ਲਿਆਏ ਤਤਕਾਰ ।। 97 ॥ 
ਚੌਪਈ 
ਕ੍ਰਿਪਾ ਸਿੰਧ ਦੀਓ ਦਾਨ ਅਪਾਰਾ । ਸੇਸ ਥਕਤ ਜਿਹ ਕਰਤ ਸ੍ਮਾਰਾ । 
ਮਾਨੁਖ ਕੀ ਕਿਆ ਬਾਤ ਚਲਾਵੈ । ਦੀਏ ਦਾਜ ਕੀ ਗਨਤ ਨਾ ਆਵੈ । 98 ॥ 
ਸਜ ਸਜ ਬਾਹਨ ਅਤਿ ਪ੍ਰਕਾਰਾ । ਚਲੀ ਬਰਾਤ ਬਜਾਇ ਨਗਾਰਾ । 
ਸਾਧੁ ਤਬ ਗੁਰ ਚਰਨਿਨ ਪਰਿਯੋ । ਕ੍ਰਿਪਾ ਸਿੰਧ ਹਾਥ ਸਿਰ ਧਰਿਲੋ । 99 ॥ 
ਦੁ=ਹੁ ਤਬੈ ਸਾਸ ਪਗ ਪਰਾ । ਦਈ ਅਸੀਸ ਹਾਥ ਸਿਰ ਧ੍ਰਾ । 
ਬੀਬੀ ਵੀਰੋ ਕਰੀ ਤਿਆਰ । ਸਭ ਮਾਤਾ ਮਿਲ ਦਯੋ ਪਿਆਰ । 100 ॥ 
ਦੋਹਰ! 
ਬਿਦਾ ਕਰਤ ਬੀਬੀ ਭਏ ਰੋਈ ਤਬੋ ਅਪਾਰ। 
ਅਤਿ ਅਨੰਦ ਮਹਿ ਸੌਕ ਇਹ ਅਹੈ ਜਗਤ ਕੀ ਚਾਰ ॥ 101 । 
ਚੌਪਈ 
ਬਿਧਨੇ ਠਟੀ ਬਾਤ ਇਹ ਕੈਸੀ । ਸਮੇ ਹਰਖ ਕੌ ਹੋਵਤ ਜੌਸੀ । 
ਕਹ ਆਨੰਦ ਕੋ ਸਮਾ ਅਪਾਰੀ । ਗਾਵਤ ਮਿਲ ਮਿਲ ਦੇਵਤ ਗਾਰੀ ॥ 102 ॥ 
ਕਹਾ ਹਰਖ ਤੇ ਮਾਇ ਨ ਜਾਸੋ । ਕਹਾਂ ਐਸ ਉਤਪਾਤ ਸੁ ਤਾਂਮੰ”। 
ਕਿਧਹੁੰ ਜਗਤ ਕੀ ਰੀਤਿ ਦਿਖਾਈ । ਸ੍ਰੀ ਗੁਰ ਠਟੀ ਜਗਤ ਕੇ ਸਾਂਈ ।। 103 ॥ 


“ਅ ਧੌਥੀ ਕਰਹਿ “ਅ ਤੇ ਏ ਪੌਥੀ ਨਿਧਾਨ 


ਅਧਿਆਇ ਗਿਆਰਵਾਂ 495 


ਦੌਹਰਾ 
ਜਗਤ ਰੀਤਿ ਸਭ ਕਰਤ ਭਏ ਸੀ ਗੁਰ ਕ੍ਰਿਪਾ ਨਿਧਾਨ । 
ਬੀਬੀ ਕੇ ਸੁ ਵਿਯੋਗ ਤੇ ਪਰੋ ਬੂੰਦ ਜਲ ਆਨ ।। 104 ॥1 


ਯਦਪਿ ਮਾਇਆ ਮੌਹਿ ਕੀ ਰੌਚਕ ਨਹੀ" ਸੁਰੀਤਿ । 
ਮਾਨਖ ਤਨ ਅਵਤਾਰ ਹੁਇ ਸਾਂਗ ਨਿਬਾਹਹਿ ਪ੍ਰੀਤਿ ।। 105 ।। 


ਰਦਨ ਕਰਤ ਬੀਬੀ ਤਬੈ ਆਈ ਸਤਿਗੁਰ ਪਾਸ । 
ਬਹੁ ਧੀਰਜ ਤਾਕੋ ਦੀਓ ਕਿ੍‌ਪਾ ਸਿੱਧ ਸੁਖਰਾਸ ॥ 106 ॥ 
ਪੁਨ ਉਪਦੇਸ਼ ਕੇ ਬਚ ਕਹੇ ਕਰੀਓ ਪਤਿ ਕੀ ਸੇਵ । 
ਦੀਸ ਜਗਤ ਕਉ ਪਤੀ ਹੈ ਔਰ ਨ ਤਿਹ ਸਮ ਦੇਵ ॥ 107 ॥ 
ਚੌਪਈ 
ਸੁਨ ਬੀਬੀ ਮੈ` ਤੁਝੇ ਸੁਨਾਂਉ । ਪਤਿ ਕੀ ਮਹਿਮਾ ਕਹਿ ਤਕ ਗਾਂਊਉ। 
ਪਤੀ ਕੀ ਸੇਵਾ ਕਰਨੀ ਸਫਲੀ । ਪਤਿ ਬਿਨ ਔਰ ਕਰੈ ਸਭ ਨਿਫਲ] । 108 ॥ 
ਯਾਂ ਤੇ ਪਤਿ ਕੀ ਸੋਵ ਕਰੀਜੈ । ਪਾਦ ਪਖਾਰ ਸੁ ਪਾਨ ਕਰੀਜੈ ॥ 
ਗੁਰ ਜਨ ਕੀ ਇਜ਼ਤ ਬਹੁ ਕਰਨੀ । ਸਾਸ ਸੋਵ ਰਿਦ ਮਾਂਹਿ ਸੁ ਧਰਨੀ ॥ 109 ॥ 
ਰ ਦੋਹਰਾ 
ਇਸ ਪ੍ਰਕਾਰ ਧੀਰਜ ਦੀਯੋ ਦਯਾ ਸਿੰਧ ਕ੍ਰਿਪਾਲ । 
ਮਹਿਮਾ ਕਹੇ ਸੁ ਕੌਨ ਕਵਿ ਸ੍ਰੀ ਗੁਰ ਦੀਨ ਦਯਾਲ ॥। 110 ॥ 
ਦਯਾ ਸਿੰਧ ਤੇ ਬਿਦਾ ਹੋਇ ਗਈ ਸੁ ਜਨਨੀ? ਪਾਸ । 
ਉਚੀ ਭੁਜਾ ਪਸਾਰ ਕੈ ਕੌਠ ਮਿਲੈ ਸੁਖਰਾਸ ॥ 111 ।। 
ਚੌਪਈ 
ਰੁਦਨ ਕਰਤ ਬੀਬੀ ਤਬ ਭਾਰੀ । ਸਿਖਯਾ ਦੀਨ ਮਾਤ ਸੁਭ ਚਾਰੀ । 
ਪਤਿ ਕੀ ਸੇਵਾ ਕਰਨੀ ਚਹੀਏ । ਪਤੀ ਸਿਖਯਾ ਹਮਰੀ ਲਹੀਏ । 112 ॥ 
ਸਨ ਪੁਤੀ ਪ੍ਰਾਨਨ ਤੇ ਪਯਾਰੀ । ਜਿਸਤੇ ਬਸੈ ਬਿਤੋ ਸੁਖਕਾਰੀ । 
ਕਲ ਕੀ ਬਾਤ ਚਿਤ ਮਹਿ ਧਰਨੀ । ਖੋਟੀ ਸੰਗਤਿ ਨਹੀ` ਸੁ ਕਰਨੀ ।। 113॥ 
ਪ੍ਰਾਤੈ ਉਠ ਕਰ4 ਮਜਨ ਕਰੀਯੋਂ । ਗੁਰਬਾਨੀ ਸੌ ਮੁਖ ਤੇ ਰਰੀਯੌ । 
ਪੁਨਾ ਔਰ ਵਿਵਹਾਰ ਜੋ ਹੋਈ । ਭਲੋ ਸੈਭਾਲਹੁ ਨੀਕੇ ਸੋਈ । 114॥ 
ਸੋ ਢਿਗ ਉਪਾਲੰਭ ਨਹੀਂ ਆਵੈ । ਐਸੀ ਭਾਂਤ ਸਰਬ ਸੁਖ ਪਾਵੈ । 
ਸਨ ਪਤੀ ਮੋ ਕਉ ਸੁਖਦਾਈ । ਥੌਰੇ ਦਿਨ ਮਹਿ ਲੋਰ ਬੁਲਾਈ ॥ 115 ॥ 
ਅਬ ਗੁਰ ਨਾਨਕ ਭਏ ਸਹਾਈ । ਨਹੀਂ ਤੋ ਵਿਘਨ ਪਰੋਂ ਸਮਦਾਈ । 
ਘੁਰ ਕੀ ਸੋਜ ਸਭੀ ਲੁਟ ਗਈ । ਜਗਤ ਗ੍ਰਰੂ ਕੀ ਮਰਜੀ ਭਈ ॥ 116 ॥ 


£ਅ ਪੋਥੀ ਚਰਨ ਧੌਇ ਕਰਿ £ਮ ਪੌਥੀ ਮਾਤਾ “ਅ ਪੌਥੀ ਕਲਿ ਮਰਯਾਦ $ਅ ਪਥੀ ਅੰਮਿ੍‌ਤ ਵੇਲੇ 


496 ਗਰ ਬਿਲ'ਸ ਪਾਤਸ਼ਾਹੀ ੬ 


ਇਸ ਪ੍ਰਕਾਰ ਧੀਰਜ ਕੌ ਦੈਕੈ । ਮਾਤਾ ਮਿਲੀ ਸੁ ਬਹੁਰੀ ਰੋ ਕੈ ॥ 
ਅਹੈ ਪਤੀ ਨਵਲ ਕਸ਼ੌਰੀ । ਮਾਤਾ ਚਹੋ ਨ ਤਾਂਹਿ ਵਿਛੌਰੀ ॥ 117 । 
ਦਹਰਾ 
ਕ੍ਪਾ ਸਿੰਧ ਤਬ ਆਇ ਕੈ ਕਹੀ ਬਾਤ ਸਮਝਾਇ । 
ਬਿਗਾਨਾ ਧਨ ਧੀਆਂ ਬਨੀ ਕਾਹੋਂ ਕੋ ਦੁਖ ਪਾਇ ॥ 118 ॥ 
ਕ੍ਪ ਸਿੰਧ ਬਹੁਰੇ ਮਿਲੇ ਬੀਬੀ ਕੌ ਧਰ ਧੀਰ । 
ਬਾਤ ਕਰਤ ਗਦ ਗਦ ਭਏ ਚਲਯੋ ਨੌਨ' ਤੇ ਨੀਰ॥ 1190 
ਬਾਬਾ ਗੁਰਦਿਤਾ ਮਿਲੋ ਮਨ ਮਹਿ ਮੰਹ ਅਪਾਰ । 
ਨੀਰ ਨੈਨ ਤੇ ਪਰਤ ਯੌ ਮਨੋ ਮੈਘ ਕੀ ਧਾਰ ੧ 120 ॥ 
ਭਗਨੀ£ ਕੌਠ ਲਗਾਇ ਕੇ ਰੁਦਨ ਕੀਯੋ ਬਹੁ ਭਾਂਤ । 
ਦਿਖ ਅਵਸਰ ਉਂਤਸਾਹਿ ਕਉ ਬਹੁਰ ਸੋਭਾਰੀ ਬਾਤ ॥ 121 ॥ 
ਚੌਪਈ 
ਕਿ੍‌ਪਾ ਸਿੰਧ ਕੀ ਆਇਸ ਪਾਇ । ਡੌਲਾ ਤਬੈ ਕਹਾਰ ਲਿਆਏ । 
ਬੀਬੀ ਕੌ ਤਬ ਦੀਨ ਚੜਾਇ । ਕਿ੍‌ਪਾਂ ਸਿੰਧ ਕੀ ਆਇਸ ਪਾਇ । 122 ॥ 
ਮਾਤ ਦਮੌਦੀ ਮਿਲ ਬਹੁ ਰੋਈ । ਅਹੋ ਨਾਰਿ ਸਮ ਦੁਖੀ ਨ ਕੌਈ । 
ਪਤੀ ਸਦਾ ਧਰਮ ਮਹਿ ਰਹੀਯੋ । ਪਤਿ ਬਿਨ ਸੇਵ ਨਾ ਦ੍ਰਸਰ ਲਹੀਯੋ ।। 123 ॥ 
ਬਹਰੋ ਮਿਲੀ ਸੁ ਸਭ ਪਰਿਵਾਰਾ । ਧਰ ਧੀਰਜ ਤਿਨ ਦੀਨ ਪਿਆਰਾਂ । 
ਦਯਾ ਸਿੰਧ ਕੀ ਆਗਿਆ ਪਾਏ । ਡੌਲਾ ਤਬੈ ਕਹਾਰ ਚਲਾਏ ॥ 124॥ 
ਸੀ ਗੁਰਦਿਤਾ ਸੰਗ ਸਿਧਾਰੇ । ਜਗਤ ਰੀਤਿ ਚਹੀਏ ਨਿਰਧਾਰੇਂ । 
ਬਰਬਸ ਕਰਕੇ ਪੁਨਾ ਹਟਾਏ । ਆਂਸੁ ਬਿਮੋਚਤ ਅਤਿ ਛਬਿ ਪਾਏ ॥ 122 1 
ਦੋਹਰਾ 
ਸਬ ਬਰਾਤ ਤਬਹੀ ਮਿਲੀ ਹਰਿ ਗੋਵਿੰਦ ਕਉ ਆਇ । 
ਲੂੰ ਆਇਸ ਸਭ ਹੀ ਚਲੈ ਪਗ ਪਰ ਸੀਸ ਨਿਆਇ ।1 126 । 
ਚੌਪਈ 
ਦੁਲਹੁ ਤਬੈ ਉਤਾਇਲ ਆਯਹੁ । ਸ੍ਰੀ ਗੁਰੁ ਚਰਨਨ ਪਰ ਲਪਟਾਯਹੁ । 
ਕਿ੍‌ਪਾ ਸਿੰਧ ਤਬ ਭੁਜਾ ਗਹੀ ਹੈ । ਕੀਓ ਨਿਹਾਲ ਕ੍੍‌ਪਾ ਸੁ ਭਈ ਹੈ ॥ 127 ॥ 
ਤਬ ਸਾਧੁ ਕਰ ਜੌਰ ਉਚਾਰਾ । [ਬਿਰਦ[" ਬਖਸੋਦ ਅਹੈ ਸੁ ਤੁਮਾਰਾ । 
ਅਰ ਅਪਨਾ ਇਕ ਸਬਦ ਸੁਨਾਯੋ । ਮਨੋ ਬਰਤੌਤ ਸਭੈ ਖੋਲ ਸੁਨਾਯ 1 128 ।। 
॥ਸਾਧੂਓ ਵਾਚ॥ 
ਪੜ੍ਹਦਾ ਸਾਂ ਮੈ” ਪਾਪਾਂ ਦੀ ਪਟੀ । ਬਹਿੰਦਾ ਕੂੜ ਕਪਟ ਦੀ ਹਟੀ । 
ਸਤਿਗੁਰ ਮੇਰੀ ਦੁਰਮਤ ਕਟੀ ਜਿਨ ਨਰਕਹੁ ਪਕੜ ਨਿਕਾਲਿਆ ॥ 1 ॥ 


<< ੬੬=== 
1 ਪੋਥੀ ਨੌੜ ਐਅ ਪੋਬੀ ਮਾਤਾਂ $ਅ ਪੌਥੀ ਚਰਨਹਿ “ਏ ਪੋਥੀ ਵਿਚੋਂ 


ਅਧਿਆਇ ਗਿਆਦਵਾਂ 497 


ਗੁਰੁ ਮੈ” ਤਾਂ ਵਾਰਿਆ ਜੀ ਵਾਰਿਆ ॥ 1 ਰਹਾਉ ॥ 

ਕੌਠੀ ਅੰਧੀ ਸ੍ਰਝੇ ਨਾਹੀ" । ਗੌਤੇ ਖਾਂਦਾ ਮਾਯਾ ਮਾਹੀ । 

ਸਤਿਗੁਰ ਸਚੇ ਨੌ ਸਾਲਾਹੀ ਜਿਨ ਚਾਨਣ ਕਰ ਵੇਖਾਲਿਆ ।। 2 । 

ਦਾੜੀ ਤੇਰੀ ਨੂਰ ਝਮਕੈ । ਮਥਾ ਕੌਲਾਂ ਵਾਂਗ੍ਰ੍‌ ਟਹਕੇ । 

ਸਰਨ ਤੇਰੀ ਜਮ ਜੌਹਿ ਨ ਸਕੈ ਗੁਰ ਸੇਵਕ ਕੌ ਰਖਵਾਲਿਆ 1 3 ॥ 

ਸਾਧੂ ਜਨ ਗੁਰ ਦਰੋਸ਼ਨ ਕੀਤਾ । ਧੌ ਚਰਨਾਮ੍ਰਿਤ ਗੁਰ ਦਾ ਪੀਤਾ । 

ਨਾਮ ਦਾਨ ਗੁਰ ਪੁਰੇ ਦੀਤਾ ਗੁਰੂ ਅਮ੍ਰਿਤ ਨਾਂਮ ਪੀਆਲਿਆ ॥ 4 ॥ 
ਦੋਹਰਾ 

ਕਿ੍‌ਪਾ ਸਿੰਧ ਸੀ ਸਤਿਗੁਰ ਸੁਨ ਕੌ ਬਚਨ ਰਸਾਲ । 

ਪਰਮ ਮੌਦ ਮਨ ਮਹਿ ਭਏ ਭਾਖਯੋ ਸਾਧੁ ਨਿਹਾਲ ।। 129 ॥ 

ਬਿਦਾ ਕੀਓ ਸੀ ਸਤਿਗੁਰ ਚਾਲਿਓ! ਧਾਰ ਆਨੰਦ । 

ਆਇ ਮਿਲਯੋ ਜਾਨੇਤ ਸਿਉ ਸਾਧ ਪਰਮਾਨੰਦ ॥ 130 ॥ 
ਸਵੇਯਾ 

ਧੀਰ ਧਰਯੋ ਪ੍ਰਭ ਜੀ ਮਨ ਮਹਿ ਤਬ ਆਵਤ ਭਏ ਨਿਜ ਡੋਰ ਮਝਾਰਾ । 

ਬਿਨਤੀ ਸਭ ਸਿਖਨ ਐਸ ਕਰੀ ਪ੍ਰਭ ਜੀ ਹਰੀਏ ਹਮ ਸੋਸ ਅਪਾਰਾ । 

ਦੀਨਨ ਨਾਥ ਸਨਾਬ ਕਰਉ ਹਮ ਯਾਹਿ ਸਥਾਨ ਕਹੋ ਬਿਸਥਾਰਾ । 

ਕਿਹ ਕਾਰਨ ਤੇ ਇਹ ਬਿਆਹਿ ਕੀਓ ਤਜ ਕੈ ਰਾਮਦਾਸ ਪੁਰ ਕਰਤਾਰਾ।। 13107 
ਦੋਹਰਾ 

ਸਿਖਨ ਕੀ ਬਿਠਤੀ ਸੁਨੀ ਸਤਿਗੁਰ ਭਏ ਕ੍ਰਿਪਾਲ । 

ਸਭਿ ਬਿਰਿਤੌਤ ਕਹਿਨੇ ਲਗੇ ਗਦ ਗਦ ਹਰੈ ਤਤ ਕਾਲ 1 132 ॥ 
ਸਵੇਯਾ 

ਐਸ ਉਚਾਰ ਸੁ ਕੀਨ ਪ੍ਰਭੁ ਮਮ ਸਿਖਨ ਕੌ ਨਹਿੰ ਦੀਨ ਮਿਠਾਈ । 

ਇਹ ਕਾਰਨ ਕੌਧ ਭਯੋ ਹਮਰੇ ਮਨ ਮਲੋਂਛ ਸੰਘਾਰ ਬਨਯੌ ਤਬ ਆਈ । 

ਬਚਨ ਜਥਾਰਥ ਹੌਤ ਭਏ ਇਹ ਕਾਰਨ ਤੇ ਅਏ ਤਾਂਹਿ ਸੁ ਧਾਂਈ । 

ਇਸਥਾਨ ਕੀ ਸੌਭ ਬਧਾਵਨ ਕੇ ਹਿਤ ਸਤਿ ਸੁਨੋ ਮਮ ਬਾਤ ਅਲਾਈ ॥ 133 ॥ 
ਚੌਪਈ 

ਸੁਨੀਏ ਸੰਗਤਿ ਮਨ ਚਿਤ ਲਾਈ । ਸਤਿ ਕਹਉ” ਨਿਸਚੈ ਕਰ ਭਾਈ । 

ਜਿਖ ਮੌ ਕਉ ਸਭ ਅਹਿਹੰ ਪਿਆਰੇ । ਸਭੀ ਕਾਜ ਮੋਹਿ ਸਿਖ ਸਵਾਰੇ ॥ 134 ॥ 

ਸਿਖ ਅਪਰਾਧ? ਨਾ ਸਹਹ੍ੰ ਕਦਾਪੀ । ਇਹੀ ਰੀਤਿ ਪੂਰਨ ਜਗ ਥਾਖੀ । 

ਸਿਖ ਸਰੋਦਰ ਸਕੈ ਸੁ ਭਾਈ । ਸਿਖਨ ਮਹਿਮਾ ਸ੍ਰੀ ਮੁਖ ਗਾਈ ॥ 135 ॥ 


8੩ ਮੋਥੀ ਗਮਨਿਓ “ਅ ਪੁੰਥੀ ਅਪਮਾਨ 


498 ਗੁਰ ਬਿਲ'ਸ ਪ!ਤਸ਼ਾਹੀ ੬ 


ਸਿਖ ਸਮਾਨ ਔਰ ਨਹੀ” ਨਾਤਾ । ਸਿਖਨ ਕਰਤੇ ਸਵਰੇ ਬਾਤਾ । 
ਕਹਾਂ ਤੁਛ ਥੀ ਵਹੁ ਮਠਿਆਈ । ਜੋ ਸਿਖਨ ਕੇ ਕਾਮ ਨ ਆਈ ॥ 136 ॥ 
ਸਿਖ ਤਿ੍‌ਪਤਿ ਤੇ ਮੈਂ” ਤ੍ਰਿਪਤਾਯੋ । ਸਿਖ ਮੈ" ਮੇਰੋਂ ਰੂਪ ਸੁਹਾਯੋਂ । 
ਥਾਂ ਤੇ ਲੁਟ ਗਈ ਸਰਬ ਮਿਠਾਈ । ਜੋਂ ਮੇਰੇ ਸਿਖਨ ਨਹਿ ਖਾਈ ॥ 137 ॥ 
ਰ ਦੋਹਰਾ 
ਇਸ ਪ੍ਰਕਾਰ ਸ੍ਰੀ ਸਤਿਗੁਰ ਸਿਖਨ ਕੀ ਮਹਿਮਾ ਕੀਨ । 
ਸਰੀ ਮੁਖ ਤੇ ਬਾਨੀ ਕਹੀ ਸਿਖ ਮੇਰੋਂ ਬਪੁ" ਲੀਨ । 138 ॥ 
ਪੁਨ ਸਥਾਨ ਮਹਿਮਾ ਕਹੀ ਸੀ ਗੁਰ ਹਰਿ ਗੋਵਿੰਦ ॥ 
ਜੌ ਇਹ ਠਾਂ ਦਰਸ਼ਨ ਕਰੈ ਮਿਟਹੈ” ਪਾਪ ਬ੍ਰਲੋਦ ।। 139 ॥ 
ਚੌਪਈ 
ਸੁਨੋ ਸਿਖ ਸਭ ਹਮਰੇ ਪਿਆਰੇ । ਇਹੁ ਸਥਾਨ ਕੀ ਉਪਮਾ ਅਪਾਰੇ । 
ਸੌਰਹ ਸੈ ਉਨੀਸ ਮੰਝਾਰਾ । ਜੇਠ ਛਬੀਸ ਸੁੰਦਰ ਵਾਰਾਂ । 140 ॥ 
ਬੀਬੀ ਕਾ ਹਮ ਦਯੋ ਬਿਆਹ । ਮਨ ਮੈ ਬਧੀ ਸੁ ਹਮਰੇ ਚਾਹ । 
ਇਹੁ ਅਸਥਾਨ ਪੁਰਾਤਨ ਜਾਨੋ । ਤਾਂ ਮਹਿ ਭੇਦ ਨ ਰੱਚ ਪਛਾਨੋ । 141 ॥ 
ਜੇਠ ਛਬੀ ਸਮ ਮੇਲਾ ਹੋਇ । ਸੈਗਤਿ ਫਲ ਪਾਵੈ ਸਭ ਕੋਇ । 
ਜਮਾਂ ਪਾਇ ਪਕਾ ਬਣ ਜਾਵੈ । ਮਾਣਕ ਚੌਕ ਸੁ ਨਾਮ ਧਰਾਵੈ ।! 142 ॥ 
ਜੋ ਇਛਾ ਕਰ ਇਹ ਠਾਂ ਆਵੈ । ਮਨ ਬਾਂਛਤ ਵਰ ਯਾ ਤੇ ਪਾਵੈ । 
ਪੁਤ੍‌ ਹੇਤ ਜੌ ਆਵੈ ਨਾਰੀ । ਪੁਤ੍ਰ ਹੋਇ ਤਿਨ ਕੇ ਸੁਭਚਾਰੀ ॥ 143 ॥ 
ਸਮਾ ਪਾਇ ਇਹ ਕਿਲਾ ਢਹਾਵੈ । ਸਿਖ ਸੋਗਤ ਹਮਰੀ ਬਹੁ ਆਵੋ । 
ਦਇ ਸੈ ਬਾਰਾਂ ਬਿਤ ਹੈ ਬਰਸਾ । ਇਸ ਕੀ ਮਹਿਮਾ ਹੁਇ ਹੈ ਸਰਸਾ ॥ 144 ॥ 
ਅਠਾਰਹ ਸੈਂ ਇਕਾਨਵੈ ਜਾਵੈ । ਤਬੈ ਸਿਖ ਇਹ ਮੇਲਾ ਲਾਵੈ । 
ਸ੍ਧਾ ਸਰੋਵਰ ਸੰਗਤ ਆਈ । ਮਨ ਬਾਂਛਤ ਬਰ ਯਾਂਤੇ ਪਾਈ ।। 145 ॥ 
ਏਸ ਥਾਨ ਕੀ ਉਪਮ ਅਪਾਰਾ । ਮੌ ਤੇ ਇਹੁ ਨਾ ਜਾਤ ਸੁਧਾਰਾ । 
ਜੇਠ ਫ਼ਬੀਸੀ ਜੌ ਨਰ ਆਵੇ । ਜਥਾ ਸਕਤਿ ਆ ਪ੍ਰਜ ਚੜਾਵੈ । 146 । 
ਰਿਧਿ ਸਿਧਿ ਤਿਨ ਕੈ ਰਹਿ ਲਾਈ । ਦੂਖ ਦਰਿਦ ਤਿਹ ਕਾ ਸਭ ਭਾਗੀ । 
ਜੋ ਕੋਈ ਇਹਾਂ ਦਰਸ਼ਨ ਆਵੈ । ਮਨ ਬਾਂਛਤ” ਬਰ ਯਾਂ ਤੇ ਪਾਵੈ ॥ 147 ॥ 
ਦੋਹਰਾ 
ਸਭ ਤੀਰਥ ਇਸਨਾਨ ਤੇ ਜੌ ਫਲ ਹੋਇ ਅਪਾਰ । 
ਸੋ ਫਲ ਇਹੁ ਦਰਸ਼ਨ ਲਹੈ ਮਨ ਮਹਿ ਸਤਿ ਵਿਚਾਰ ॥ 148 ।। 
ਸਹਸਰ ਸੁਰ ਭੀ ਮੇਲ ਕੌ ਕਰੈ ਜੋ ਕੋਉ ਦਾਨ । 
ਸੋ ਫਲ ਈਹਾਂ ਪਾਇਗੋ ਦਰਸ਼ ਕਰੋ ਜੋ ਆਨ ॥ 149॥ 


ਹੱ 


======ਾ= 


ਤਤ 
੪ਦ ਪਥ। ਰ੍ਰਪ _%ਅ ਤੇ ਏ ਪੰਥ! ਮਹਾਤਮ $ਅ ਪੌਥੀ ਵਿਛੜ 


ਅਧਿਅ!ਇ ਗਿਆਂਰਵਾਂ 4699 


ਚੌਪਈ 

ਜਾਂਕੀ ਸੁਤਾ ਕੁਆਰੀ ਹੋਇ । ਦ੍ਰੰਢਤ ਪਤੀ ਨ ਪਾਵੈ ਜੋਇ । 

ਤਤ ਕਾਲ ਇਹ ਨਾਂ ਚਲ ਆਵੋ । ਦਰਸ਼ਨ ਕੀਏ ਕਾਮਨਾ ਪਾਵੈ 1 150 ॥ 
ਦੋਹਰਾ 

ਬੀਬੀ ਕੇਰ ਵਿਯਾਹ ਕੀ ਕਥਾ ਕਹੀ ਨਿਰਧਾਰ । 

ਭੂਲ ਚੂਕ ਮਮ ਬਖਸ਼ੀਏ ਦਾਸਨ ਦਾਸ ਵਿਚਾਰ£॥ 151 ॥ 

ਆਗੇ ਯਹ ਕਥ ਹੌਇਗੀ ਕੌਲਾਂ ਹੋਇ ਉਧਾਰ । 

ਸਤਿਗੁਰ ਹਰਿ ਗੋਬਿੰਦ ਜੀ ਜਾਵਹਿੰ ਪੁਰ ਕਰਤਾਰ ॥ 152 ॥ 

ਤਾਰਨ ਤਰਨ ਇਸਨਾਨ ਕਰ ਪੁਨਹ ਖੌਡ੍ਰਰ ਨਿਹਾਰ । 

ਗੋਇੰਦਵਾਲ ਕਉ ਦੇਖਕੌ ਫਿਰ ਆਵਹਿ ਪੁਰ ਕਰਤਾਰ 1 153 ॥ 

ਸੀ ਸਤਿਗੁਰ ਕੀ ਕ੍ਰਿਪਾ ਤੇ ਪੂਰਨ ਭਯੌ ਧਿਆਇ । 

ਆਗੇ ਪੁਨ ਕਥ ਹੋਤ ਹੈ ਸੁਨੋ ਸੋਤ ਮਨ ਲਾਇ ॥ 15411 

ਇਤਿ ਸੀ ਗੁਰ ਬਿਲਾਸ ਬੀਬੀ ਕੌ ਵਿਆਹ ਬਰਨੌਨ ਨਾਮ ਇਕ ਦਸਮੌ ਧਿਆਇ 

ਸਮਾਪਤੇ ਸ਼ੁਭ ਮਸਤ ॥ 11 ।। ਵਾਹਿਗੁਰੂ ॥ ਰ 


£ਡ ਪੌਥੀ ਵਰ ਕੌ “#ਟ ਪੰਥ) ਨਿਹਾਰ 


ਅਧਿਆਇ ਬਾਰ੍ਹਵਾਂ 


ਦੌਹਰਾ 
ਨਮੋ ਨਮੋ ਸ੍ਰੀ ਸਤਿਗੁਰੂ ਬਹੁਰ ਸਾਰਦਾ ਮਾਇ । 
ਬਚਨ ਗੁਰੂ ਜਸ ਵਿਘਨ ਹਰ ਮੋਰੀ ਕਰਹੁ ਸਹਾਇ ।। 1 ॥ 
ਮਨੀ ਸਿੰਘੇਵਾਚ 1 ਚੌਪਈ ।। 
ਥੌਰੀ ਕਥਾ ਬਰਾਤ ਸੁਨ ਲੀਜੈ । ਆਨੰਦ ਧਾਰ ਚਲਤ ਸੁਖ ਲੀਜੈ । 
ਧਰਮਹਿ ਮਨ ਮਹਿ ਬਡ ਸੁਖ ਪਾਯੋ । ਗੁਰ ਰਸ ਮਗਨ ਚਲਤ ਸ੍ਰਮ ਘਾਯੰ । 2 ॥ 
ਚਲਤ ਪੈਥ ਪਹੁੰਚੇ ਤਹ ਜਾਈ । ਮਲ ਨਿਕਟ ਬਾਜ ਸੁਨ ਪਾਈ । 
ਨੰਦ ਕੌਰ ਮਨ ਆਨੰਦ ਪਾਈ । ਅਬਲਾ ਗਾਵਨ ਹੇਤ ਬੁਲਾਈ।।3॥ 
ਬਾਜ ਬਜਾਵਤ ਆਈ ਬ੍ਰਾਤਾ । ਹਰਖ ਨਗਰ ਦਿਖ ਪੁਲਕਤ ਗਾਤਾ । 
ਸਾਧੂ ਬੀਬੀ ਐਚਰ ਸਾਥਾ । ਜਾਇ ਮਾਤ ਕਉ ਨਾਯੀਂ ਮਾਥਾ ॥ 4 । 
ਮਾਤ ਵਾਰ ਜਲ ਕੀਓ ਪਾਨਾ । ਗਾਵਤ ਮੌਗਲ ਦੀਨੋ ਦਾਨਾਂ । 
ਸਦਨ ਪ੍ਰਵੇਸ਼ ਹਰਖ ਬਹੁ ਪਾਯੋ । ਦੇਖ ਸਨ੍ਖਾ ਰੂਪ ਸ਼ੁਖਦਾਯ ।। 2 ।। 
ਦੋਹਰਾ 
ਮੋਹੀ ਅਬਲਾ ਰੂਪ ਦਿਖ ਧੌਨ ਧੈਨ ਕੀਨ ਉਚਾਰ । 
ਰਾਈ ਵਾਰਤ ਸਾਸ ਦਿਖ ਜਨ ਇਹ ਲਾਗ ਨਿਹਾਰ।।6 ।। 
ਚੌਪਈ 
ਕਰ ਦਰਸਨ ਅਬਲਾ ਸੁਖ ਪਾਯੋ । ਜੌ ਜੋ ਇਛ ਕੀਨ ਕਰਿ ਆਯੋ । 
ਜਹਿ ਤਹਿ ਗੁਰ ਜਸ ਹੋਤ ਅਨੰਤਾ । ਭਗਤ ਜਿੰਘ ਇਹ ਠਾਂ ਭਗਵੇਤਾ ।। 7 ।। 
ਮਨ ਮਹਿ ਐਸੇ ਕੀਨ ਬਿਚਾਰਾ । ਈਹਾਂ ਰਹਿਨ ਨਹਿ ਬਨੌ ਹਮਾਰਾ ।/ 
ਜਬ ਵਿਵਾਹ ਸੰਪੂਰਨ ਭਯੋ । ਚਿਤ ਕਾ ਸੌਸ ਸਭੀ ਮਿਟ ਗਯੋ ॥8 ॥ 
ਕੌਲਾਂ ਕੀ ਗਤ ਮਨ ਮਹਿ ਆਈ । ਤੀਨ ਦਿਵਸ ਤਕ ਰਾਰ ਰਹਾਈ । 
ਕੌਲਾਂ ਕੀ ਗਥ ਪਾਛੈ ਕਹੀ । ਅਬ ਸੋ ਕਹਉ ਉਹਾਂ ਜੌ ਰਹੀ । 9 ॥ 
ਕੌਲਾਂ ਪ੍ਰਤਿ ਪ੍ਰਭ ਬਚਨ ਉਚਾਰੋਂ । ਕਿ੍‌ਪਾ ਸਿੰਧ ਪਰ ਪੀਰ ਨਿਵਾਰੇ । 
ਅਸਟ ਦਿਵਸ ਤੇ ਮਰਨਾ ਹੋਂਈ । ਯਾਂ ਮਹਿ ਸੈਸ ਨਹੀ' ਅਬ ਕੋਈ ॥ 10 ॥ 


____. 
`3% ਪੌਥੀ ਟੇ ਕਿਓ $ਅ ਤੋਂ ਏ ਪੌਥੀ ਪਿਖ ਪੰਛੀ ਨਾਰਨਿ 


ਅਧਿਆਇ ਬਾਹਵਾਂ 501 


ਹਾਥਿ ਜੌਰ ਬਿਨਤੀ ਅਸ ਕੀਠੀ । ਕੌਲਾਂ ਅਤਿ ਹੀ ਹੋਇ ਅਧੀਨੀ । 
ਹੇ ਪ੍ਰਭ ਦੀਨਾ ਨਾਥ ਸੁਆਮੀ । ਸਭ ਘਟਿ ਘਟਿ ਕੇ ਅੰਤਰਜਾਮੀ।। 11 1 
ਅੰਤ ਸਮੇ ਮਮ ਦੇਹ ਕੇ ਦਰਸਨ ਮੌਂਕਉ ਦੋਇ । 
ਪਤਿਤ ਪਾਵਨ ਤਵ ਬਿਰਦ ਹੈ ਸੋ ਸੈਭਾਰ ਜਸ ਲੋਇ ।। 12 ॥ 
ਚੌਪਈ 
ਕਿਪਾ ਸਿੰਧੁ ਏ ਬਚਨ ਸੁਨਾਈ । ਨਿਜ ਮਨ ਭੀਤਰ ਦਯਾ ਬਸਾਈ । 
ਸ੍ਰੀ ਸਤਿਗੁਰ ਅਸ ਬਚਨ ਉਚਾਰੇ । ਕੱਲਾਂ ਸਤਿ ਸੁਨਹੁ ਨਿਰਧਾਰ਼ੇ । 13 ॥ 
ਆਨ ਪਹਿਰ ਆਗੇ ਤਵ ਪਾਸਾ । ਨਿਹਚੇ ਕਠਹਹੁੰ ਆਇ ਪ੍ਰਕਾਸ਼ਾਂ । 
ਅਸ ਕਹਿ ਬਿਦਾ ਸੁ ਤਬ ਹੀ ਕੀਨੀ । ਪੁਰ ਕਰਤਾਰ ਕੀ ਆਗਯਾ ਦੀਨੀ॥ 14॥ 
ਸਤਿ ਬਚਨ ਰਿਦ ਧਰ ਸੌ ਗਈ । ਸੁਨੋ ਕਥਾ? ਜੋ ਆਗੇ ਭਈ । 
ਬੀਬੀ ਕਾ ਪ੍ਰਭ ਕੀਓ ਵਿਵਾਹੁ । ਕੌਲਾਂ ਬਚ ਸੁਨ ਧਾਰੀ ਚਾਹੁ । 
ਸਭ ਪਰਿਵਾਰ ਸਗ! ਤਬ ਲੀਨ । ਪ੍ਰਭ ਜੀ ਤਬੈ ਪਿਆਨਾ ਕੀਨੋ । 
ਮਗ ਕੀ ਸੁੰਦਰ ਕਥਾ ਸੁਹਾਈ । ਤਰਨ ਤਾਰਨ ਪਹੁੰਚੇ ਤਬ ਆਈ ॥ 16 11 
ਦੋਹਰਾ 
ਮਾਨਸਰੋਵਰ ਤਾਲ ਸੁਭ ਸਭ ਅਘ ਕਰੋਂ ਸੰਘਾਰ ! 
ਗੁਰ ਅਰਜੁਨ ਅਸਥਾਨ ਕੀ ਮਹਿਮਾ ਅਪਰ ਅਪਾਰ ॥ 17 ॥ 
ਜਵੇਯਾ 
ਮਾਨ ਸਰੋਵਰ ਹੰਸ ਬਿਰਾਜਤ ਸਦਰ ਜਾਨ ਸੁਖੀ ਰਹਿ ਕਾਲਾ । 
ਤਾਰਨ ਤਰਨ ਇਸਨਾਨ ਕਰੇ ਨਰ ਕਾਗਹੁੰ ਹੈਸ ਹੋਵੈ ਤਤਕਾਲਾ । 
ਸੀ ਮੁਖ ਐਸ ਉਚਾਰ ਕੀਓ ਨਰ ਜੋ ਗ੍ਰਸਯੋ ਬਡ ਰੋਗ ਬਿਸਾਲਾ । 
ਸੌ ਨਰ ਆਇ ਸਨਾਨ ਕਰੈ ਤਬ ਸੁੰਦਰ ਦੇਹ ਲਹੈ ਤਤਕਾਲਾ ।। 6 ।। 
ਦੋਹਰਾ 
ਪ੍ਰਬ ਦਿਸਾ ਤਲਾਵ ਕੇ ਬੈਠੇ ਪ੍ਰਭ ਰਣਧੀਰ । 
ਕਛਕ ਕਾਲ ਵਿਸਰਾਮ ਕਰ ਕੀਓਂ ਇਸਨਾਨ ਸਰੀਰ 1 19 ॥ 
ਚੌਪਈ 
ਕ।ਨ ਇਸਨਾਨ ਗੁਰੂ ਜੀ ਆਪ । ਗੁਰ ਮੰਤਰ ਕਾ ਕੀਨਾ ਜਾਪ | 
ਕਿਪਾ ਸਿੰਧੁ ਮਨ ਐਸ ਭਾਯੋ । ਤਤ ਕਾਲ ਪ੍ਰਸਾਦ ਮੰਗਾਯੋ ॥ 20 ॥ 
ਗੁਰ ਅਰਜੁਨ ਸਥਾਨ ਤਬ ਗਏ । ਅਤਿ ਪ੍ਰਸੈਨ ਮਨ ਅਪਨੇ ਭਏ । 
ਪ੍ਰਸਾਦ ਭੇਟ ਆਗੇ ਪ੍ਰਭ ਧਰੀ । ਹਫਿ ਗੋਵਿੰਦ ਅਤਿ ਬਿਨਤੀ ਕਰੀ ।। 21 ॥ 


__``_ _...__--< 
1% ਧੋਥੀ ਸਮਾ ਅ।ਫਹਿ ਜਬੈ “ਦ ਪੰਥੀ ਗ!ਥ 5ਅ ਪੰਥੀ ਸਾਥ 


502, ਗੁਰ ਬਿਲਾਸ ਥਾਤਸ਼ਾਹੀ ੬ 


ਚਾਰ ਪ੍ਰਕਰਮਾ ਸਤਿਗੁਰ ਕੀਨੀ । ਸੀਸ ਨਿਵਾਇ ਚਲੋ ਗੁਰ ਭੀਨੀਂ । 
ਸਭੇ ਸਾਥ ਕਉ ਸੰਗਿ ਪਰਭੂ ਲੀਨੋ । ਗੋਇੰਦਵਾਲ ਪਿਆਨਾ ਕੀਨੋ ॥ 22 ॥ 
__ ਦੋਹਰਾ 
ਚਾਰ ਘਰੀ ਦਿਨ ਕੇ ਰਹੇ ਤਿਹ ਨਾਂ ਪਹੁੰਚੇ ਆਇ । 
ਸਦਰ ਸੁਭ ਅਸਥਾਨ ਪਿਖ ਡੇਰਾ ਕੀਨ ਬਨਾਇ ।। 23 ॥ 
ਚੌਪਈ 
ਨਗਰ ਲੌਕ ਐਸੇ ਸੁਨ ਪਾਇਯੋਂ । ਤੁਰਕ” ਮਾਰ ਗਰ ਈਹਾਂ ਆਇਯੋਂ । 
ਤਤ ਛਿਨ ਦੌਰੇ ਤਜ ਸਭ ਕਾਜਾ । ਕਰੀਏ ਦਰਸ ਗਰੀਬ ਨਿਵਾਜਾ ॥ 24 ।। 
ਜਾਇ ਸਭਨ ਤਬ ਦਰਸਨ ਪਾਯੋ । ਦੁਖ ਦਰਿਦ ਸਬ ਸੋਸ ਮਿਟਾਯੋ । 
ਪ੍ਰਸਾਦ ਭੇਟ ਪ੍ਰਭ ਆਗੇ ਧਰੇਂ । ਅੰਚਰ ਡਾਰ ਗੁਰੂ ਪਗ ਪਰੇ ॥ 22 ।। 
ਕੁਸ਼ਲ ਅਨੰਦ ਗੁਰੁ ਸਭ ਕੀ ਲਈ । ਪ੍ਰੱਖ ਪ੍ਰਖ ਸਭਹਨ ਕਹਿ ਦਈ । 
ਧੀਰਜ ਦੇ ਸੈਗਤ ਬੈਠਾਰੀ । ਚਲੇਂ ਬਾਵਲੀ ਗੁਰ ਕਰਤਾਰੀ ।। 26 ।। 
ਦੋਹਰਾ 
ਕੜਾਹ ਪ੍ਰਸਾਦਿ ਤਤ ਛਿਨ ਭਯੋ ਗੁਰ ਕੀ ਆਗਿਆ ਪਾਇ । 
ਸੌ ਪ੍ਰਸਾਦ ਲੈ ਕਰ ਬਿਖੈ ਕਰਿਯੋ ਦਰਸ ਹਰਖਾਇ ।। 27 ॥ 
ਚੌਪਈ 
ਗੁਰ ਨਾਨਕ ਮੁਖ ਸਬਦ ਉਚਾਰਾਂ । ਨੌਨ ਮੀਚ ਧਿਆਨ ਨਿਜ ਧਾਰਾਂ । 
ਅੰਤਰ ਧਿਆਨ ਏਕ ਚਿਤ ਕੀਨੋ ਪਾਂਚ ਗੁਰੂ [ਪ੍ਰਭੁ]! ਦਰਸਨ ਦੀਨੋ ॥ 28 ॥ 
ਉਠਹੁ ਉਠਹੁ ਹੇ ਸੋਤ ਸਹਾਈ । ਬਲ ਪ੍ਰਤਾਪ ਤ੍ਰਮਰੋ ਅਧਿਕਾਈ । 
ਦੀਨਨ ਕੀ ਰਖਯਾ ਤਮ ਕਰੋ । ਮਲੋਛ ਪ੍ਰਤਾਪ ਛਿਨਕ ਮੈ ਹਰੇ ॥ 29 ॥। 
ਪਾਂਚ ਗੁਰੂ ਬਚ ਅਸ ਜਬ ਕਹੈ । ਹਰਿ ਗੋਬਿੰਦ ਸੁਨ ਆਨੰਦ ਲਹੈ । 
ਬਿਧੀਏ ਕਉ ਤਬ ਕਹਾ ਬੁਲਾਈ । ਸਭ” ਕੁਟੌਭ ਕੋਉ“ ਲਿਆਵਹੁ ਜਾਈ ।। 30 । 
ਤਤਕਾਲ ਭਾਈ ਤਹਿ ਆਯੋ । ਸ੍ਰੀ ਸਤਿਗੁਰ ਜਹਿ ਓਰ ਪਠਾਯੋਂ । 
ਤੀਨ ਮਾਤ ਕਉ ਕਰੀ ਪ੍ਰਨਾਮ । ਪ੍ਰਭ ਜੀ ਕਹਯੋ ਸੁ ਕੀਨ ਬਖਾਨ ॥ 31 ॥ 
ਦੋਹਰਾ 
ਸਭ ਕੁਟੰਬ ਬੈਦਨ ਕਰੀ ਹਰਿ ਗੋਵਿੰਦ ਕਉ ਆਇ । 
ਸ੍ਰੀ ਸਤਿਗੁਰ ਸਭ ਓਰ ਦਿਖ ਐਸੇ ਕਹਾ ਸੁਨਾਦਿ ॥ 32 ।। 
ਚੌਪਈ 
ਬਾਵਲੀ ਮਾਹਿ ਮਜਨ ਸਭ ਕਰੋ । ਜਨਮ ਮਰਨ ਕਉ ਦੁਖ ਸਭ ਹਰੋਂ । 
ਸੀ ਮੁਖ ਤੇ ਐਸੇ ਸੁਨਿ ਲੀਨੋ । ਸਭਨ ਜਾਇ ਤਿੰਹ ਮਜਨ ਕੀਨੋ ॥ 33 ।। 


ਪਮ ਪੰਥੀ ਮਲੋਛੁ “ਦ ੫੧1 ਆਇਸ £ਅ ਪੋਥੀ ਵਿੱਚੋਂ “ਏ ਪੋਥ] ਪਰਿਵਾਤਹਹ 


ਅਧਿਆਂਇ ਬਾਰ੍ਹਵਾਂ _5$03 
ਦੋਹਰਾ 
ਹਰਿਗੌਵਿੰਦ ਇਸਨਾਨ ਤਬ ਕੀਓ ਸੁ ਅਤਿ ਹਰਖਾਇ । 
ਗੁਰ ਮੌਤ ਜਪੁਜੀ ਪੜਿਓ ਇਕ ਚਿਤ ਧਿਆਨ ਲਗਾਇ ॥ 34 ॥ 
ਚੌਪਈ 
ਬਹੁਰੋ ਚਲੈ ਮੌਹਨ ਚੌਬਾਰੇ । ਕੀਨ ਦਰਸ ਮਨ ਅੰਤਿ ਹਰਖਾਰੇ । 
ਪ੍ਰਭ ਜੀ ਬਹੁਤ ਬੇਨਤੀ ਕੀਨੀ । ਅਚਰ ਡਾਰ ਸੁ ਹੋਇ ਅਧੀਨੀ ॥ 35 ॥ 
ਬਹੁਰੋਂ ਮਨ ਮਹਿੰ ਅਤਿ ਹਰਖਾਏ । ਅਮਰ ਗੁਰੂ ਚੌਬਾਰੇ ਆਏ । 
ਹਰਿ ਗੌਵਿੰਦ ਬੇਨਤੀ ਬਹੁ ਕਰੀ । ਚਰਨ ਧੂੂਰ ਲੈ ਮਾਥੇ ਧਰੀ ॥ 36 ॥ 
ਸਤਿਗੁਰ ਮੈਜੀ ਦਰਸਨ ਪਾਏ । ਨਿਜ ਡੇਰੇ ਤਬ ਪ੍ਰਭ ਜੀ ਆਏ । 
ਆਇ ਦੀਵਾਨ ਤਬੈ ਗੁਰ ਲਾਯੌ । ਸਭ ਸਿਖਨਿ ਗੁਰ ਦਰਸਨ ਪਾਯੋ ।। 37 ॥ 
ਅਮਰ ਗੁਰੂ ਕੀ ਅੰਸ ਸੁ ਆਵੈ । ਭਾਂਤ ਭਾਂਤ ਪ੍ਰਸਾਦਿ ਲਿਆਵੈ । 
ਜੋ ਇਛਾ ਕੋਈ ਮਨ ਧਰੈ । ਸੌ ਪ੍ਰਭ ਜੀ ਤਹਿੰ ਪੂਰਨ ਕਰੋ ॥ 38 ॥ 


ਦੋਹਰਾ 

ਬਾਬੇ ਨੰਦ ਕਾ ਸੁਤ ਅਯੋ ਨਾਮ ਸੁ ਸੁੰਦਰ ਜਾਹਿ । 

ਗੁਰ ਅਰਜਨ ਕੋ ਸਦ ਕਹਾ ਗ੍ਰਿਥ ਮਾਹਿ ਧਰ ਆਹਿ ।। 33 । 

ਪ੍ਰਸਾਦਿ ਭੇਟ ਆਗੇ ਧਰੀ ਸਰੰਦਰ ਮਨ ਹਰਖਾਇ । 

` ਹਰਿਗੋਵਿੰਦ ਆਦਰ ਕੀਓ ਤਾਂਕੌ ਬਹੁ ਅਧਿਕਾਈ ।। 40 ।॥ 

ਬਹੁ ਬੈਦਨ ਸ੍ਰੌਦਰ ਕਰੀ ਹਰਿ ਗ੍ਰੌਵਿਦ ਨਿਕਟਾਇ । 

ਕਿਪਾ ਸਿੰਧੁ ਕਾ ਰੂਪ ਲਖ ਮਨ ਮਹਿ ਅਤਿ ਬਿਸਮਾਇ ॥ 41 ॥ 
ਭੁਜਗ ਛਦ 

ਦੋਉ ਹਾਥ ਜੋਰੇ ਸੁਨੋ ਨਾਥ ਬਾਨੀ । 

ਛਿਮੌ' ਭਲ ਮੇਰੀ ਮਹਾਰਾਜ ਗਿਆਨੀ । 

ਗੁਰੂ ਰੂਪ ਪਾਛੇ ਭਏ ਸਾਂਤ ਰੂਪੰ । 

ਸਭੇ ਸ਼ਸਤ ਸਾਜੇ ਬਨੰ ਰੂਪ ਨਪੈ ॥ 42 ॥ 

ਭਈ ਚਿੰਤ ਮੌਰੇ ਮਹਾਰਾਜ ਕਾਟੋ । 

ਬਡੇ ਦੁਸ਼ਟ ਜੌਹੀ ਤਿਸੈ ਆਪ ਫਾਟੋ । 

ਸੁਨੀ ਤਾਸ ਬਾਨੀ ਦਯਾ? ਸਿੰਧ ਬੌਲੋਂ । 

ਭਯੋ ਪਾਪ ਭਾਰੋ ਗਉ ਮੋਧ ਡੌਲੌ" ॥ 43 

ਧਰਾ ਰੂਪ ਧੰਨ ਸੁ ਮੋਧਾ ਪੁਕਾਰੀ । 

ਗਉ ਬ੍ਹਮ ਰਖਯਾ ਕਰੋ ਹੇ ਮੁਰਾਰੀ । 


ਐਮ ਪੌਥੀ ਸਤਿਗੁਰ £ਅ ਪੌਥੀ] ਕਿ੍‌ਪਾ 


504 


ਗੁਰ ਬਿਲਾਸ ਪਾਤਸ਼ਾਹੀ ੬ 


ਸਨ ਐਸੀ ਬਾਨੀ ਮਹਾਰਾਜ ਬੋਲੇ । 
ਧਰੋ ਧੀਰ ਧਰਨੀ” ਮੋਨ ਨਾਹਿ ਡੋਲੇ । 44 ॥ 
ਕਰੀ ਮੌਹਿ ਆਗਯਾ ਪ੍ਰਿਥੀ ਮਧ ਜਾਵੇਂ । 
ਹਨੋ ਦੁਸ਼ਟ ਪਾਪੀ ਮਲੋਛੋ ਖਪਾਵੋ । 
ਭਈ ਬਾਨੀ ਸ੍ਰੀ ਮਹਾਰਾਜ ਜੀ ਕੀ । 
ਧਰਾ ਰੂਪ ਐਸੇ ਕਹੀ ਬਾਤ ਨੀਕੀ ।। 45 ।। 
ਦੌਹਰਾ 
ਅਕਾਲ ਪੁਰਖ ਆਗਿਆ ਕਰੀ ਧਰਾ ਰੂਪ ਇਮ ਆਇ । 
ਮਲੇਛ ਦੁਸ਼ਟ ਪਾਪੀ ਹਨਉ” ਧਰਾ ਭਾਰ ਮਿਟ ਜਾਇ ।। 46 ॥ 
ਚੌਪਈ 
ਇਹ ਕਾਰਨ ਗੁਰ ਮੋਹਿ ਪਠਾਯੋ । ਸਸਤ ਅਸਤ ਧਰ ਜਗ ਮਹਿ ਆਯੋ । 
ਸਨ ਸ੍ਰੰਦਰ ਸਤਿਗੁਰ ਕੇ ਬੈਨਾਂ । ਹਰਖ ਪੂਰ ਆਏ ਦੋਊ ਨੈਨਾ ॥ 47 ॥ 
ਹਾਥ ਜੋਰ ਗੁਰ ਚਰਨਨ ਪਰਿਓ । ਕਿ੍‌ਪਾ ਸਿੰਧ ਹਾਥ ਸਿਰ ਧਰਿਯੋਂ । 
ਤਮ ਹੋ ਬਡੇ ਅਮਰ ਗੁਰ ਪੌਤੇ । ਦਾਸਨ ਦਾਸ ਸਦਾ ਹਮ ਹੋੜੇ ॥ 48॥ 
ਬਾਬੇ ਨੌਦ ਕੀ ਬਾਮ! ਸੁ ਆਈ । ਸੁੰਦਰ ਨਾਂਰੀ ਸਾਥ ਸੁਹਾਈ । 
ਔਰ ਬਹੁਤ ਨਾਰੀ ਤਿਹ ਸੰਗਾ । ਰੂਪ [ਦੇਖ] ਜਹਿੰ ਲਜਤ ਅਨੰਗਾ ।। 49 ॥ 
ਹਰਿ ਗੋਵਿੰਦ ਕੀ ਪੂਜਾ ਕਰੀ । ਵਾਰਨ ਕਰ ਗੁਰ ਚਰਨਨ ਪਰੀ । 
ਸਦਰ ਕੀ ਮਾਤਾ ਯੌ" ਬੋਲੀ । ਪ੍ਰੰਮ ਸਿੰਧ ਕੇ ਮਾਂਹਿ ਝਕੌਲੀ ॥ 50 ॥ 
ਹੇ ਪ੍ਰਭ ਦੀਨਾ ਨਾਥ ਸੁਹਾਈ । ਭਵਣ£ ਚਲਹੁ ਰਜਨੀ ਸੁਖ ਪਾਈ । 
ਕਰੋ ਪੁਨੀਤ ਭਵਨ ਪ੍ਰਭੂ ਸੁਆਮੀ । ਘਟਿ ਘਟਿ ਕੇ ਤੁਮ ਔਤਰਜਾਮੀ । 51 ॥ 
ਪ੍ਰੀਤਿ ਦੇਖ ਤਿਨ ਕੀ ਪ੍ਰਭ ਬੋਲੇ । ਸਿਖ ਸੋਗਤਿ ਮਮ ਸੋਗਿ ਅਡੋਲ । 
ਜਾਵਨ ਹਮਰੇ ਭਵਨ£ ਨਾ ਹੋਈ । ਤੁਮਰੀ ਕ੍ਪਾ ਸਦਾ ਸੁਖ ਸੋਈ ॥ 52 ॥ 
ਦੋਹਰਾ 
ਸੰਦਰ ਕੀ ਮਾਤਾ ਕਹਿਓ.ਨਹਿੰ ਜਾਵਉ ਤੁਮ ਨਾਥ । 
ਤੀਨ ਨਾਰ ਤਮਰੀ ਜੋਈ ਸੋ ਭੇਜੋ ਮਮ ਸਾਥ ।। 23 ।। 
ਚੌਪਈ 
ਦੇਖ ਪ੍ਰੀਤਿ ਪ੍ਰਭ ਜੀ ਯੌ ਕਹਿਓ । ਸਾਥ ਲੰ ਜਾਹੁ ਹਰਖ ਮਨ ਧਰਿਓ । 
ਪ੍ਰਭ ਜੀ ਕੀ ਯੌ ਆਗਿਆ ਪਾਈ । ਮਾਤ ਦਮੌਦਰੀ ਕੇ ਢਿਗ ਆਈ । 54 ॥ 
ਮਾਤ ਨਾਨਕੀ ਅਰ ਮਰਵਾਰੀ । ਚਰਨ ਪਰੀ ਚਿਤ ਬਹੁਤ ਉਛਾਹੀ । 
ਸ਼ੰਦਰ ਮਾਤ ਕਰ ਬਿਨਤੀ ਸੁਨੀ । ਐਂ ਪ੍ਰਭ ਕੀ ਆਗਿਆ ਮਨ ਮਨੀ ॥ 55 ॥ 





॥& ਪੋਥੀ ਅਵਨ) $ਅ ਪੋਥੀ ਪਰਮਾਤਮ “ ਪੌਥੀ) ਦਾਰਾ “ਅ ਪੋਥੀ ਵਿਚੋ` “ਅ ਪੋਥੀ ਸਦਨ 


_ ਅਧਿਆਇ ਬਾਂਰ੍ਹਵਾਂ. 205 


ਰ ਦੋਹਰਾ 
ਦਾਮੰਦਰੀ ਔਰ ਨਾਨਕੀ ਮਰਵਾਹੀ ਸੈਂਗਿ ਲੀਨ । 
ਮੈਦਰ ਮਾਤ ਕੇ ਸੰਗ ਚਲੀ ਸੋਗਿ ਦਾਸੀ ਬਹੁ ਕੀਨ ।। 56 ॥ 
ਚੌਪਈ 
ਤਬੈ ਪ੍ਰਸੈਨ ਬਹੁਤ ਮਨ ਹੋਈ । ਨਾਰਿ ਨੰਦ ਚਿੰਤਾ ਸਭ ਖੋਈ । 
ਜਾਇ ਭਵਨ ਬਹੁ ਪਲੰਘ ਸਵਾਰੇ । ਸੇਜ ਬਦ ਜਹਿ ਸੱਭ ਅਪਾਰੇ ।। 57 ।੧ 


ਤੀਨ ਪਲੰਘ ਸੁੰਦਰ ਸਭ ਸਾਜੇ । ਤੀਨ ਮਾਤ ਤਿਹਿੰ ਉਪਰ ਬਰਾਜੇ । 
ਘਨ ਪਲੰਘ ਦਾਸੀ ਕਉ ਦੀਨੇ । ਸੁੰਦਰ ਮਾਤ ਹਰਖ ਮਨ ਕੀਨੇ ॥ 58 ॥ 


ਭਾਂਤ ਭਾਂਤ ਭੋਜਨ ਮੰਗਵਾਯੋ । ਹਾਥ ਜੌਰ ਸਭ ਕੌ ਅਚਵਾਯ' । 
ਨੰਦ ਨਾਰ ਬੀਜਨ! ਤਬ ਲੀਨ । ਤੀਨ ਮਾਤ ਕਉ ਪਵਨ ਸੁ ਕੀਨ ॥ 59 ॥ 


ਦਾਸੀ ਸਭ ਦਾਸੀ ਕਉ ਕਰਹੀ । ਪਵਨ ਬੀਜਨਾਂ ਹਾਥਹਿੰ ਧਰਹੀ । 
ਭੋਜਨ ਕਰ ਜਲ ਪਾਨ ਦਿਵਾਲੋ । ਤੰ ਸਭ ਕੌ ਬਿਸਰਾਮ ਕਰਾਯੋ ॥ 60 ॥ 
ਨੌਦ ਕੀ ਨਾਰ ਸੌਭ ਸਭ ਧਰੀ । ਸੁੰਦਰ ਨਾਰਿ ਸਾਥ ਤਿਨ ਕਰੀ । 
ਤੀਨ ਮਾਤ ਕੀ ਸੇਵਾ ਕੀਨੀ । ਅੰਚਰ ਡਾਰ ਸੁ ਹੋਇ ਅਧੀਨੀ । 61 ॥ 
ਚਰਨ ਚਾਪ ਸੁੰਦਰ ਕੀ ਤਰਨੀ । ਬੀਜਨ ਕਰਤ ਨੰਦ ਕੀਂ ਘਰਨੀ । 
ਸੰਦਰ ਕੀ ਤਰਨੀ ਯੌ? ਬੋਲੀ । ਹਾਥ ਜੋਰ ਕਹਿ ਬੈਨ ਅਮੰਲੀ ॥ 62।। 
ਵਿਵਾਹ ਬੀਚ ਹਮ ਕੌ ਨਾ ਬੁਲਾਏ । ਕਾਰਨ ਕਰਨ ਝੁਬਾਲਹਿ ਆਏ । 
ਮਾਤ ਦਮੌਦਰੀ ਨੇ ਅਸ ਕਹਿਯੋ । ਸੁਨਿ ਪਯਾਰੀ ਮੋਹਿ ਭੇਦ ਨ ਲਹਿਯੋ ॥ 63 ॥ 
ਮਹਾਂ ਪੁਰਖ ਜੋ ਬਚ ਨਹਿੰ ਮਾਨੋ । ਸੌ ਦੁਖ ਪਾਵਤ ਸਤਿ ਹਮ ਜਾਨੇ । 
ਸਿੰਧ ਸੁਕਾਹਿ ਸੁਮੇਰ ਉਡਾਂਹੀ । ਮਹਾਂ ਪੁਰਖ ਬਚ ਨਹਿੰ ਮਿਟਾਂਹੀ । 64 ॥ 
ਦਹਰਾ 
ਇਹ ਸਨ ਤਬ ਪੁਰਛਤ ਭਈ ਸੁੰਦਰ ਤਰਨੀ ਆਪ । 
ਕੌਨ ਬਚਨ ਮੌੜੇ ਤੁਮੋ ਜਿੰਹ ਗੁਰ ਦੀਨ ਸ੍ਰਾ੫ ॥ 65 ॥ 
ਸਵੇਯਾ ੍ 
ਜਜਨੀ ਸਭੋ ਤਹਿ ਬਿਰਤੌਤ ਕਹਹੁ ਸੁਨ ਕਾਬਲ ਸੋਗਤਤਿ ਆਇ ਅਪਾਰਾ 1 
ਤਾਂਹਿ ਨੌਮਿਤ ਪਠਯੌ ਗੁਰ ਸਿਖ ਮਿਠਾਈ ਲਿਆਉ_ ਤਬੈ ਤਤਕਾਰਾ । 
ਅਗਿਆਨ ਗ੍ਰਸੀ ਮਤ ਮੋਹਿ ਤਬੋਂ ਮਮ ਦੀਨ ਜਬਾਬ ਅਨੇਕ ਅਪਾਰਾ 4 
ਤੀਨ ਸੁ ਬਾਰ ਪਠਯੌ ਗੁਰ ਸਿਖਹਿ ਸਰਾਪ ਦੀਓ ਸੁ ਮਹਾਂ ਦੁਖ ਭਾਰਾ ॥ 66 ॥ 
ਪ੍ਰਭ ਜੀ ਤਬ ਐਸ ਸ੍ਰਾਪ ਦੀਓ ਇਹ ਖਾਂਹਿ ਮਠਾਈ ਮਲੰਛ ਅਪਾਰਾ । 
ਤਉ ਰੀ ਲਉ ਫੌਜ ਮਲੋਛ ਅਈ ਸਖੀ ਕਿਆ ਕਹਉ” ਜੌ ਭਯੋ ਸ਼ਕਟ ਭਾਰਾ । 


ਵਿ ਜਤ ਲਤ 
“% ਪੋਥੀ] ਭੁ ਚਾ/ਟਓ “ਅ ਪੌਥੀ ਕਰ ਪਖ! “ਏ ਪੌਥ। ਇਮ 


506 ਗੁਰ ਬਿਲਾਸ ਪਾਤਸ਼ਾਹੀ ੬ 


ਅਰਧ ਨਿਸਾ ਮਮ ਭਾਜ ਪਈ ਤਬ ਰਾਂਤ ਹੀ ਰਾਤ ਝਬਾਲ ਨਿਹਾਰਾਂ । 
ਇਹੁ ਕਾਰਨ ਤੌਹਿ ਬੁਲਾਯੋ ਨਹੀ' ਅਥ ਆਏ ਸਮੀਪ ਤੁਮਹਿ ਇਹੁ ਵਾਰਾਂ ॥ 67।। 
ਦਹਰਾ 
ਯੌ" ਬਿਰਤਾਂਤ ਸਭ ਹੀ ਸੁਨਿਯੋ ਨੌਦ ਤਰਨੀ ਸਿਖ ਦੀਨ । 
ਭਰਤਾ ਅਰ ਭਗਵਾਨ ਮਹਿ ਕਛ੍ਹ [ਭੇਦ] ਨਹਿਂ ਚੀਨ ॥ 68 ॥ 
ਚੌਪਈ 
ਮਾਤ ਦਮੌਦਰੀ ਮਨੈ ਬਿਚਾਰੀ । ਨੌਦ ਤਰਨੀ ਨਿਜ ਬਡੀ ਨਿਹਾਰੀ । 
ਤਿਹ ਸਿਰ ਮਾਨ ਚਰਨ ਸਿਰ ਧਰਯੋ । ਨਿਜ ਨਿਜ ਪਲੰਘ ਸੈਨ ਤਬ ਕਰਿਯੋ ॥69॥ 
ਪ੍ਰਤਿ ਉਤਰ ਮਾਤਾ ਇਹੁ ਕਹਯੋ । ਜਥਾ ਬੁਧ ਬਲਿ ਮਨ ਮਹਿ ਲਹਯੋ । 
ਮਨੀ ਸਿੰਘ ਤਬ ਗਦ ਗਦ ਭਏ । ਦੁਖ ਕਲੌਂਸ! ਸਭ ਹੀ ਨਸ ਗਏ । 70॥ 
ਏਕ ਮਹੂਰਤ ਅੰਤਰ ਭਏ । ਕਥਾ ਪ੍ਰਸੋਗ ਵਿਚਾਰਤ ਨਏ । 
ਭਗਤ ਸਿੰਘ ਅੰਚਰ ਗਰਿ ਡਾਰਿਓ । ਹਾਥ ਜੋਰ ਇਮ ਬਚਨ ਉਚਾਰਓ ॥ 71 ॥ 
ਮਹਾਰਾਜ ਮਮ ਦਾਸ ਬਿਚਾਰੀ । ਆਗੇ ਕਹੇ ਪ੍ਰਸੰਗ ਸੁਧਾਰੀ । 
ਕਿਪਾ ਸਿੰਧ ਕੀ ਕਥਾ ਅਪਾਰਾ । ਤਮੇ ਸੁਨਾਈ ਬਹੁ ਵਿਸਥਾਰਾ ॥ 72 ॥ 
ਚੋਦ ਕਿਰਨ ਸਮ ਬਚਨ ਤੁਮਾਰੇ । ਮਮ ਹਿਯ ਤਪਤ ਸੁ ਕਰਹਿ ਨਿਵਾਰੇ । 
ਕਥਾ ਅਮ੍ਰਿਤ ਸਮ ਪਾਨ ਕਰਾਹੀ' । ਤਿ੍‌ਪਤਿ ਹੌਤ ਮੇਰਾ ਮਨ ਨਾਂਹੀ"।। 73 ॥ 
ਦੋਹਰਾ 
ਭਗਤ ਸਿੰਘ ਕੀ ਬੇਨਤੀ ਸੁਨੀ ਮਨੀ ਸਿੰਘ ਗਿਆਨਿ । 
ਧਨ ਧੰਨ ਮੁਖ ਤੇ ਕਹਿਯੋ ਬਡ ਨਿਹਚਾ£ ਤਿਹ ਜਾਨਿ ।। 74 ॥ 
ਚੌਪਈ 
ਭਗਤ ਸਿੰਘ ਤੁਮ ਸਮ ਨਹੀ” ਕੋਈ । ਐਸੀ ਪ੍ਰੀਤਿ ਜਾਂਸ ਮਨ ਹੋਈ । 
ਹਰਿ ਗੋਬਿੰਦ ਕੀ ਕਥਾ“ ਅਪਾਰਾ । ਬ੍ਰਹਮਾ ਕਥੇ ਸੁ ਹੋਇ ਨਾ ਧਾਰਾ ।75॥ 
ਜਥਾ ਬੁਧ ਬਲ ਕਹਉ” ਬਖਾਨੀ । ਹਰਿ ਗੌਬਿਦ ਕੀ ਕਥਾ ਮਹਾਨੀ । 
ਸੰਸਾਰ ਸਿੰਧੁ ਤਾਰਨ ਕੌ ਤਰਨੀ । ਕੌਟ ਅਧਿਕ ਪਾਪਨ ਕੀ ਹਤਨੀ ॥ 76 ॥ 
ਅਬ ਸੁਨ ਆਗੇ ਕਥਾ ਪ੍ਰਸੈਗਾ । ਨਿਕਸਤ ਸੁਧ ਜਿਮ ਗੈਂਗ ਤਰੇਗਾ । 
ਤਬ ਲਉ ਅਰਧ ਜਾਮ ਨਿਸ ਗਈ । ਸੁੰਦਰ ਸਿਉ ਗੋਸ਼ਟ ਗੁਰ ਭਈ ॥ 77 ॥ 
ਦੋਹਰਾ 
ਅਮਰ ਗੁਰੂ ਕਾਂ ਦਾਸ ਜੋ ਬਾਬਾ ਸਾਵਨ ਜਾਨ । 
ਤਿਸ ਕੌ ਸੁਤ ਕਾ ਸੁਤ ਜੋਈ ਪਰਮਾਨੰਦ ਪਹਿਚਾਨ ।। 78 । 


/ਅ ਪੋਥੀ ਵਿਚੋ” “ਦ ਪੋਥੀ ਦਰਦ “£ਅ ਪੌਥੀ ਭਰੋਸਾ “ਅ ਪੌਥੀ ਗਾਥ 


ਅਧਿਆਇ ਬਰ੍ਹਵਾਂ 507 


ਚੌਪਈ 
ਤਿਸੇ ਸਮੇ ਸੋਊ ਚਲ ਆਯੋ । ਹਰਿ ਗੋਬਿੰਦ ਕਾ ਦਰਸ਼ਨ ਪਾਯੋ । 
ਪ੍ਰਸਾਦਿ ਭੇਟ ਆਗੇ' ਪ੍ਰਭ ਧਰੀ । ਔਚਤਿ ਡਾਰਿ ਬਿਨੌ ਅਤਿ ਕਰੀ ॥ 72 ॥ 
ਹਾ ਦੌਹਰਾ 
ਹਰਿ ਗੋਬਿੰਦ ਕੇ ਚਰਨ ਪਰ ਸੀਸ ਧਰਿਯੋ ਤਿਨ ਆਇ । 
ਨਿਜ ਕਰ ਗੁਰੂ ਉਠਾਇਓ ਕਰ ਆਦਰ ਅਧਿਕਾਇ ।। 80।। 
ਚੰਪਈ 
ਪ੍ਰਭ ਜੀ ਤਿਸ ਕਉ ਨਿਕਟ ਬੈਠਾਈ । ਕਰ ਆਦਰ ਪ੍ਰਛਯੋਂ ਮਨ ਲਾਈ । 
ਹਾਥ ਜੌਰ ਤਿਨ ਐਸ ਉਚਾਰਾ । ਤੁਮਰੀ ਕ੍ਰਿਪਾ ਪ੍ਰਭ ਕੁਸਲ ਅਪਾਰਾ ।। 81 ॥ 
ਤਹਿ ਛਿਨ ,ਲਾਗੀ ਗੁਰ ਨਿਕਟਾਯੋਂ । ਹਾਥ ਜੌਰ ਇਮ ਬਚਨ ਅਲਾਯੋ । 
ਪ੍ਰਸਾਦਿ ਤਿਯਾਰ ਪ੍ਰਭੁ ਜੀ ਭਯੋਂ । ਲਿਆਉ ਸ਼ਿਤਾਬ ਗੁਰੂ ਇਮ ਕਹਯੌ ॥ 82 । 
ਤਤ ਛਿਨ ਦੌਰੇ ਸਿਖ ਤਹਿਂ ਬਾਰਾ । ਬਿਜੈਨ” ਲਿਆਏ ਅਨਿਕ ਪ੍ਰਕਾਰਾ । 
ਆਵਤ ਗੁਰ ਭੌਜਨ ਜਬ ਦੇਖਾ । ਜੌਰ ਹਾਥ ਭੌ” ਠਾਂਢ ਅਲੋਖਾ ॥ 83 ।। 
ਚੌਕੀ ਪਰ ਭੌਜਨ ਧਰ ਦਏ । ਕਿ੍‌ਪਾਂ ਸਿੰਧ ਤਿਹ ਬੈਠਤ ਭਏ । 
ਲਾਂਗੀ ਤਬੈ ਪ੍ਰਸਾਦਿ ਵਰਤਾਯੋ । ਦਯਾ ਸਿੰਧ ਕੇ ਅਤਿ ਮਨ ਭਾਯ । 74 । 
ਦੋਹਰਾ 
ਮੰਦਰ ਪਰਮਾਨੰਦ ਕਉ ਦੀਨੋ ਸੀ ਗੁਰ ਆਪਿ । 
ਹਾਥ ਜੌਰ ਆਗਿਆ ਦਈ ਛਕੌ ਗੁਰੂ ਕਰ ਜਾਪਿ॥ 85 ॥ 
ਚੌਪਈ 
ਕਿਪਾ ਸਿੰਧ ਤਬ ਭੌਜਨ ਕੀਨੋ । ਮਨ ਮਹਿ ਹਰਖ ਬਹੁਤ ਤਬ ਲੀਨੇ । 
ਹਾਥ ਸੁਚੇਤ ਗੁਰੂ ਜੀ ਕੀਨੇ । ਛਕ ਪ੍ਰਸਾਦਿ ਮਨ ਆਨੰਦ ਲੀਨੇ । 
ਸੁੰਦਰ ਕਉ ਪ੍ਰਭ ਐਸ ਅਲਾਯੋ । ਪਰਮਾਨੌਦ ਬਹੁਤ ਮਮ ਭਾਯੋ । 
ਨਿਜ ਗ੍ਰਿਹ ਜਹੁ ਨਿਸਾ ਬਰੁ ਗਈ । ਆਏ ਈਹਾਂ ਦੇਰ ਬਹੁ ਭਈ ॥ 86 ॥ 
ਹਾਥ ਜੌਰ ਸ਼ੰਦਰ ਅਸ ਕਹਿਯੋ । ਮਹਾਰਾਜ ਹਮ ਆਨੰਦ ਲਹਿਯੋਂ । 
ਆਜ ਨਿਸਾ ਤੁਮਰੇ ਢਿਗ ਰਰੋ । ਤੁਮਰੀ ਸੇਵਾ ਮਹਿ ਸੁਖ ਲਹ । 87 । 
ਕ੍ਪਾ ਸਿੰਧ ਦੁਇ ਪਲੰਘ ਮੰਗਾਏ । ਦੋਉ ਤਿਨ ਉਪਰ ਬੋਠਾਏ । 
ਤਬ ਲਉ ਜਾਮ ਏਕ ਨਿਸ ਗਈ । ਸੈਗਤਿ ਕਉ ਪ੍ਰਭ ਆਗਿਆ ਦਈ । 88 ॥ 
॥ ਕੁਡਲੀਆ ਛੰਦ ।। 
ਸੰਗਤ ਕਉ ਆਗਿਆ ਦਈ ਜਾਵੇ ਨਿਜ ਨਿਜ ਧਾਮ । 
ਸਤਿ ਨਾਮ ਰਿਦ ਮ਼ਹਿ ਧਰੋ ਹੋਇ ਹੈ ਪੂਰਨ ਕਾਮ ॥। 


ਨ 
£ਦ ਪੰਥ! -ਅਗੁ £% ਪੋਥੀ ਭੌਜਨ _£% ਪੌਥੀ ਭਏ 


508 ਗੁਰ ਬਿਲਾਸ ਪਾਤਸ਼ਾਹ ੬ 


ਹ੍ਰੋ ਹੈ ਪਰਨ ਕਾਮ ਧਾਮ ਸਭ ਸੋਗਤਿ ਚਾਲੀ । 

ਸਤਿਨਾਮ ਰਿਦ ਧਾਰ ਮੌਹ ਮਲ ਸਗਲੀ ਗਾਲਾਂ । 

ਨੈਨ ਨੀ'ਦ ਨਹਿ ਪਰੇ ਗੁਰੁ ਮੁਖਹੁ ਉਚਾਰਹਿ । 

ਜਿਦ ਮਹਿ ਐਸੇ ਪ੍ਰਤੀਤਿ ਕ੍ਰਿਪਾ ਸਿੰਧ ਸਭ ਕੇ ਤਾਰਹਿਂ । 89 ॥ 
ਦਹਰਾ 

ਆਰਤੀ ਸੌਹਲਾ ਤਬ ਪੜਿਯੋ ਦਯਾ ਸਿੰਧ ਰਣਧੀਰ । 

ਏਕ ਚਿਤ ਜੌ ਦਿੜ ਕਰੈ ਬਿਆਪ ਨਾ ਕਾਲ ਸਰੀਰ । 90॥ 
ਚੌਪਈ ਰ 

ਤਬ ਪ੍ਰਭੂ ਜੀ ਨਿਜ ਪਲੰਘ ਬਿਰਾਜੈ । ਕੋਟ ਕਾਮ ਦਿਖ ਮਨ ਮਹਿ ਲਾਜੋ । 

ਸੰਦਰ ਪਰਮਾਨੰਦ ਨਿਸ ਜਾਗੇ । ਕ੍ਰਿਪਾ ਸਿੰਧ ਪ੍ਰੰਮ ਰਜ ਪਾਗੇ ॥ 91 ॥ 

ਸਿਖ ਦੋਇ ਤਬ ਗੁਰ ਨਿਕਟਾਏਂ । ਸਤਿਗੁਰ ਸੇਵਾ ਮਹਿ ਚਿਤ ਲਾਏ । 

ਏਕ ਸਿਖਨ ਬੀਜਨ ਕੌ ਕਰਹੀ । ਸਤਿਗੁਰ ਮੂਰਤ” ਰਿਦ ਮਹਿ! ਧਰਹੀ ॥ 92 ॥ 

ਦੁਤੀ ਸਿਖ ਪ੍ਰੌਮ ਮਨ ਧਰੈ । ਚਰਨ ਪਲੋਟਤ ਰਿਦੇ ਮਨ ਧਰੇਂ । 

ਸੰਦਰ ਪਰਮਾਨੰਦ ਕਉ ਕਹਿਯੋ । ਧੰਨ ਭਾਗ ਇਹ ਸਿਖ ਕੇ ਲਹਿਯੋ ॥ 93 11 
ਸਵੇਯਾ 

ਜਾਹਿ ਨਮਿਤ ਤਪੀ ਤਪ ਸਾਧਤ ਨਾਰਦ ਸਾਰਦ ਅੱਤ ਨਾਂ ਪਾਯੋ । 

ਮਕਰ ਐਔ ਚਤਰਾਨਨ! ਜੁ ਬਹੁ ਪਾਠ ਪੜਿਯੋ ਹਰਿ ਹਾਥ ਨ ਆਯੋ । 

ਖੋਜਤ ਖੋਜਤ ਹਾਰ ਪਰੇ ਨਿਤ ਨੌਤਿ ਹੀ ਨੌਤਿ ਸਭ ਮੁਨਿ ਗਾਯੋ । 

ਸੋ ਗੁਰ ਚਰਨ ਰਿਦੈ ਧਰ ਆਜ ਸੁਭਾਗ ਜਾਗੈ ਸਿਖ ਪ੍ਰੰਮ ਗਹਾਯੋ ॥ $4 ।॥ 

ਰ ਦੋਹਰਾ ਰ 

ਪਰਮਾਨੰਦ ਜੀ ਤਮ ਸੁਨੋ ਇਹ ਸਮ ਕੋਇ ਨ ਆਜ। 

ਇਹ ਸੁਖ ਸਮ ਕਉ ਸੂਖ ਨਹੀ' ਕੋਟ ਬ੍ਹਮੰਡ” ਕੌ ਰਾਜ ॥ 95 ॥ 
ਚੌਪਈ ਰ 

ਚਰਚਾ ਕਰਤ ਪ੍ਰੌੰਮ ਮਨਿ ਭਰੇਂ । ਛਿਨ ਛਿਨ ਮਗਨ ਹੌਤ ਹਰਖਰੇਂ ! 

ਤਬ ਲਉ ਸਵਾ ਪਹਿਰ ਨਿਸ ਰਹੀ । ਸਤਿਨਾਮ ਕੀ ਸਰਤਾ ਬਹੀ । 

ਪ੍ਰਸੌਤਮ ਹਰਖਤ ਪ੍ਰਭੁ ਉਠੈ । ਕ੍ਰਿਸ਼ ਧਾਰ ਅੰਮ੍ਰਿਤ ਤਹਿ ਵਠੇ । 

ਸਭੈ ਸੋਚ ਪ੍ਰਭ ਜੀ ਤਬ ਕਰੀ । ਕੀਨ ਇਸਨਾਨ ਰੀਤਿ ਸਭ ਧਰੀ ॥ 97 ॥ 
ਦੋਹਰਾ 

ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਚਿਤ” ਮਾਨ । 

ਰਾਮਦਾਸ ਅਰਜਨ ਗੁਰੂ ਤਹਿ ਕੌ ਕੀਨ ਧਿਆਨ ॥ 99॥ 


9% ਪੌਥੀ ਪਹਿ ਆਇ _% ਪੌਥੀ ਅੰਤਰਿ _£ਦ ਪੌਥੀ ਬ੍ਰਹਮ) _$£ ਪੋਥੀ ਜਿਿਸਟਿ _$ਅ ਪੋਥੀ ਰਿਦ ' 


ਅਧਿਆਇ ਬਾਰ੍ਹਵਾਂ 509 


ਚੌਪਈ 
ਘਰੀ ਦੋਇ ਬਿਤੀਤਿ ਜਬ ਭਈ । ਕ੍ਰਿਪਾ ਸਿੰਧ ਤਬ ਆਗਿਆ ਦਈ । 
ਫਰਸ ਕਰੋ ਰਾਗੀ ਸੁ ਬੁਲਾਵੇ । ਗੁਰ ਕੀ ਆਸਾ ਵਾਰ ਸੁਨਾਵੇਂ ॥ 99 ॥ 
ਸਨਮੁੱਖ ਆਸਨ ਉਚ ਸੁਹਾਏ । ਸਨਮਾਨ ਸਹਿਤ ਰਾਗੀ ਬੈਠਾਏ । 
ਪਲੰਘ ਤਰੇ ਸਤਿਗੁਰ ਤਬ ਰਾਜੈ । ਦੇਖ ਦੀਵਾਨ ਸਕ੍ਰ ਮਨ ਲਾਜੌ ॥ 100॥ 
ਦੋਹਰਾ 
ਪ੍ਰੋਮ ਧਾਰ ਨਿਜ ਮਨ ਵਿਖੋਂ ਰਾਗੀ ਸ਼ਬਦ ਅਲਾਪ । 
ਐਮਿ੍‌ਤ ਸਰਤਾ ਤਹਿ ਬਹੀ ਗਏ ਦੂਖ ਅਰ ਪਾਪ' ।। 101 ॥ 
ਚੌਪਈ 
ਰਾਗੀ ਭੋਗ ਵਾਰ ਕਾ ਪਾਯੋ । ਕ੍ਰਿਪਾ ਸਿੰਧ ਤਬ ਮੌਲ” ਝੁਕਾਯੋ । 
ਨਿਸ ਤਮ ਦੂਰ ਸੂਰ ਪ੍ਰਗਾਸਾ । ਨਿਖਤ ਲੋਪ ਨਿਰਮਲ ਆਕਾਸਾ ॥ 102 । 
ਹਰਿ ਗੋਬਿੰਦ ਨਿਜ ਸੰਨ ਬੁਲਾਈ । ਕਰੋ ਤਿਆਰੀ ਗਮਨ ਸੁਨਾਈ । 
ਆਪ ਬਾਵਲੀ ਕੌ ਗੁਰ ਚਲੋ । ਸਾਥ ਸਿਖ ਤਬ ਲੀਨੇ ਭਲੋਂ ॥ 103 ॥ 


ਸੇਵਕ ਤਬੈ ਤੁਰੈਗ ਲਿਆਏ । ਕ੍੍‌ਪਾ ਸਿੰਧ ਨਿਜ ਚਰਨ ਚਲਾਏ । 

ਜਗ ਮਿਰਜਾਦਾ ਰਾਖੀ ਸੁਆਮੀ । ਘਟਿ ਘਟਿ ਕੇ ਪ੍ਰਭ ਅੰਤਰਜਾਮੀ ॥ 104 । 
ਦੀਨਾ ਨਾਥ ਹਰਖ ਮਨ ਕੀਨੋ । ਸੁੰਦਰ ਕਰ ਨਿਜ ਕਰ ਧਰ ਲੀਨੇ । 

ਬਾਵਲੀ ਕਾ ਗੁਰ ਦਰਸ਼ਨ ਪਾਈ । ਚਰਨ ਧੂਰ” ਨਿਜ ਮਸਤਕ ਲਾਈ ।। 105 ॥ 


ਸੰਗਤ ਕੋ ਆਗਯਾ ਗੁਰ ਦੇਈ । ਇਸਨਾਨ ਕਰੋ ਸਬ ਦੇਰ ਨ ਹੋਈ । 

ਪੁਨ ਇਸ਼ਨਾਨ ਗੁਰੂ ਜੀ ਕੀਨੋ । ਢ੍ਰਿਜਨ ਦਾਨ ਬਹੁ ਭਾਂਤਨ ਦੀਨੋ । 

ਬਾਬੇ ਗੁਰਦਿਤੇ ਕਰ ਜੌਰੇ । ਬਿਨਤੀ ਕਰਤ ਪ੍ਰਭੂ ਕੀ ਓਰੋਂ । 

ਹੋ ਗੁਰ ਜੀ ਮਮ ਸੋਸ ਨਿਵਾਰਉ । ਜਿਹੇ ਲਗਿ ਤਰੇ ਜਗਤ ਦੁਖ ਭਾਰਊ । 
ਬਾਵਲੀ ਕੀ ਮਹਿਮਾ ਗੁਰ ਕਹੋ । ਮੋ ਮਨ ਉਪਜਿਓ ਸੰਸਾ ਦਹੌ । 

ਸੀ ਮੁਖ ਐਸ ਉਚਾਰੇ ਬਚਨਾ । ਬਾਵਲੀ ਕੀ ਭਾਰੀ ਹੈ ਰਚਨਾ ।। 106 । 


ਦੋਹਰਾ 
ਚੌਰਾਸੀ ਪੌੜੀ ਰਚੀ ਅਮਰ ਗਰੂ ਕਰਤਾਰ । 
ਜੋ ਕੌ ਨਾਇ ਜਪੁਜੀ ਪੜੈ ਸੌ ਤਰਹੈ ਸੋਸਾਰ ।। 107 ॥ 


ਚੌਪਈ 
ਪਾਠ ਜ਼ੌਰਾਸੀ ਜੈ ਨਰ ਕਰਹੈ । ਨਿਹਰੈ ਭਵ ਸਾਗਰ ਕੌ ਤਰਹੈ । 
ਪੁਰਨਮਾਸੀ ਜੌ ਨਰ ਨਾਵੇ । ਮੁਕਤਿ ਭੁਗਤਿ ਸਭ ਘਰ ਲੈ ਜਾਵੈ ॥ 108 ॥ 


£੪ ਪੋਥੀ ਦੂਖ ਸੰਤਾਪ “ਅ ਪੌਥੀ ਮਬ ਏ ਪੌਥੀ ਸਜ $ਤ ਪੋਥੀ ਰਜ 


510 ਗੁਰ ਬਿਲ'ਸ ਪਾਤਸ਼ਾਹੀ ੬ 


ਇਸ ਕੀ ਮਹਿਮਾ ਅਪਰ ਅਪਾਰਾ । ਨਿਜ ਕਰ ਰਚੀ ਅਮਰ ਕਰਤਾਰਾਂ । 
ਕਿਸੀ ਕਾਜ ਕਉ ਮਜਨ ਕਰੈ । ਸੋ ਨਰ ਭਵ ਸਾਂਗਰ ਕੌ ਤਰੈ । 
ਐਸੇ ਕਹ ਗੁਰ ਸੀਸਿ ਨਵਾਇਓ । ਨਮਸਕਾਰ ਕਰ ਸੀਸਿ ਉਠਾਂਯੌ । 
ਪੁਨ ਸੁੰਦਰ ਕੌ ਬਚਨ ਬਖਾਨੇ । ਸੰਦਰ ਸੁਨੇ ਸਾਥ ਬਡਿ ਮਾਨੇ । 110 ॥ 
ਜੌ ਅਸਥਾਨ ਗੁਰੂ ਕੇ ਜਾਨੋ । ਤਾਤਕਾਲ ਮੁਹਿ ਦਰਸ ਦਿਖਾਨੌ । 
ਹਾਥ ਜੋਰ ਸੁੰਦਰ ਪ੍ਰਭ ਆਗੇ । ਚਲਯੋੌ ਸਾਥ ਲੈ ਗੁਰ ਬਡਭਾਗੇ ॥ 111 ॥ 
ਹਰਿ ਗੋਵਿੰਦ ਬੀਥਨ ਮਹਿ ਆਏ । ਅਨਿਕ ਲੰਕ ਤਬ ਦਰਸ਼ਨ ਪਾਏ । 
ਤਬ ਸੁੰਦਰ ਇਹ ਭਾਤ ਉਚਾਰੇ । ਸ੍ਰੀ ਰਾਮ ਦਾਸ ਕੋ ਕ੍ਰਪਾਂ ਨਿਹਾਰੇ ॥ 112 ॥ 
ਧੁਜਾ! ਅਧਿਕ ਤਹਿ ਉਪਰ ਰਾਜੇ । ਸੁਨਿ ਤਿੰਹ ਬੇਨ ਪ੍ਰਭੂ ਸੁਖ ਸਾਜੋ । 
ਖਸ਼ਟਮ ਗੁਰੁ ਤਬੈ ਇਹ ਕੀਨੋ । ਕਰ ਬਦਨ ਚਰਨਾਮਿ੍‌ਤ ਲੀਨੋ ॥ 113॥ 
। ਭੁਜਗ ਛੰਦ ।। 
ਚਲ ਆਪ ਦੀਦਾਰ ਚੌਥਾਰ ਕੇਰੇ । ਲਏ ਸਾਥ ਸੰਦਰ ਤਜੀ ਤਾਤ ਦੇਰੈ । 
ਕੀਓ ਜਾਇ ਦੀਦਾਰ ਸਿੰਧ ਸੁਆਮੀ । ਦਯਾ ਸਿੰਧੁ ਬੋਲੇ ਸਭਾਸੇ ਪੁਜਾਮੀ॥। 114॥ 
ਚੌਪਈ 
ਪੁਨ ਪ੍ਰਭ ਚਲੇਂ ਦਰਸ ਕੇ ਕਾਰਨ । ਗੁਰ ਅਮਰਦਾਸ ਕਿਲੀ ਜਗ ਤਾਰਨ । 
ਤਾਂਹਿ ਦਰਸ ਜਬ ਪ੍ਰਭੂ ਜੀ ਪਾਯੋ । ਦੀਨਾਨਾਂਬ ਧਰ ਹਰਖ ਮਹਾਯੋ । 115। , 
ਗੁਰੂ ਅਮਰਦਾਸ ਜਿਹੇ ਅਤਿ ਚਿਤ ਚਾਈ । ਗੁਰ ਰਾਮ ਦਾਸ ਕੌ ਦੀਨ” ਗੁਰਾਈ । 
ਜਬ ਪ੍ਰਭੂ ਜੀ ਤਿਹ ਦਰਸ਼ਨ ਕੀਨੇ । ਮਨ ਮਹਿ ਹਰਖ ਦਯਾ ਨਿਧ ਲੀਨੋ । 116 ॥ 
ਸੁੰਦਰ ਕੌ ਗੁਰ ਕਹਾ ਸੁਝਾਈ । ਏ ਸਥਾਨ ਕਹੁ ਬਿਧਿ ਸਮਝਾਈ । 
ਪਰਮਾਨੰਦ ਸੁਨ ਪ੍ਰਭ ਕੇ ਬੈਨਾ । ਕਰ ਮਨ ਚਿੰਤ ਭਰੇ ਦੋ ਨੌਨਾ ॥ 117 ॥ 
_ ਪਰਮਾਨੌਦ ਦਿਖਤ ਹਰਿ ਬੌਲੇ । ਪਰ ਰਿਦ ਜਾਨਨਹਾਰਿ ਅਮੌਲੋਂ । ਰ 
ਜਿਹ ਕਾਰਨ ਨੈਨਨ” ਜਲ ਆਵਾ - ਸਤਿ ਬਚਨ ਕਰ ਜੌਰ ਸੁਨਾਵਾ । 1।8॥ 
ਦਹਰਾ 
ਪਰਮਾਨੰਦ ਤਬ ਕਹਿਤ ਭਾ ਪਾਛਲ ਚਰਿਤ ਅਨ੍ਪ । 
ਦਾਸ ਜਾਨ ਮਮ ਤੁਹਿ ਸਦਾ ਤੁਮ ਸਰਬਗ ਸਰੂਪ॥ 119 ॥ 
ਚੌਪਈ 
ਸੀ ਗੁਰ ਅਮਰਦਾਸ ਜਗ ਕਾਰਨ । ਰਚੀ ਬਾਵਲੀ ਜਗ? ਨਿਸਤਾਰਨ । 
ਤਾਂਕੇ ਸੁਤ ਦ੍ਰੇ ਮੌਹਰੀ ਮੌਹਨ । ਬਡੰ ਸੈਤ ਸਭ ਕਉ ਅਤਿ ਸੋਹਨ ॥ 120 ॥ 


'£ਅ ਪੋਥੀ ਥ੍ਰਹ £ਅ ਤੋਂ ਏ ਪੋਥੀ ਧਵਜ! £ ਪੋਖੀ ਦੀਓ “% ਪੌਥੀ ਨੰੜ੍ਰਹਿ 5% ਪੌਥੀ ਲੌਕ 


ਅਧਿਅਐ!ਇ ਬ'ਰ੍ਰਵਾਂ 511 


ਤੁਮਰਾ ਬਾਬਾ ਰਾਮਦਾਸ ਭਿੰਨ । ਸੇਵ ਕਰੈ ਗੁਰ ਕੀ ਵਹੁ ਨਿਸ ਦਿਨ । 
ਹਮਰੋ ਬਾਬਾ ਥਾ ਸਾਵਨ ਮਲ । ਸੇਵ ਕਰੇ ਪ੍ਰਭੂ ਕੀ ਸਭ ਅਘ ਦਲ ।। 121 ॥ 
ਰਾਮਦਾਸ ਬਿਨ ਸਭ ਮਨ ਲਿਆਵਹਿਂ। ਨਿਜ ਗੁਰਿਆਈ ਹਮੋ ਦਿਵਾਵਹਿ । 
ਗੁਰ ਅਮਰ ਦਾਸ ਜਾਨ ਚਿਤ ਲੀਨੌ । ਪਰੀਖਿਆ ਹਿਤ ਅਸ ਕਾਰਨ ਕੀਨੋ ॥ 122॥ 
ਚਹੁਅਨ ਕੌ ਗੁਰ ਕਹਾ ਬੁਲਾਈ । ਰਚੋ ਭੀਤ ਇਹ ਠਾਂ ਮਨ ਲਾਈ. 
ਮੋਹਨ ਮੌਹਰੀ ਭੀਤ ਸਵਾਰੀ । ਅਮਰਦਾਸ ਪਿਖ ਦੀਨੀ ਗਾਰੀ ।। 123 ।। 
ਹੋ ਮੁਗਧੋਂ ਇਹ ਕਿਆ ਤੁਮ ਕਰੀ । ਈਹਾਂ ਨੀਵ ਅਧਿਕ ਤੁਮ ਧਰੀ । 
ਈਹਾਂ ਰਚੋ ਭੀਤ ਮਨ ਲਾਈ । ਤਬ ਤਿਨ ਤੈਸੇ ਕੀਨ ਉਪਾਈ ॥ 124। 

ਰ ਦੌਹਰਾ _ 
ਤੀਨ ਬਾਰ ਐਸੇ ਰਚੀ ਦਿਖ ਅਪਮਾਨ ਗੁਰ ਕੀਨ | 
ਬੇਪਰਵਾਹ ਗੁਰ ਜਾਨ ਕੌ ਭੀਤ ਤਿਆਗਿ ਤਿਨ ਦੀਨ । 125 ॥ 

ਚੌਪਈ 

ਮਮ ਬਾਬੇ ਤੈਸੇ: ਬਚ ਤਿਆਗੇ-। ਮਾਨਤ ਬਚਨ ਤਉ ਹੋਤ ਸ੍ਭਾਂਗੇ । 
ਰਾਮਦਾਸ ਗੁਰ ਆਇਸ”£ ਮਾਨੀ । ਸਪਤ ਬੇਰ ਤਿਨ ਭੀਤ ਰਚਾਨੀ ।। 126 ॥ 
ਗੁਰ ਅਮਰਦਾਸ ਦਿਖ ਕ੍ਰੌਧ ਲਿਆਵੈ । ਅਸ ਨਹਿੰ ਚਹੀ ਕਹਿ ਭੀਤ ਗਿਰਾਵੈ । 
ਰਾਮਦਾਸ ਪਨ ਬਿਨਤੀ ਕਰੀ । ਦਾਸ ਜਾਨ ਬਖਸ਼ੇ ਇਹ ਘਰੀ ।। 127 ॥ 
ਹਮ ਮਾਨਸ ਸਦ ਭੁਲਨਹਾਰੇ । ਤੁਮ ਬਖਸਿੰਦ ਸ ਪਤਿਤ ਉਧਾਰੇ । 
ਅਵਰ ਭੀਤ ਅਬ ਰਚਉ” ਬਨਾਈ । ਕਿਪਾ ਸਿੰਧ ਕੌ ਜੋ ਮਨ ਭਾਈ ॥ 128॥ 
ਛਲ ਬਿਹੀਨ ਸੁਨ ਤਿਨ ਕੀ ਬਾਨੀ । ਅਮਰ ਦਾਸ ਬੌਲੇ ਬਡ ਗਿਆਨੀ । 
ਧੰਨ ਧੰਨ ਤੁਮ ਹੋ ਰਾਮਦਾਸ । ਗੁਰ ਨਾਨਕ ਤੁਮ ਰਿਦੈ ਨਿਵਾਸ ॥ 129 ॥ 


ਸਪਤ ਬਚਨ ਤਮ ਹਮਰੇ ਮਾਨੇ । ਸਪਤ ਗੁਰਿਆਈ ਦੀਨ ਮਹਾਨ । 
ਸਪਤ ਗੁਰਿਆਈ ਤਮਰੇ ਹੋਵੇ । ਸਭ ਸਿਖਨ ਕੇ ਸੰਕਟ ਖੋਵੈ ।। 130 ॥ 


ਅਸ ਕਹਿ ਤਬ ਨਿਜ ਗਰੈ ਲਗਾਯੋ । ਨਿਜ ਪਦ ਅਭੈ ਸੁ ਤਾਂਹਿ ਦਿਵਾਯੋਂ । 
ਪੈਸੇ ਪੰਚ ਨਲੱਰ ਮੰਗਾਈ । ਰਾਮਦਾਸ ਕਉ ਦੀਨ ਗ੍ਰਰਾਈ । 131 ॥ 


ਰਾਮਦਾਸ ਗੁਰ ਈਹਾਂ ਬਹਾਏ । ਅਮਰ ਦਾਸ ਗੁਰ ਬਚਨ ਅਲਾਏ 1 
ਪੁਰਬ ਬਚਨ ਸਤਿ ਅਬ ਭਏ । ਤੀਨ ਜਨਮ ਹਮਹੁੰ ਧਰ ਲਏ ॥ 132॥ 


ਚੌਥੇ ਜਨਮ ਗੁਰ ਦੀਨ ਗੁਰਾਈ । ਤੁਮਰੀ ਬਸਤ ਤੁਮਹਿ ਘਰ ਆਈ । 
ਅਸ ਕਹਿ ਤਬ ਗੁਰ ਮੌਲ” ਝੁਕਾਯੌ । ਰਾਮਦਾਸ ਤਬ ਗੁਰੁ” ਕਹਾਯੋ ॥ 133 ॥ 


“ਤ ਪੁ ਥੀ ਅਗੁਯ! “ਅ ੫੫੧ ਮਾਥ ££ ਪੋਥੀ ਸਤਿਗੁਰ 


512 ਗੁਰ ਬਿਲ'ਸ ਪਾਤਸ਼ਾਹੀ ੬ 


ਦਹਰਾ 
ਇਹੀ ਚਿੱਤ ਮੋ ਮਨ ਭਈ ਜੇ ਬਾਬਾ ਬਚ ਮਾਨ । 
ਮਮ ਪ੍ਰਤਾਪ ਅਸ ਹੋਤ ਅਬ ਬਖਸ਼ਹੁੰ ਭੂਲ ਅਜਾਨ ।। 134 ॥ 
ਸੋਰਠਾ 
ਪਤਮਾ ਨੰਦ ਬਚ ਦੀਨ ਹਰਿ ਗੋਵਿੰਦ ਜਬਹੀ ਸਨ । 
ਭਏ ਕਿਪਾਲ ਪ੍ਰਬੀਨ ਤਿਸੈ ਦੇਤ ਅਸ ਬਰ ਭਏ ॥ 135 ।। 
ਚੌਪਈ 
ਬੁੰਗਾ ਹਮਰੋ ਤਖਤ ਅਕਾਲ । ਸਿਖਨ ਕੋਉ ਹਮ ਦੀਨ ਕ੍ਰਿਪਾਲ । 
ਤਹਿ ਸਿਖਨ ਕਉ ਮਿਲ ਸੁਖ ਪਾਵਹਿ । ਤੁਮਰੀ ਅੰਸ ਸੁ ਪੂਜ ਕਰਾਵਹਿ ॥ 136 ॥ 
ਸਭ ਸੁਖ ਭੋਗੇ ਅੰ ਤਰਮਾਰੀ । ਸਤਿ ਬਾਤ ਹਮਰੀ ਨਿਰਧਾਰੀ । 
ਅਸ ਕਹਿ ਮੰਜੀ ਸੀਸ ਨਿਵਾਯੋ । ਪਰਕਰਮਾ ਕਰ ਮਨਿ ਹਰਖਾਯੋਂ ॥ 137 ॥ 
ਬਹੁਰੋ ਥੰਮ ਕਾ ਦਰਸ਼ਨ ਪਾਯੋ । ਕ੍ਰਿਪਾ ਸਿੱਧੁ ਤਿਹ ਅਗ ਸਿਧਾਯੋਂ ।। 
ਤਬ ਸ਼ੰਦਰ ਕਹਿ ਕਿ੍‌ਪਾ ਨਿਧਾਨਾ । ਇਹ ਤੁਮ ਪਿਤ ਕੇ ਜਨਮ ਸਥਾਨਾ । 138 ॥ 
ਅਸ ਸੁਨ ਹਰਖ ਗੁਰੂ ਜੀ ਕੀਲੇ । ਮਨ ਮਹਿ ਦਾਨ ਦੀਨ ਅਤਿ ਭੀਨੌ । 
ਨਿਜ ਪਿਤ ਜਨਮ ਥਾਨ ਸੁਨ ਹਰਖੇਂ । ਕਰੀ ਇਛ ਫਰਲਨ ਨਭ ਬਰਖੇ ॥ 139 ॥ 
ਕਰ ਬਿਨਤੀ ਤਹਿ ਬਾਰੇ ਬਾਰਾ । ਦੀਨਾ ਨਾਥ ਗੁਰ ਅਗ੍ਰ ਸਿਧਾਰਾਂ । 
ਚੌਬਾਰੇ [ਬਾਬੇ] ਮੋਹਨ ਕੇ ਗਏ । ਦਰਸ਼ਨ ਕਰ ਗੁੰਰ ਹਰਖਤ ਭਏ ॥ 140 ।) 
ਰ ਸਵੇਯ 
ਪ੍ਰਭ ਜੀ ਤਬ ਦੇਖ ਦਿਦਾਰ ਤਿਸੈ ਤਬ ਸੁੰਦਰ ਤੇ ਪੁਛ ਬਾਤ ਪੁਰਾਨੀ । 
ਇਸ ਕੀ ਬਿਧਿ ਅਗ੍ਰਜ ਮੋਹਿ ਕਹੇ ਤਬ ਸੁੰਦਰ ਸੁਧ ਸੁਨਾਤ ਕਹਾਨੀ । 
ਕਾਰਨ ਆਇ ਈਹਾਂ ਤੁਮਰੋ ਪਿਤ ਅਰਜਨ ਜੀ ਅਤਿ ਸੁਧ ਗਿਆਨੀ । 
ਸ੍ਰੀ ਮੁਖ ਛੱਤ ਰਚਿਓ ਇਹੁ ਠਾਂ ਅਤਿ ਬੈਠ ਸੁ ਮੰਦਰ ਉਚ ਮਹਾਨੀ ।। 141 ॥ 
ਦੋਹਰਾ 
ਕਿਪਾ ਸਿੰਧ ਅਸ ਬਚਨ ਸੁਨ ਸ਼ਰੰਦਰ ਧੰਨ ਉਚਾਰ । 
ਕਰ ਬੰਦਨ ਬਹੁ ਬਾਰ ਤਬ ਆਗੇ ਚਲੋ ਮੁਰਾਰ ।। 142 ॥ 
ਸੋਰਠਾਂ 
ਸੰਦਰ ਪਰਮਾਨੰਦ ਹਾਥ ਜੌਰ ਬਿਨਤੀ ਕਰੀ । 
ਹੇ ਪ੍ਰਭੁ ਸੁਖ ਮਾਕੋਦ ਦਰਸ ਕਰੋਂ ਗੁਰ ਥਾਨ ਜਹਿੰ । 143 ॥ 
ਚੌਪਈ ਰ 
ਗੁਰ ਅਮਰਦਾਸ ਜੀ ਬੀਬੀ ਭਾਨੀ । ਰਾਮਦਾਸ ਜੀ ਗੁਰ ਬਡ ਗਯਾਨੀ । 
ਇਨ ਕੇ ਦੇਹੁਰੇ ਜਹਾਂ ਸਥਾਨਾਂ । ਸੋ ਪਿਖੀਏ? ਪ੍ਰਭ ਕ੍ਰਿਪਾ ਨਿਧਾਨਾ / 144 11 


੫ਅ ਪੰਥੀ ਵਿਚੋ “ਅ ਪੌਥੀ ਨਿਹਾਂਰੀਏਂ 


ਅਧਿਅ'ਦਿ ਬਾਰ੍ਵਾੰ . $123 


ਅਸ ਬਚਨ ਸੁਨ ਭਏ ਪ੍ਰਸੰਨ । ਸ੍ਰੀ ਮੁਖ ਕਹਯੋਂ ਤਿਨੈ ਧੈਨ ਧੈਨ । 
ਸ਼ੀਘਰ ਚਲਤ ਭਏ ਗੁਰ ਤਹਾਂ । ਗੁਰ ਅਮਰਦਾਸ ਤਨ ਦਾਹਿਯੋ ਜਹਾਂ 1 145 ॥ 
ਹਰਿ ਗੋਵਿੰਦ ਗੁਰ ਬਿਨਤੀ ਕਰੀ । ਚਰਨ ਧਰ ਨਿਜ ਮਸਤਕ ਧਰੀ । 
ਹਰਿ ਗੋਵਿੰਦ ਪੁਨ ਚਾਲੇ ਤਹਾਂ । ਗੁਰ ਰਾਮਦਾਸ ਕਾ ਦੇਹੁਰਾ ਜਹਾਂ ।। 146 ॥ 
ਨਮਸਕਾਰ ਕਰ ਬਾਰੌਬਾਰਾ । ਪਰਕ੍ਰਮਾ ਕਰ ਪ੍ਰਭ ਅਗ ਸਿਧਾਰਾਂ । 
ਬੀਬੀ ਭਾਨੀ ਦੇਹੁਰਾ ਜਹਾਂ । ਕੀਨ ਪ੍ਰਨਾਮ ਪ੍ਰਭੂ ਪੁਨ ਤਹਾਂ ॥ 347 ॥ 
ਦੌਹਰਾ 
ਤੀਰ ਬਿਪਾਸਾ ਕੇ ਭਏ ਸ੍ਰੰਦਰ ਗੁਰ ਅਸਥਾਨ । 
ਈਹਾਂ ਸਿਖ ਨ ਕੌ ਰਹੈ ਭਏ ਸੁ ਬਹੁਤ ਹੈਰਾਨ ॥ 148 । 
ਸੋਰਠਾ 
ਪਤੇ ਖਿਲਰੇ ਦੇਖ ਪੰਛੀ ਕੀ ਬਿਠ ਤਿਹ ਪਰੀ । 
ਕੀਨੋ ਬਚਨ ਅਲੇਖ ਸਮਾ ਪਾਇ ਸਰਤਾ ਬਹੈ ॥ 149 ॥ 
ਚੰਪਈ 
ਲੌਪ ਬਿਪਾਸਾ ਇਨ ਕੌ ਕਰਹੈ । ਸਮਾ ਪਾਇ ਇਹ [ਦ੍੍‌ਸਟਿ]' ਨਾਂ ਪਰਹੈ । 
ਐਸ ਬੈਨ ਕਹਿ ਸਿਖ ਬੁਲਾਯੋ । ਲਿਆਉ ਤੁਰੌਗ ਸੀਘਰ ਦਿਸਾਯੋ ॥ 150 ॥ 
ਸੰਦਰ ਪਰਮਾਨੰਦ ਤਬ ਬੋਲੋ । ਹਾਥ ਜੌਰ ਕਹਿ ਬਚਨ ਅਮੌਲੋਂ । 
ਪ੍ਰਭ ਜੀ ਈਹਾਂ ਕਰੋ ਨਿਵਾਸਾ । ਪੂਰਨ ਕਰੋ ਸਭਨਿ ਕੰ ਆਸਾ ॥ 121 ॥ 
ਤਹਿਂ ਬਿਨਤੀ ਸੁਨ ਦੀਨ ਦਿਯਾਲਾ । ਭਏ ਪ੍ਰਸੰਨ ਬਹੁਤ ਕ੍ਰਿਪਾਲਾ । 
ਧੀਰਜ ਤਿਨ ਕੌ ਦੀਨ ਅਪਾਰਾ । ਹਮਰੋਂ ਜਾਵਣ ਸੀਘ੍ਰੰ ਧਾਰਾ ॥ 152 ॥ 
ਕਟੰਬ£ ਹਮਾਰਾ ਇਹ ਠਾਂ ਰਹੇ । ਤੁਮ ਅਨੰਦ ਸਦ ਮਨ ਮਹਿ ਲਹੇਂ । 
ਹਮ ਨੇ ਕਰਨੇ ਕਾਮ ਅਨੇਕਾ । ਤਮ ਮਨ ਧਾਰ ਸਦਾ ਬਿਬੇਕਾ ।! 153 ।। 
ਬਚਨ ਅਮੌਲ ਗੁਰੂ ਕੇ ਜਾਨ । ਸੁੰਦਰ ਪੁਰਮਾਨੌਦ ਸਜਾਨ । 
ਘਨੇ ਸਿਖ ਜੋ ਆਏ ਸਾਥਾ । ਸਭਨ ਨਿਵਾਯੋ ਗੁਰ ਪਗ ਮਾਥਾ । 124 ।। 
ਸੈਦਰ ਕਉ ਗੁਰ ਐਸ ਉਚਾਰਾ । ਰਿਦਿ ਮੰਹਿ ਧਰੋ ਨਾਮ ਕਰਤਾਰਾ । 
ਵਾਹਿਗੁਰੂ ਤੁਮਰੇ ਅੰਗ ਸੰਗਾ । ਸੁਧਾ ਪਾਨ ਕਰ ਨਾਮ ਅਭੈਗਾ ॥ 155 ।। 
ਦੋਹਰਾ 
ਸਭ ਕਉ ਪ੍ਰਭੂ ਆਗਯਾ ਦਈ ਜਾਵਰੁੰ ਨਿਜ ਨਿਜ ਧਾਮ । 
ਅਮਰ ਗੁਰੂ ਰਿਦ ਮਹਿ ਧਚੋ [ਪ੍ਰਨਿ?” ਹ੍ਰੋ ਹੈ ਕਾਮ ॥ 156 ॥ 
ਰ ਸੋਰਠਾ 
ਚੜੇ ਤੁਰੇਗ ਮੁਰਾਰ ਗੁਰੂ ਨਾਨਕ ਕੌ ਧਿਆਨ ਧਰ । 
ਬਿਪਾਸਾ ਉਤਰੇ ਪਾਰ ਅਗਰ ਚਲੋ ਸੰਗ ਸਿਖ ਬਹੁ ॥ 157 । 


19 ਪ੍ਥ ਵਿਚੋ' “ਅ ਪੋਥੀ ਪਰਿਵ!ਰ “ਐਅ ਪੌਥੀ ਵਿਚੋਂ 


514 ਗੁਰ ਬਿਲਾਸ ਪਾਤਸ਼ਾਹੀ ੬ 


ਰਹਸਾਵਲ ਛਦ 
ਗੁਰੂ ਦੀਨ ਦਿਆਲਾ । ਅਨੰਦ ਬਿਸਾਲਾਂ । 
ਮਲਾਨੁੰ ਸੁ ਬੋਲਯੋ । ਸਦਰ ਬੈਦ ਤੋਲਯੌਂ । 158 ॥ 
ਤਿਨੈ ਹਾਥ ਜੌਰੇ । ਮਹਾਰਾਜ ਮੌਰੇ । 
ਕ੍ਰਿਪਾ ਆਪ ਕੀਜੈ । ਸਿਦਕ ਦਾਨ ਦੀਜੈ ॥ 159 ।। 
ਦੀਯੌ ਸਿਦਕ ਭਾਰੀ । ਗੁਰੂ ਅਫਤਾਰੀ । 
ਧੰਨ ਬਹੁਤ ਦੀਨੋ । ਬਿਦਾ ਤਾਸ ਕੀਨੋ ॥ 160। 
੍ ਦੋਹਰਾ 
`ਬਾਬੇ ਗੁਰਦਿਤੇ ਕਹਾ ਹੇਂ ਪ੍ਰਭੂ ਦੀਨਾ ਨਾਥ । 
ਗੋਇੰਦਵਾਲ ਨਿਹਾਰ ਕੋ ਮੌ ਮਨ ਭਯੋਂ ਸਨਾਥ ॥ 161 । 
| ਕੌਠ ਅਤਖਣ ਛਦ ॥ 
ਹਰਿ ਗੋਬਿੰਦ ਕਹ ਭੇਦ ਕਹੋ ਤਹਿੰ । ਗੋਇੰਦਪੁਰੀ ਸਮਾਨਹਿ ਹੈ ਮੁਹਿੰ । 
ਬਿਪਾਸਾ ਤੀਰ ਜੌ ਨਾਇ ਬਿਨਾਗਤਿ । ਸੋ ਤਰਹੈ ਜੋ ਲਹੈ ਚਰਨਾਮਿ੍‌ਤ । 162 1 
ਚਾਰ ਪ੍ਰਕਾਰ ਘਨੀ ਸੰਗਿ ਸੈਨਾ । ਮਧ ਬਿਰਾਜਤ ਲਾਜਤ ਸੈਨਾ । 
ਉਤ ਕੌਲਾਂ ਨਿਤ ਚਿੰਤ ਸੁਧਾਰੇ । ਰੈਨ ਦਿਵਸ ਸ੍ਰੀ ਗੁਰੂ ਸਮਾਰੇ ॥। 163 ॥ 
ਜਜਰ ਭਯੋ ਝੁਰ ਝਾਝਰ ਜਿਉ ਤਨ । ਭਾਖਤ ਸ੍ਰੀ ਸੁਖ ਸਿੰਧੁ ਵਿਖੋ ਮਨ । 
ਕਿਉ ਨਹਿੰ ਆਏ ਬੈਰ ਨਿੰਕਦਨ । ਸੋਭਤ ਕੌਠ ਅਭੂਖਨ ਛੌਦਨ ॥ 164॥ 


"ਜਲ, 


ਦਹਰਾ 
ਗੁਰ ਅਰਜਨ ਜੀ ਜੋ ਰਚਯੋ ਸੁੰਦਰ ਪੁਰ ਕਰਤਾਰ । 
ਅਰਧ ਜਾਮ ਦਿਨ ਕੇ ਰਹੇ ਪਹੁੰਚੇ ਤਹਾਂ ਮੁਰਾਰ ॥ 165 ॥ 

ਚੌਪਈ 
ਪ੍ਰਿਥਮੇ ਖੰਭ ਜੀ ਦਰਸ਼ਨ ਆਏ । ਦੇਖ ਦਿਦਾਰ ਪ੍ਰਭ ਸੁਖ ਪਾਏ । 
ਨਮਸਕਾਰ ਕਰ ਉਸਤਤਿ ਕਰੀ । ਆਨੰਦ ਬਹੁਤ ਭਯੋ ਤਹਿੰ ਘਰੀ ।। 166 ॥ 
ਏਕ ਘਰੀ ਗੁਰ ਬੈਠਤ ਭਏ । ਪੁਰ ਜਨ ਮਿਲ ਪੁਨ ਤਿਹ ਠਾਂ ਅਏ । 
ਨਮਸਕਾਰ ਸਭਹਨ ਆਇ ਕਰੀ । ਮੌਹ ਫਾਸ ਸਭਹਨ ਕੀ ਹਰੀ । 167 ॥ 
ਕਸਲ ਅਨੌਦ ਗੁਰ ਕੀ ਸਭ ਲੌ ਕੇ । ਚਲੇ ਸਿਤਾਬ ਧੀਰ ਤਹਿ ਦੌਂਕੇ । 
ਰੌਲਾਂ ਮਨ ਮਹਿ ਐਸ ਬਿਚਾਰੇ । ਮੋਹਿ ਬਿਸਾਰਿਓ” ਗੁਰੁ ਕਰਤਾਰੇ ॥ 168 ॥ 
ਤਬ ਲਉ ਸਤਿਗੁਰ ਆਏ ਤਹਾਂ । ਕੌਲਾਂ ਬਸਤ ਰੋਨ ਦਿਨ ਜਹਾਂ । 
ਕੌਲਾਂ ਸੁਨੈ ਅਏ ਗੁਰੁ ਤਬਹੀ । ਭੂਲੀ ਨਿਜ ਸਰੀਰ ਸੁਧ ਸਭਹੀ।। 169 ॥ 


ਲਤ ਦਿ ਇਤ 
1੩ ਪੌਥੀ ਗੁਰ _“£ ਪੌਥੀ ਤਿਆਗਪਯੋ _ 


ਅਧਿਆਇ ਬਾਰ੍ਹਵਾਂ 


ਦੋਹਰਾ 
ਸਨਮੁਖ ਆਵਤ ਦੇਖਕੈ ਕ੍ਰਿਪਾ ਸਿੰਧਾਂ ਸੁਖ ਮਾਨ । 
ਹੈ ਪ੍ਰਸੰਨ ਉਡਿਓ ਚਹੈ ਪਹੁੰਚੇ ਕ੍ਰਿਪਾ ਨਿਧਾਨ ।। 170 ।/ 
ਸੋਰਠਾ 
ਅਤਿ ਕ੍ਰਿਸ ਤਨ ਭਯੋ ਪੀਰ ਕੌਲਾਂ ਅਤਿ ਹੀ ਪ੍ਰੰਮ ਸੌ । 
ਪੁਰਬ ਭਯੋ ਸਰੀਰ ਸਤਿਗੁਰ ਰੂਪ ਨਿਹਾਰ ਕੈ॥ 1711 
ਚੌਪਈ 
ਹੈ ਪ੍ਰਸੈਨ ਅਸ ਬਚਨ ਉਚਾਰੇ । ਹੇ ਪ੍ਰਭ ਦੀਨਾ ਨਾਥ ਮੁਰਾਰੇ । 
ਸਫਲ ਜਨਮ ਮੋਰਾ? ਅਬ ਭਯੋ । ਜਨਮ ਮਰਨ ਸੈਸਾ ਮਿਟ ਗਯੋ ।। 172 । 
ਅਸ ਕਹਿ ਗੁਰ ਚਰਨਨ ਤਬ ਪਰੀ । ਧੂਰ ਚਰਨਨ ਨਿਜ ਮਾਥੇਂ ਧਰੀ । 
ਉਠਹੁ ਉਠਹੁ ਸਤਿਗੁਰ ਅਸ ਕਹੇ । ਸਭੇਂ ਪਾਪ ਅਬ ਤੁਮਰੇ ਦਹੇ । 173 ॥ 
ਚੌਪਈ 
ਯਹਿ ਚਰਨਨ ਲਗ ਪਏ ਨਿਹਾਲਾ । ਹੇ ਪ੍ਰਭ ਕਿਉ” ਛੌਡਉ” ਤਤਕਾਲਾ । 
ਧੀਰਜ ਦੈ ਤਹਿ ਸੀਸ ਉਠਾਯੋਂ । ਕ੍ਰਿਪਾ ਸਿੰਧ ਅਸ ਬੈਨ ਅਲਾਯੋਂ ॥ 174 ॥ 
ਨਿਜ ਡੇਰੇ ਕਉ ਮੈਂ? ਅਬ ਜਾਵਉ' । ਭਲਕੇ ਮੈ' ਤੁਮਰੇ ਪਹਿ ਆਵਊ । 
ਚਾਰ ਘਰੀ ਦਿਨ ਰਹਿ ਜਬ ਜਾਵੈ । ਤੁਮਰੇ ਅੰਤ ਸਮਾ ਤਬ ਆਵੈ ।। 175 0 
ਦੋਹਰਾ 
ਸਤਿਨਾਮ ਮੌਤ ਜਪੋ ਸਭ ਬੈਧਨ ਕਉ ਤਿਆਗ । 
ਯਾ ਜਗ ਕੋਈ ਨਹਿ ਭਯੋ ਤਮਰੇ ਸਮ ਬਡ ਭਾਗ ।। 376।। 
ਚੌਪਈ ਰ 
ਅਸ ਕਹਿ ਸੀ ਗੁਰ ਖੋਮ ਜੀ ਆਏ । ਪ੍ਰਨਾਮ ਕੀਨ ਧਰ ਹਰਖ਼ ਸਹਾਏ । 
ਬਹੁਤ ਅਪਾਰ ਦੀਵਾਨ ਲਗਾਯੋਂ । ਸਬ 'ਸਿਖਨ ਮਿਲ ਦਰਸਨ ਪਾਯੋ ॥ 1774 
ਸਵੈਯਾ 
ਆਵਤ ਸਿਖ ਅਪਾਰ ਤਹਾਂ ਗੁਰ ਦਰਸਨ ਮੈਂ ਜਿਨ ਕੀ ਮਤਿ ਭੀਨੀ । 
ਪੁਜ ਚੜਾਵਤ ਹੈ" ਬਹੁ ਭਾਂਤਨ ਬਾਰਹਿ ਬਾਰ ਸੁ ਬਦਨ ਕੀਨੀ । 
ਰਾਗੀ ਸੁ ਗਾਵਤ ਰਾਗ ਤਹਾਂ ਬਹੁ ਆਸਹਿ ਰਾਗ ਜਿਨੈ ਚਿਤ ਚੀਨੀ । 
ਮਨ ਇਛਤ” ਜੋ ਚਿਤ ਚਾਹਤ ਹੈ ਗੁਰ ਧਾਰ ਕ੍ਰਿਪਾ ਸਭ ਪੂਰਨ ਕੀਨੀ ॥ 178 ॥ 
ਰ ਦੋਹਰਾ 
ਅਤਿ ਰੁਚ ਸਿਉ ਸੌਦਰ ਪੰੜਿਯੋ ਰਾਂਗੀ ਬੁਧਿ ਪ੍ਰਬੀਨ । 
ਸਾਧੂ ਪਾਠ ਰਹਿਰਾਂਸ ਕਾ ਕੀਨਾ ਹੋਇ ਅਧੀਨ ।। 179 1੧ 


$% ਪੌਥੀ) ਨਿਧਾਨ “ਅ ਪੌਥੀ ਹਮਰਾ “ਅ ਤੇ ਦ ਖੌਥ) ਹਉ “ਅ ਪੋਬੀ ਬਾਂਡਡ 


516 ਗੁਰੇ ਬਿਲਾਸ ਪਾਂਤਜ਼ਾਹੀ ੬ 


ਰ ਝੁਲਨਾ ਛੰਦ 
ਭੋਗ ਰਹਿਰਾਸ ਕਾ ਸੌ ਸੁਨਯੋਂ ਪ੍ਰਭੁ ਜੀ ਡੇਰੇ ਨਿਜ ਆਪਨੇ ਪਿਆਨ ਕੀਨਾ । 
ਹਾਥ ਜੌਰ ਕੈ ਸਿਖ ਅਰਦਾਸ ਕੀਨੀ ਕਿ੍‌ਪਾ ਸਿੰਧ ਉਪਦੇਸ ਤਿਹ ਗਿਆਨ ਦੀਨਾਂ । 
ਨਿਜੈ ਇਛ ਜੋਉ ਚਿੰਤ ਚਾਹਤੇ ਥੇ ਸਭੇ ਸੌਗਤੀ ਸਿਉ ਵੌਰ ਮਾਂਗ ਲੀਨਾ । 
ਦਯਾ ਸਿੰਧ ਸੌ ਜਾਇ ਨਿਵਾਸ ਕੀਓ ਜੈਗ ਜਾਹਿ ਸੋਮਾਨ ਨਾਂ ਕੋਇ ਚੀਨਾ ॥ 180। 
ਦੋਹਰਾ 
ਭੋਜਨ ਕੀਨੋ ਹਰਖ ਸਿਉ ਸਤਿਗੁਰ ਦੀਨ ਦਯਾਲ । 
ਪਲੰਘ ਬਿਰਾਜੇ ਕ੍ਰਿਪਾਨਿਧਿ ਦੀਨਾ ਨਾਥ ਦਿਆਲ ।। 181 ॥ 
ਚੌਪਈ ਰ 
ਏਕ ਜਾਮ ਨਿਸ ਰਹਿ ਦੋ ਘਰੀ । ਹਰਖ ਉਠੇ ਸਤਿਗੁਰ ਨਰ ਹਰੀ । 
ਨਿਜ ਦਾਸਿਨ! ਸਿਉ ਬਚਨ ਉਚਾਰਿਯੋਂ । ਗੁਰ ਅਰਜੁਨ ਨਿਜ ਹਾਥ ਸਵਾਰਿਯੋ ।।182॥ 
ਸਕ੍ਰ ਗੈਗ ਜਹ ਨਾਮ ਸੁਹਾਈ । ਕਰੋ ਇਸਨਾਨ ਤਹਾਂ ਮਨ ਲਾਈ । 
ਤਤ ਛਿਨ ਸ੍ਰੀ ਗੁਰ ਪਹੁੰਚੇ ਤਹਾਂ । ਸਕਰ-ਗੈਗ ਤੀਰਥ ਹੈ ਜਹਾਂ । 183 ।। 
ਜਾਇ ਪ੍ਰਨਾਮ ਕੀਨੇ ਮਨ ਲਾਈਂ । ਸਭ ਸਿਖਨ ਮਿਲ ਬਚਨ ਅਲਾਈ । 
ਸਕਰ ਗੋਗ ਕੀ ਕਥਾ ਸੁਹਾਈ । ਹੈ ਗੁਰ ਕਹੋ ਸਭੀ ਚਿਤ ਲਾਈ ।। 184॥ 
ਕਿਹ ਕਾਰਨ ਇਹ ਨਾਮ ਧਰਾਯੋ । ਕ੍੍‌ਿਪਾ ਸਿੱਧ ਨਿਜ ਮੁੱਖ ਜੋ ਗਾਂਯੋ । 
ਤਿਹ ਬਿਨਤੀ ਸੁਨ ਗੁਰ ਤਬ ਬੋਲੇ । ਅਮ੍ਰਿਤ ਬਚਨ ਰਿਦੈ ਝਕ ਝੋਲੇ ॥ 185 ॥ 
ਦੋਹਰਾ 
ਹਰਿਗੋਬਿੰਦ [ਗੁਰ] ਐਸੇ ਕਹਿਯੋ ਸੁਨੋ ਸਿਖ ਨਿਰਧਾਰ । 
ਗੁਰ ਅਰਜਨ ਜੀ ਇਹੁ ਧਰਿਯੋ ਸਗਰ ਗੈਗ ਸੁਭ ਚਾਰ॥ 196॥ 


ਸੋਰਠਾ 
ਬੋਲੇ ਸਿਖ ਪ੍ਰਬੀਨ ਮਹਾਰਾਜ ਬਿਨਤੀ ਸਨ । 
ਕੌਨ ਹੇਤ ਚਿਤ ਚੀਨ ਗੁਰ ਅਰਜਨ ਜੀ ਇਹ ਧਰਿਯੋਂ ॥ 187 । 
ਚੰਪਈ 
ਅਤਿ ਰੁਚਿਵਾਨ ਸੁਨੇ ਸਿਖ ਬੈਨਾ । ਧਾਰ ਕ੍ਰਿਪਾ ਬੋਲੋ ਸੁਖ ਐਨਾ । 
ਸਨੋ ਸਿਖ ਇਕਚਿਤ ਮਨ ਲਾਈ । ਸਕਰ ਗੈਗ ਕੀ ਕਥਾ ਸੁਹਾਈ ॥ 188 ॥ 
ਏਕ ਸਮੇ' ਗੁਰ ਅਰਜਨ ਗਿਆਨੀ । ਦੀਵਾਨ ਲਾਏ ਬੈਠੇ ਇਹ ਥਾਂਨੀ । 
ਆਯੋ ਵਿਸਾਖੀ ਮੇਲਾ ਭਾਰੀ। ਆਵਤ ਸੈਗਤਿ ਬਹੁਤ ਅਪਾਰੀ ।। 189 । 


1ਅ ਪੰਥੀ ਪ੍ਰੰਮ “ਅ ਤ ਦ ਪੌਥੀ ਸ਼ੰਵਕ 8 ਤੋਂ ਏ ਪੋਥੀ ਵਿਚੋਂ 


ਅਧਿਆਇ ਬਾਰ੍ਵਾਂ _ 517 


ਦੇਜ ਦੇਸਾਂ ਕੀ ਸੰਗਤਿ ਆਵੈ । ਭਾਂਤ ਭਾਂਤ ਕੀ ਪ੍ਰਜ ਚੜਾਵੈ । 
ਅਸਟ ਦਿਵਸ ਮੋਲੋਂ ਮਹਿ ਰਹੇ । ਨਰ ਨਾਰੀ ਮਨ ਆਨੰਦ ਲਹੇ ॥ 190 ।। 
ਤਬ ਲੌ ਏਕ ਸਿਖ ਤਹਿ ਆਯੋ । ਹਾਥ ਜਰ ਇਮ ਬਚਨ ਅਲਾਯੋਂ । 
ਮਹਾਰਾਜ ਮੈਂ ਗੈਗਾ ਜਾਉ । ਕਰ ਇਸ਼ਨਾਨ” ਬਹੁਰ ਫਿਰ ਗਾਉ” ॥ 121। 
ਦੋਹਰਾ 
ਗੁਰ ਅਰਜਨ ਐਸੋ ਕਹਯੋ ਇਹ ਠਾਂ ਕਰ ਇਸਨਾਨ । 
ਗੰਗਾ ਸਮ ਹੈ ਇਹ ਰਚਿਓ ਸਕਰ ਗੈਗ ਸ਼੍ਭ ਥਾਨ ॥ 192 ॥ 
ਸੋਰਠਾ 
ਕੋਲਯੋ ਸਿਖਯ ਬਹੌਰ ਮਹਾਰਾਜ ਆਗਿਆ”? ਕਰੋਂ । 
ਹੈ ਗੁਰ ਸਭ ਸਿਰਮੌਰ ਗੌਗਾ ਕੀ ਇਛਾ ਪਰਾਂ । 193 । 
ਚੌਪਈ 
ਕਿ੍‌ਪਾਸਿੰਧ ਅਸ ਬਚਨ ਉਚਾਰੇ । ਸਨਹੁ ਸਿਖ ਏਹੁ ਬੈਨ£ ਹਮਾਰੇ । 
ਸਤਿਨਾਮ ਜੌ ਰਿਦ ਮੈ ਧਰੇ । ਵਾਹਿਗੁਰੁ ਜਪ ਮਨ ਮਹਿ ਕਰੈ! 194॥ 
ਨਿਸ ਦਿਨ ਧਰੈ ਪ੍ਰਭੂ ਕਾ ਧਿਆਨਾ । ਕੌਟ ਗੈਗ ਫਲ ਲਹਿ ਸੋ ਜਾਨਾ । 
ਤੀਨ ਬਾਰ ਸਤਿਗੁਰ ਇਮ ਕਹੇ । ਤਿਨ ਇਛਾ ਗੌਗਾਂ ਕੀ ਲਹੇ । 195। 
ਦਯਾ ਸਿੰਧ ਕਹਿ ਜਾਵੇਂ ਗੌਗਾ । ਹਮਰਾ ਗਡਵਾ£ ਲੈ ਨਿਜ ਸੰਗਾਂ ! 
ਗੁਰ ਅਰਜਨ ਕੀ ਆਗਿਆ ਪਾਈ । ਚਲਯੌ ਸ਼ਿਤਾਬ ਸਿਖ ਹਰਖਾਈ ।। 196 ॥ 


ਭਾਈ ਮਨੀ ਸਿੰਘੋਵਾਚ ।। ਦੋਹਰਾ ।। 
ਭਗਤ ਸਿੰਘ ਗੁਰ ਢਿਗ ਤਬੈ ਬਿਨਤੀ ਸਿਖਨ ਕੀਨ । 
ਗੁਰ ਅਰਜਨ ਜੀ ਬਚਨ ਅਸ ਮੌੜ ਸਿਖ ਕਿਮ ਦੀਨ । 197 ।। 
ਸੋਰਠਾਂ 

ਸਨੌ ਸਿਖ ਨਿਰਧਾਰ ਕਿ੍‌ਪਾ ਸਿੰਧੁ ਇਛਾ ਕਰੀ । 
ਮਹਿਮਾ ਕਠਿਨ? ਅਪਾਰ ਸਕਰ ਗੈਗ ਕੀ ਤ੍ਰਮ ਸੁਨੋ ॥ 198 ॥ 

ਰ ਚੌਪਈ 
ਸਾਤ ਦਿਵਸ ਮਹਿ ਪਹੌੰਚਿਓ ਗੈਗਾ । ਅਤਿ ਸੁਖ ਸਿਉ ਚਿਤ ਰਹਿਤ ਅਭਗਾ । 
ਜਬ ਪੁਰਬੀ ਕਾ ਮੇਲਾ ਆਯੋ । ਇਸਨਾਨ ਕੀਨ ਧਰ ਹਰਖ ਮਹਾਯੋ |! 199।। 
ਪੁਨ ਸਤਿਗੁਰ ਕਾ ਗਡਵਾਂ ਲੀਨੌ । ਗੰਗਾ ਜਲ ਸਿਉ ਪੂਰਨ ਕੀਨੋ । 
ਖਬ ਇਸਨਾਨ ਕਰਾਵਨ ਲਾਗਾ । ਛੁਟਿਓ? ਹਾਥ ਸੇ ਕੋਪਨ ਪਾਗਾ ॥ 200 ॥ 


____.--.------- 
£% ਤੋ ਦ ਪੌਥ) ਬਦੇਸ “ਅ ਪੋਥੀ ਮਜਲ $ਦ ਪੰਥੀ ਆਇਸ ੬੪੧ ਪੌਥੀ) ਬਚਨ ?ਦ ਪੌਥੀ ਲੋਟ “£ਅ ਪੋਥੀ 
ਅਪਰ #ਅ ਪੌਂਝੀ ਛ੍ਰਟਕਯੋ ਰ੍ 


518 


ਗੁਰ ਬਿਲਾਸ ਪਾਤਸ਼ਾਹੀ ੬ 


ਤੌਸਾ ਗਡਵਾ ਮੌਲ ਇਕ ਲੀਨੌ । ਗੈਗਾ ਜਲ ਭਰ ਖੂਬ ਨਵੀਨੋ । 
ਇਸਨਾਨ ਕਰਾਇ ਤੁਰੇ ਚਿਤ ਚਾਈ । ਗੁਰ ਦਰਸ਼ਨ ਕੀ ਇਛ ਬਧਾਈ ।! 201 ॥ 
ਕਿਤਕ ਦਿਵਸ ਮਹਿ ਪਹੁੰਚੇ ਤਹਾਂ । ਗੁਰ ਅਰਜਨ ਜੀ ਬੈਠੇ ਜਹਾਂ । 
ਗੈਗਾ ਜਲ ਗਡਵਾ ਪ੍ਰਭ ਆਗੇ । ਧਰਿਯੋ ਪ੍ਰਸਾਦਿ ਸਭੇ ਛਲਿ ਤਿਆਗੇ । 202॥ 
ਬਾਰਬਾਰ ਬੈਦਨਾ ਕੀਨੀ । ਔਚਰ ਡਾਰਿ ਸੁ ਹੁਇ ਅਧੀਨੀ । 
ਅਐਤਰਜਾਮੀ ਗੁਰ ਤਬ ਜਾਨਿਯੋ । ਇਹ ਗਡਵਾ ਨਹੀ" ਸੌ ਪਹਿਚਾਨਿਯੋ ॥ 203 । 
ਦੋਹਰਾ 
ਸੀ ਮੁਖ ਐਸ ਉਚਾਰਿਓ ਸਿਖ ਸਿਉਂ ਦੀਨ ਦਿਆਲ । 
ਇਹ ਗਡਵਾ ਹਮਰੋਂ ਨਹੀ" ਸਾਚ ਕਹੇਂ ਤਤਕਾਲ ।। 204 ॥ 
ਚੌਪਈ 
ਹਾਥ ਜੌਰ ਸਿਖ ਐਸ ਉਚਾਰੀ । ਛਿਮਾ?£ ਕੀਜੀਏ ਭੂਲ ਹਮਾਰੀ । 
ਗਡਵਾ ਬੀਚ ਪ੍ਰਵਾਹ ਗਿਰਾਯੋ । ਕਰ ਰਹਿਯੋ ਜਤਨ ਹਾਥ ਨਹੀ ਆਯੋ । 205 ॥ 
ਤਬ ਮੌਹਿ ਔਰ ਸੁ ਗਡਵਾ ਲੀਨੋ । ਗੈਗਾ ਜਲ ਜਿਉ” ਪਰਰਨ ਕੀਨੋ । 
ਸੋ ਅਗ੍ਜ ਤੁਮਰੇ ਮੋਹਿ ਰਾਖਯੋ । ਮਹਾਰਾਜ ਸਤਿ ਮੈ ਭਾਖਯੋ ।! 206 ॥ 
ਗੁਰ ਅਰਜਨ ਫਿਰ ਪੁੂੁਛਨ ਕਰਿਯੋਂ । ਗਿਰਿਯੋਂ ਜੋ ਪ੍ਰਵਾਹ ਮਾਹਿ ਪਰਯੋ । __ 
ਤੇ ਗਡਵਾ ਹਮ ਇਹਾਂ ਕਢਾਵਹਿਂ । ਸਿਖ ਸੋਗਤਿ ਸਭ ਹੀ ਲਖ ਪਾਵਹਿ ॥ 207 । 
ਤਬ ਬੋਲਿਓ ਸਿਖ ਹੇ ਪ੍ਰਭੁ ਸੁਆਮੀ । ਘਟਿ ਘਟਿ ਕੇ ਤੁਮ ਅੰਤਰਜਾਮੀ । 
ਗਡਵਾ ਸਤਿ ਪ੍ਰਵਾਹ ਮਹਿ ਗਿਰਿਯੋ । ਗੰਗਾ ਜਲ ਸਿਉ ਪੂਰਨ ਕਰਿਯੋ ।। 208 ॥ 
ਦਹਰਾ 
ਉਠ ਠਾਢੇ ਸੀ ਗੁਰ ਭਏ ਸਕਰ ਗੈਗ ਪਰ ਆਪ । 
ਕਰਿਯੋ ਅਵਾਹਨ ਗੈਗ ਕੋ ਸਤਿਨਾਮ ਕਰ ਜਾਂਪ । 209 ॥ 
ਸੋਰਠਾ 
ਸਨਹੁ ਗੈਗ ਪਰਬੀਨ ਗੁਰ ਅਰਜਨ ਐਸੇ ਕਹਿਯੋਂ । 
ਜੇ ਗਡਵਾ ਤੁਮ ਲੀਨ ਤਉ ਇਹ ਠਾਂ ਅਬ ਦੀਜੀਏ । 210 ॥ 
ਚੌਪਈ 
ਗੌਗਾ ਨਿਜ ਕੋ ਧੰਨ ਬਖਾਨੀ । ਯਾਦ ਕੀਨ ਮੌਕਉ ਗੁਰ ਗਿਆਨੀ? । 
ਮੋਰੇ ਬੀਚ ਬਹੁਤ ਅਘ ਪੂਰੇ । ਗੁਰ ਦਰਸ਼ਨ ਕਰ ਹੁਇ ਹਹਿ ਚੂਰੇ ।। 211॥ 
ਪ੍ਰਭ ਜੀ ਰਚਾ ਸੁ ਤੀਰਥ ਭਾਰੀ । ਸਕਰ ਗੋਗ ਜਿਹ ਉਪਮ ਅਪਾਰੀ । 
ਤਿਹ ਸਿਉ ਮਿਲ ਅਬ ਪਾਵਨ ਹੋਂਵਉ । ਨਿਜ ਤਨ ਤੇ ਅਘ ਸਗਲੋਂ ਖੋਵਉ' ॥212॥ 


4ਅ ਪੋਥੀ ਸਤਿਗੁਰ੍ਹ “ਦ ਪੌਥ। ਬਖਸੇਂ ਸਤਿਗੁਰ 9ਅ ਪੰਥ) ਸ੍ਰ ਆਮ 


ਅਧਿਆਇ ਬਾਰ੍ਰਵਾਂ ਰ 519 


ਐਸ ਵਿਚਾਰ ਗੈਗ ਤਬ ਧਾਈ । ਸਕਰ ਗੈਗ ਕੇ ਬੀਚ ਮਿਲਾਈ । 
ਕਪ ਬੀਚ ਤੋਂ ਬੁੰਬ ਨਿਕਸਾਨਾ । ਚਲਯੋਂ ਪ੍ਰਵਾਹ ਧਰ ਤੱਜ ਮਹਾਨਾ ॥ 213 ॥ 
ਇਹ ਸੁਨ ਸਭੀ ਦੇਵ ਵਿਸਮਾਨੇ । ਦੇਖਨ ਆਏ ਚੜੇ ਅਤਿ ਯਾਨੇਂ । 
ਦਿਖ ਸਿਖ ਸਭ ਅਸਚਰਜੀ ਭਏ । ਗੁਰ ਅਰਜਨ ਕੀ ਚਰਨੀ ਪਏ ।( 214 ॥ 
ਚੋਗਾ ਹਿਤ ਪ੍ਰੀਛਿਆ ਨਿਜ ਜਾਨੇ । ਗਡਵੇ ਬਹੁਤ ਸੁ ਤਹਾਂ ਦਿਖਾਨੇ । 
ਮੌਹ ਭਮੀ ਬੁਧ ਗੈਗ ਵਿਚਾਰੀ । ਜੇ ਸਤਿਗੁਰੁ ਹੁਇ ਹੈ” ਅਵਤਾਰੀ ॥ 215 ।। 
ਤੋਂ ਨਿਜ ਗਡਵਾ ਲੋਹਿੰ ਪਛਾਨੀ । ਤਬ ਸਮਝੋ ਹਉ” ਗੁਰ ਬਡ ਗਿਆਨੀ । 
ਗੁਰ ਅਰਜਨ ਸਭ ਜਾਨਨਹਾਰੇ । ਸ੍ਰੀ ਮੁਖ ਸਿਉ' ਅਸ ਬਚਨ ਉਚਾਰੇ । 216 ॥ 
ਦੋਹਰਾ 
ਨਿਕਟ ਬੋਲ ਉਸ ਸਿਖ ਕਉ ਸ੍ਰੀ ਗੁਰ ਭਾਖੋ ਬੈਨ । 
ਜੌ ਗਡਵਾ ਤਮਤੇ ਗਿਰਿਯੋ ਸੋ ਕਾਢੋਂ ਦਿਖ ਨੈਨ ॥ 217 ॥ 
ਸੋਰਠਾਂ 
ਕੀਨੇ ਜਤਨ ਅਨੇਕ ਕਛੂ ਸਿਆਨ ਨਾਂ ਤਿਸ ਪਰੀ । 
ਬਹਰੋ ਧਾਰ ਬਿਬੇਕ ਸੀ ਗੁਰ ਸਿਉ' ਭਾਖੇ ਬਚਨ । 218 ॥ 
ਚੌਪਈ 
` ਮਹਾਰਾਜ ਸੌ ਦਿਸ਼ਟ ਨਾ ਆਵਰਿੰ । ਵੈਸੇ ਗਡਵੇ ਧਰੁਤ ਦਿਖਾਵਹਿ । 
ਗੁਰ ਅਰਜਨ ਤਬ ਐਸ ਉਚਾਰੀ । ਸੁਨਹੁ ਸਿਖ ਇਹ ਬਾਤ ਹਮਾਰੀ ॥ 219 ॥ 
ਸਤਿਨਾਮ ਪੜ ਜਲ ਤਮ ਡਾਰ । ਛਲ ਗੜਵੇ ਸਭ ਲੋਪ ਨਿਵਾਰੋਂ । 
ਤਬ ਸਿਖ ਸਤਿਨਾਮ ਪੜ ਮੰਤ । ਜਲ ਛਿਰਕਿਯੋ ਲੌਪੈ ਸੁਪਨੰਤ੍‌ ॥ 220 ॥ 
ਏਕੋ ਗਡਵਾ ਸੌ ਤਬ ਦੇਖਾ । ਸੌ ਲੈ ਧਰਯੋ ਅਗ ਆਲੇਖਾ । 
ਪਰਸੋਤਮ ਪ੍ਰਭ ਹਰਖਤ ਭਏ । ਸਭ ਸਿਖਨ ਮਨ ਆਨੰਦ ਕਏ ॥ 221 ॥ 
ਗੈਗਾ ਸ੍ਰੀ ਗੁਰ ਸਨਮੁਖ ਆਈ । ਹਾਥ ਜੌਰ ਇਮ ਬਚਨਾਂ ਅਲਾਈ । 
ਹੋ ਗੁਰ ਬਖਸ਼ੋ ਭੁਲ ਹਮਾਰੀ । ਪਤਤਿ ਪਾਵਨ ਨਿਜ ਬਿਰਦ ਸੈਭਾਰੀ ॥ 222 ॥ 
ਦਹਰਾ 
ਗੌਗਾ ਕੋ ਆਗਿਆ ਕਰੀ ਸ੍ਰੀ ਗੁਰ ਸਭ ਸੁਖ ਖਾਨ । 
ਚਰੀਦੁਆਰ ਇਹ ਥਾਨ ਹੈ ਕਛੂ ਭੇਦ ਨਹਿ ਮਾਨ ॥ 223 ॥ 
ਸੋਰਠਾ 
ਕਰਹੋ ਨਿਤ ਨਿਵਾਸ ਇਹ ਠਾਂ ਨਿਤ ਤੁਮ ਨੇਮ ਸਿਉ । 
ਮਿਟੈ ਸਭੀ ਅਘਰਾਸ ਸੁਧ ਸਦਾ ਨਿਰਮਲ ਚਹੋ ॥ 224 ॥ 


% ਪ੍ਰੋਥੀ ਪਿਖ _ ਪੌਥੀ ਪਠ _“ਮ ਪੋਥੀ ਬਿਨ ਏ ਪੌਕੀ ਅਰੌਜ 


520 ਗੁਰ ਬਿਲ!ਸੋ ਪਾਤਸ਼ਾਹੀ ੬ 


ਚੌਪਈ 
ਕਰ ਪ੍ਰਨਾਮ ਤਬ ਗੌਗ ਸਿਧਾਰੀ । ਚਲੀ ਜਾਤ ਗੁਰ ਉਪਮ ਉਚਾਰੀ । 
ਧਰ ਆਨੰਦ ਗੁਰੂ ਤਬ ਬੋਲੋ । ਸੁਨੌ ਸਿਖ ਇਹ ਬਚਨ ਅਮੌਲੇ ॥ 225 । 
ਆਦਿ ਕਾਣ ਕਾ ਤੀਰਥ ਭਾਰੀ । ਇਸ ਕੀ ਉਪਮਾ” ਅਧਿਕ ਪ੍ਰਕਾਰੀ' । 
ਪਾਛੈ ਸਕਰ ਗੈਗ ਇਹ ਨਾਮਾ । ਸਭੋ ਪੂਰ ਕਰਿ ਇਛ ਮੁਦਾਮਾ ॥ 226 । 
ਸਕਰ ਗੈਗ ਇਹ ਨਾਮ ਧਰਾਯੋ । ਗੈਗਾ ਤੇ ਹਮ ਅਧਿਕ ਲਖਾਯੋਂ । 
ਜੋ ਬਾਂਛਾ! ਕਰ ਇਹ ਠਾਂ ਆਵੋਂ । ਮਨ ਬਾਂਛਤ ਬਰ ਸਭ ਹੀ ਪਾਵੈ । 227 ॥ 
ਪੁਤ ਹੇਤ ਜੌ ਆਵੈ ਨਾਰੀ । ਕਰਿ ਇਸਨਾਨ ਲੋਹ ਸੁਤ ਚਾਰੀ । 
ਜਿਸ ਮਾਰਗ ਗਤਵਾ ਨਿਕਸਾਨਾ । ਤਿਸ ਕੀ ਉਪਮਾ ਜਾਨ ਮਹਾਨਾ ।। 228 ।। 
ਕਰ ਇਸਨਾਨ ਦਰਸ ਤਹਿ ਕਰੈ । ਨਰਕ ਦੁਆਰ ਤਿਹ ਦਿ੍‌ਸ਼ਟਿ ਨਾਂ ਪਰੋ ॥ 
ਗੁਰ ਅਰਜਨ ਤਬ ਕੀਨ ਇਸਨਾਨਾ । ਨਿਜ ਮਹਿਲੀ ਗਏ ਕ੍ਰਿਪਾ ਨਿਧਾਨਾ 1-29॥ 
ਦੋਹਰਾ 
ਹਰਿ ਗੋਬਿੰਦ ਮੁਖ ਕੌਲ? ਤੇ ਐਸੇ ਕੀਨ ਬਖਾਨ 
ਦ੍ਰਿੜ ਪ੍ਰਤੀਤਿ ਸਿਖਨ ਭਈ ਕੀਨੋ ਤਬੈ ਇਸਨਾਨ । 230 ॥ 
ਸੋਰਠਾ 
ਹਰਿ ਗੋਵਿੰਦ ਮਨ ਮਾਨ ਔਤਰ ਹੁਇ ਬਿਨਤੀ ਕਰੀ । 
ਨਿਜ ਪਿਤ ਸਮ ਸਥਾਨ ਹੁਇ ਅਧੀਨ ਮਜਨ ਕੀਓ ।। 231 ॥ 
ਰ ਚੌਪਈ 
ਕੀਓ ਇਸਨਾਨ ਗੁਰੂ ਤਹਿ ਆਪ । ਗੁਰ ਮੰਤ੍ਰ ਕਾ ਕੀਨਾ ਜਾਪ। 
ਨਿਜ ਮਨ ਮਹਿ ਬਹੁ ਹਰਖ ਧਰਾਈ । ਬੈਠ ਤਹਾਂ ਸਮਾਧ ਲਗਾਈ ।1 232 ॥ 
ਤਬ ਲਉ ਕਸਪ ਸੁਤ ਚੜ ਆਯੋ । ਨਿਸਪਤ ਲੋਂਪ ਅੰਧੇਰ ਲੁਕਾਯੋ । 
ਸਭੈ ਉਲੂਕ ਭਾਜ ਤਬ ਗਏ । ਨਰ ਨਾਰੀ ਤਬ ਆਨੰਦ ਭਏ ।। 233 ॥ 
ਹਰਿ ਗੋਬਿੰਦ ਜਸ ਸਰ ਪੁਰਕਾਸਾ । ਮਲੇਛ ਅੰਧ ਸਭ ਹੀ ਹੁਇ ਨਾਸਾਂ । 
ਪਾਪ ਉਲਕ ਸਭੈ ਨਸ ਜਾਵਹਿੰ । ਚੌਰ ਯਾਰ ਕੋਈ ਦਿਸ਼ਟ£/ ਨ ਆਵਹਿ । 4340 
ਹਰਿਗੋਵਿੰਦ ਗੁਰ ਨੈਨ ਉਘਾਰੇ । ਕੋਟ ਭਾਨ ਜਨ ਚੜੇ ਅਪਾਰੋ । 
ਆਨੰਦ ਚੌਕੀ ਗਾਵਨ ਲਾਗੇ । ਰਾਗੀ ਸਭੋ ਪ੍ਰੰਮ ਰਸ ਪਾਗੇ ।॥ 235 ॥. 
ਦੌਹਰਾ 
ਪਾਂਚ ਘਰੀ ਦਿਨ ਕੇ ਗਏ ਭੋਗ ਆਨੰਦ ਕਾ ਪਾਇ । 
ਚਰਨ ਕੌਲਾਂ ਚੌਕੀ ਸੁਨੀ ਸਵਾ ਪਹਿਰ ਦਿਨ ਆਇ ॥ 236 ॥ 


ਚ ਪੋਥੀ ਬਹੁ ।ਵਸਥਰੀ _“ਐਅ ਪੋਥੀ ਇਛ' _ % ਮੌਥੀ ਮਖਾਰਬਿੰਦ 'ਅ ਪੌਥੀ ਮਜਰ£ ਅ ਪੰਥ] ਕਮਲ 


ਅਧਿਆਇ ਬਾਰ੍ਹਾਂ 521 


ਸੋਰਠਾ 
ਅਯੌ ਸੁ ਲਾਂਗਰੀ ਧਾਇ ਬਹੁ ਪ੍ਰਕਾਰ ਭਜਨ ਲੀਏ । 
ਸਤਿਗੁਰ ਕੇ ਨਿਕਟਾਇ ਹਾਥ ਜੋਰ ਬਿਨਤੀ ਕਰੀ ॥ 237॥ 
ਚੌਪਈ 
ਅਯੋਂ ਪ੍ਰਸਾਦਿ ਸੁਨਯੋ ਮਹਾਰਾਜ । ਇਹ ਸੁਨ ਉਠੇ ਗਰੀਬ ਨਿਵਾਜ । 
ਜਲ ਛਿਰਕਾਇ ਚੌਕੀ ਪਰ ਧਰਿਯੋ । ਬੈਠ ਗੁਰ ਮਨ ਆਨੰਦ ਭਰਿਯੋ ॥ 238 ॥ 
ਖਾਸ ਸਿਖ ਜੇ ਰਹਿਤ ਹਜੂਰੇ । ਪ੍ਰਸਾਦ ਦੀਓ ਤਿਨ ਕਉ ਗੁਰ ਪੁਰੇ” । 
ਔਰ ਸਭਕੋ ਲਾਂਗਰੀ ਵਰਤਾਯੋ । ਭੌਜਨ ਕੀਨ ਸਭਨ ਮਨ ਭਾਯੋ ।। 239 । 
ਭੰਜਨ ਪਾਇ ਤਿਪਤਿ ਸਭ ਭਏ । ਦੀਨ ਦਯਾਲ ਚੁਲਾ ਤਬ ਕਏ । ਰ 
ਸਦਰ ਭੂਮਿ ਸਕ੍ਰ ਦਿਖ ਲਾਜੈ । ਸਕਰ ਗੰਗ ਕੇ ਨਿਕਟਿ ਬਿਰਾਜੇ 1 240 ॥ 
ਪਰਸੋਤਮ ਪ੍ਰਭੁ ਭ੍ਰਮਿ ਬਿਰਾਜੈ । ਕੋਇ ਕਾਮ ਦਿਖ ਮਨ ਮੋ ਲਾਜੈ । ਰ 
ਕਰ ਬਿਸਰਾਮ ਉਠੇ ਪ੍ਰਭ ਸੁਆਮੀ । ਪਰ ਪੀਰਾਂ ਹਰਿ ਅੰਤਰਜਾਮੀ । 241 ॥ 
ਦੋਹਰਾ . _: ਲੀ 
ਅਤਿ ਪੁਸੈਨ ਬੈਠੇ ਤਹਾਂ ਸਤਿਗੁਰ ਦੀਨ ਦਿਆਲ । 
ਏਕ ਸਿਖ ਤਹਿੰ ਆਇਓ ਨਿਜ ਮਨ ਭਯੋ ਬਿਹਾਲ ॥ 242। 
ਸੋਰਠਾਂ 
ਸਨੀਏ ਦੀਨਾਨਾਥ ਧਨੁ ਸਭੀ ਹਮਰੀ ਹਨੀ । 
ਸਭ ਕੌ ਕਰਤ ਸਨਾਥ ਸੋਊ ਸਿੰਘ ਅਬ ਚਲ ਹੜ ।। 242 ॥ ੍ 
ਚੌਪਈ 
ਕਿ੍‌ਪਾ ਸਿੰਧ ਮੁਖ ਐਸ ਅਲਾਈ । ਸਭ ਬਿ੍‌ਤਾਂਤ ਮੋ ਕਉ ਸਮਝਾਈ । 
ਹਾਥ ਜੌਰ ਸਿਖ ਕਹਿਬ ਲਾਗਾ । ਗੁਰ ਪ੍ਰਸਾਦਿ ਸੋਕ ਸਭ ਤਿਆਗਾ ॥ 244॥ 
ਮਮ ਗਿਹ ਮਝੀ ਧੇਠੁ ਅਪਾਰੀ । ਪ੍ਰਾਤ ਭਈ ਬਨ ਮਾਂਝ ਸਿਧਾਰੀ । 
ਆਲਮਗੈਜ ਕੇ ਕਛੂ ਪਰੇਰੇ । ਗਾੜੇ ਬਨ ਜਰਿੰ ਜੀਵ ਘਨੇਰੇ । 245 ।। 
ਨਿਸ ਦਿਨ ਏਕ ਸਿੰਘ ਤਹਿ ਰਰੋ“ । ਸਭ ਜੀਵਨ ਕਉ ਹਨਾਂ ਸੁ ਚਹੇ । 
ਦਰਤ ਚਰਤ ਤਹਿ ਧਨੁ ਸਿਧਾਰੀ। ਦਿਖ ਧਾਂਯੋ ਤਬ ਸਿੰਘ ਬਲਾਰੀ ।। 246 ॥ 
ਗਉਆਂ ਸਭੇ ਘੇਰ ਤਿਨ ਲੀਨੀ । ਕਛ ਮਾਰੀ ਕਛੁ ਘਾਂਯਲ ਕੀਨੀ । 
(ਨਜ ਬਲ ਸਿਉ ਮਝੀ ਭਜ ਆਈ । ਮਹਾਰਾਜ ਮੈ' ਸਾਚ ਸਨਾਈ ॥ 247 । 
ਗੌ ਬ੍ਹਮਨ ਕੀ ਰਖਯਾ ਕਾਰਨ । ਧਰੀ ਦੇਹ ਤੁਮ ਖੇਦ ਨਿਵਾਰਨ । 
ਸੀ ਸਤਿਗੁਰ ਤਹਿ ਧੀਰਜ ਦੀਨੋ । ਦਾਨ ਮਾਨ ਕਰ ਪ੍ਰਰਨ ਕੀਨੋ । 248 ॥ 


ਵਰ ੍ 
ਦੁ ਪ੍ੌਬੀ ਰ੍ਰੋ “ਅ ਤੋਂ ਦ ਪੋਥੀ ਮਾਹਿ 9੭ ਪੋਥੀ] ਅਏ #ਅ ਪੌਥੀ ਹਉ “ਏ ਪੌਥ) ਕਸ਼ਟ 


522 ਗੁਰ ਬਿਲਾਸ ਪਾਤਸ਼ਾਹੀ ੬ 


ਦੌਹਰਾ 

ਸ੍ਰੀ ਮੁਖ ਤਬ ਆਗਿਆ ਕਰੀ ਘੋੜਾ ਕਰੋ ਤਿਆਰ । 

ਸ਼ਸਤ੍ ਅਸਤ ਬਾਂਧੇ ਸਭੀ ਚਲੋਂ ਸੁ ਸੂਰ ਅਪਾਰ ॥ 249 ॥ 
ਸੋਰਠਾ 

ਤਬ ਲੌ ਅਯੋ ਤੁਰਤ ਸੂਰਜ ਅਸ ਜਹਿੰ ਲਾਜ ਦਿਖ । 

ਸੁੰਦਰ ਗੌਗ ਤਰੈਗ ਚਲਤ ਚਾਲ ਤੀਖਨ ਬਹੁਤ ॥ 250 ।। 
ਚੌਪਈ 

ਸ਼ੀ ਮੁਖ ਤੇ ਗੁਰ ਬਚਨ ਉਚਾਰੇ । ਖੇਲਨ ਚਲੋਂ ਸ਼ਿਕਾਰ ਪਿਆਰੇ । 

ਅਸ ਕਹਿ ਚਰਨ ਪ੍ਰਭੂ ਮਨ ਧਿਆਇ । ਸ਼ਸਤ੍ਰ ਅਸਤ ਨਿਜ ਕਮਰ ਛਕਾਇ ॥251॥ 

ਪਾਂਚ ਗੁਰੂ ਕਉ ਕੀਨ ਪ੍ਰਨਾਮੀ । ਭਏ ਸਵਾਰ ਤੁਰੰਗ ਸੁਆਮੀ । 

ਲਏ ਸਾਥ ਸੂਰੇ' ਬਹੁ ਭਾਰੀ । ਭਏ ਸਗਨ ਸਭ ਮੰਗਲਕਾਰੀ ।। 252 ॥ 

ਭੁਜੰਗ ਛੇਦ 

ਬਨ ਦੇਖ ਗਾਂੜੋ ਕੀਉ ਤੁਪਕ ਅਵਾਜਾ । 

ਸਭੇ ਜੀਵ ਭਾਜੇ ਸ਼ ਮੂਜੀ ਨਿਲਾਜਾ । 

ਤਹਾਂ ਮ੍ਰਿਗ ਮਾਰੇ ਘਨੌ ਸ਼ੂਰ ਘਾਯੋ । 

ਗੁਰ ਸਨਮਖੇ ਸਿੰਘ ਦੌਰੇ ਸੁ ਆਯੋਂ । 253 ।। 

ਅਯੋ ਸਿੰਘ ਭਾਰੀ ਸੁ ਤੰਡ ਪਸਾਰੀ । 

ਸਭੰ ਸੂਰ ਕੇ ਅਸਵ ਭਾਜੇ ਸੁ ਭਾਰੀ । 

ਰਹੇ ਏਕ ਠਾਂਢੇ ਗੁਰੂ ਦੀਨ ਦਿਆਲਾ । 

ਰਹਿਯੋ ਠਠਕ ਸਿੰਘ ਸੁ ਗਰਜਿਯੌ ਕਰਾਲਾ ।। 254॥ 

ਦੀਓ ਤਿਆਗ ਘੌਰਾ ਭਏ ਪੈਰ ਪਿਆਦੇ । 

ਤਿਸੇ ਏਕ ਦੇਖੋ ਸੁ ਏਕਲ ਮ੍ਿਜਾਦੇ । 

ਲਿਓ ਢਾਲ ਜਮਧਰ ਸੁ ਹਾਥੈ ਮੁਝਾਰੀ । 

ਕਹਿਯੋ ਸਿੰਘ ਕਉ ਵਾਰ ਕੀਜੈ ਸੁ ਜ਼ਾਰੀ ।। 255 ॥ 

ਤਬੈ ਐੱਚ ਕੈ ਸਿੰਘ ਨੇ ਚੌਟ ਮਾਰੀ । 

ਸੋਉ ਢਾਲ ਰੋਕੀ ਪ੍ਰਾਕਮ ਸੰਭਾਰੀ । 

ਤਬ ਬੈਠ ਜਮਧਰ ਤਿਸੀ ਉਦਰਿ ਫੋਰਿਓ । 

ਡਿਗਾ ਭੂਮਿ ਪੈ ਹਰਿ ਗੁਰ ਧਿਆਨ ਜੋਰਿਓ ॥ 256 ॥ 
ਦੋਹਰਾ 

ਧਾਰ ਰੂਪ ਸੁੱਦਰ ਤਬੈ ਕੇਹਰਿ ਚੜਿਓ ਬਿਬਾਨ । 

ਸਭ ਸਿਖਨ ਪੂਛਨ ਕਰੀਓ ਕੋ ਹੈ ਕ੍ਰਿਪਾ ਨਿਧਾਨ ॥ 257 ॥ 


3% ਤੇ ਦ ਪੌਥੀ ਬੀਰ 


ਅਧਿਆਇ ਬਾਰ੍ਹਾਂ _ 523 


ਚੌਪਈ 
ਤਬ ਕੇਹਰਿ ਸਬ ਭੇਦ ਪ੍ਰਕਾਸ਼ਾ । ਗੁਰ ਨਾਨਕ ਕਾ ਮੈ” ਹੁੰ ਦਾਸਾ । 


ਏਕ ਦਿਵਸ ਗ੍ਰਰ ਨਿੰਦਾ ਕਰੀ । ਤਾਂਤੇ ਸਿੰਘ ਦੇਹ ਮੈ ਧਰੀ । 258 ॥ 
ਗੁਰ ਸੇਵਾ ਕਾ ਇਹ ਫਲ ਹੌਯੋਂ । ਹਰਿ ਗੋਬਿੰਦ ਗੁਰ ਸੈਕਟ ਖੌਯੋ । 
ਗੁਰ ਦਰਸ਼ਨ ਕਰ ਇਹ ਫਲ ਚੀਨੀ । ਅਮਰ ਦੇਹ ਹਮ ਧਾਰ ਨਵੀਨੀ । 259 ॥ 
ਅਸ ਕਹਿ ਚੜ ਬਿਬਾਨ ਸੋ ਗਯੋ । ਸਭ ਸਿਖਨ ਮਨ ਆਨੰਦ ਭਯੋ । 
ਬਹੁ ਪ੍ਰਕਾਰ ਗੁਰ ਖੋਲ ਸ਼ਿਕਾਰਾ । ਹਨੇ ਜੀਵ ਗਏ ਸੁਰਗ ਅਪਾਰਾ ॥ 260 ॥ 
ਕੌਲਾਂ ਕੀ ਕਥਾ! ਮਨ ਮਾਹਿ ਆਈ । ਪ੍ਰੌਮ ਡੋਰ ਜਨ ਖੰਚ ਚਲਾਈ । 
ਤਾਂਹਿ ਅੰਤ ਦਿਖ ਦੀਨ ਦਿਆਲਾ । ਖੇਲ ਸ਼ਿਕਾਰ ਮੁੜੇ ਤਤਕਾਲਾ ॥ 261 0 
ਦੋਹਰਾਂ 
ਏਕ ਜਾਮ ਦਿਨ ਕੇ ਰਹੇ ਸਤਿ ਗੁਰ ਦੀਨਾ ਨਾਥ । 
ਨਿਜ ਮਹਲੀ ਪ੍ਰਾਪਤਿ ਭਏ ਕੌਲਾਂ ਕਰਨ ਸਨਾਥ ।। 262 । 
ਅਤਿ ਪ੍ਰਸ਼ਨ ਕੌਲਾਂ ਭਈ ਸਤਿਗੁਰ ਰੂਪ ਨਿਹਾਰ । 
ਬਾਰ ਬਾਰ ਬਦਨ ਕਰੀ ਸਤਿਗੁਰ ਰਜ ਸਿਰ ਧਾਰ । 263 ॥ 
ਚੌਪਈ 
ਆਨੰਦ ਸਿਉ” ਤਹਿ ਲਗੀ ਸਮਾਧਾ । ਲਹਿਯੋਂ ਸੂ ਭਾਰੀ ਸੁਖਹੁ ਅਗਾਧਾ । 
ਹਰੀ ਗੋਬਿੰਦ ਬੋਲੋ ਮਸਕਾਈ । ਤੁਮਰੌ ਅੰਤ ਸਮਾ ਅਬ ਆਈ 1 264 ॥ 
ਚਾਰ ਘੜੀ ਤੁਮਰੇ ਹਹਿੰ ਪ੍ਰਾਨਾ । ਬਰੁਰੋ ਕਰਹਿ ਗਵਨ ਨਿਦਾਨਾ । 
ਤਬ ਲਉ ਤੁਮਰੇ ਪਾਸ ਰਹਾਵਉ _ਕਛੁ ਚਿੰਤਾ ਮਨ ਬੀਚ ਨਾ ਲਯਾਵਉ ।। 265।। 
ਹਾਥ ਜੋਰ ਕੌਲਾਂ ਹੋਇ ਦੀਨ । ਭਾਖੇ ਬਚਨ ਸੁ ਹੁਇ ਅਧੀਨ । 
ਕੌਨ ਪ੍ਰੰਨ ਮੈ' ਪ੍ਰਭ ਜੀ ਕੀਨੋ । ਜਹ ਕਾਰਨ ਤੁਮ ਦਰਸ਼ਨ ਦੀਨੇ । 266 ॥ 
ਨੇਤਿ ਨੇਤਿ ਜਹਿ ਬੇਦ ਬਖਾਨੇ । ਤਪੇ ਤਪੀਸਰ ਭੇਂਦ ਨਾ ਜਾਨੋਂ । 
ਤਰਕ ਦੇਹ ਮਮ ਮਹਾਂ ਮਲੀਨਾ । ਅੰਤ ਸਮੇ' ਮੈਂ" ਤੁਮ ਕਉ ਚੀਨਾ ।। 267 ॥ 
ਦਹਰਾ 
ਕੌਨ ਪੁੰਨ ਐਸਾ ਕੀਓ ਹੇ ਪ੍ਰਭ ਦੀਨਾ ਨਾਥ । 
ਜਹਿ ਫਲ ਤਮ ਦਰਸ਼ਨ ਦੀਓ ਸੌ ਕਹਿ ਕਰ ਸਨਾਥ । 268 ॥ 
ਸੋਰਠ' 
ਬੌਲੇ ਪਭ ਰਣਧੀਰ ਤਹਿ ਪ੍ਰੋਮ ਕੌ ਦੇਖ ਕੌ । 
ਸਨੋ ਚਿਤ ਕਰ ਧੀਰ ਸਭ ਬਿਤ੍ਰੰਤ ਤੋਂ ਸਿਉ ਕਹਉ ।। 269॥ 


£% ਪੋਥੀ ਹਉਥ' “ਅ ਪੌਥੀ ਸਿਖ "ਅ ਪੌਥੀ ਮੰਹਿ 


524 ਗੁਰ ਬਿਲਾਸ ਪਾਤਸ਼ਾਹੀ ੬ 


ਸਵੇਯਾ 

ਇੰਦ ਸਭਾ ਬਹੁ ਭਾਂਤ ਸੁਹਾਵਤ ਗੈਧਬ੍ਰ ਗਾਵਤ ਥੇ ਜਾਹਿ ਭਾਰੀ । 

ਉਰਬਸਿ ਨਾਮ ਤਹਾਂ ਤੁਮਰੋ ਤਹਿੰ ਨਾਚ ਕਰਹਿ ਸਭ ਮੌਹਤ ਕਾਰੀ । 

ਕਲਪ ਮੁਨੀ ਚਲ ਆਯੋ ਤਹਾਂ ਅਤਿ ਨਾਚਤ ਦੇਖ ਤੁਰਮੇ ਗੁਣ ਕਾਰੀ । 

ਅਪੁਨੇ ਚਿਤ ਬੀਚ ਸੁ ਯੋ ਤਲਫੋ ਇਕ ਵਾਰ ਦਿਖੋ ਮਮ ਓਰ ਪਿਆਰੀ ॥ 270 ।। 
ਚੌਪਈ 

ਤਿਹੋ ਪ੍ਰਤਿ ਤੁਮੋ ਨਾਂ ਦ੍ਰਿਸ਼ ਪਸਾਰੀ । ਤਬੈ ਕੌਂਪ ਕੀਨਾਂ ਮਨਿ ਭਾਰੀ । 

ਹੇ ਦੁਸ਼ਟੇ ਤੁਮ ਭ੍ਰਮ ਹੀ [ਜਾਵੇ]? । ਮਲੇਛ ਜਨਮ ਧਰ ਬਹੁ ਦੁਖ ਪਾਵੇ 1 271 ॥ 

ਤਬ ਤਮ ਹਾਥ ਜੌਰ ਹੋਇ ਦੀਨਾ । ਭਾਖੋ ਮੁਨਿ ਪ੍ਰਤਿ ਬਚਨ ਅਧੀਨਾ । 

ਬਚਨ ਅਮੋਘ ਤੁਮਰੇ [ਪ੍ਰਭਿ]! ਸੁਆਮੀ । ਕਹੋ ਅੱਤ ਮੁਨਿ ਅੰਤਰਜਾਮੀ ।। 272 । 

ਕਪਲ ਮੁਨੀ ਆਨੰਦੇ ਭਯੋ । ਸਰਾਪ ਅੰਤ ਤੁਮ ਕੌ ਕਹ ਦਯੋ । 

ਗੁਰ ਨਾਨਕ ਕੇ ਬੰਸ ਮਝਾਰੇ । ਖਸ਼ਟਮ ਗੁਰ ਤੁਮ ਕਰੇ ਉਧਾਰੇ ॥ 273 । 

ਜਾਇ ਜਨਮ ਕਾਜ਼ੀ ਗ੍ਰਿਹ ਪਾਵੇਂ । ਜ੍ਰਠ ਕੂਠ ਤੁਰਕਨ ਕੀ ਖਾਵੇਂ । 

ਰਾਮ ਪੁਤ ਲਵ ਸ਼ਹਿਰ ਲਾਹੌਰ । ਤਹਾ ਜਨਮ ਪਾਵੇ ਬਚ ਮੌਰ ॥274॥ 
ਦੋਹਰਾ 

ਗੁਰੂ ਨਾਨਕ ਕੇ ਬੋਸ ਮਾਹਿ ਹਰਿ ਗਬਿਦ ਅਵਤਾਰ । 

ਜਬੈ ਬੰ ਭੂਜ 7 ਤਮਰੀ ਗਹੈ ਨਿਹਚੈ ਹੋਇ ਉਧਾਰ ॥ 275 ॥ 


ਸੋਰਠ 
ਸਨਿ ਉਰਬਸਿ ਤਵ ਨਾਮ ਕੌਲਾਂ ਤਿਹ ਠਾਂ ਹੋਇ ਹੈ । 
ਅੰਤ ਸਮੈ ਨਿਹਕਾਮ ਤੁਮ ਕੌ ਦਰਸ਼ਨ ਦੇਹਿਗੇ ॥ 276 ॥ 

ਚੌਪਈ 
ਕਪਲ ਮੁਨੀ ਬਚ ਸਤਿ ਸੁ ਭਏ । ਸ੍ਰਾਪ ਖੋਦ£ ਤੁਮਰੇ ਅਬ ਗਏ । 
ਜਾਵੇਂ ਸੁਰਗ ਸੁ ਨਿਜ ਤਨ ਪਾਵੇ । ਉਰਬਸਿ ਅਪਨਾ ਨਾਮ ਸਦਾਵੇਂ ॥ 277 ॥ 
ਹਾਥ ਜੋਰ ਕੌਲਾ ਨ੍ਹੈ ਦੀਨ । ਕਹਿਯੋ ਪ੍ਰਭੂ ਰਛਯਾ ਤੁਹਿੰ ਕੀਨ । 
ਜਹਾਂ ਸੁਰਗ ਮਹਿ ਭੂਮਿ ਗਿਰਾਉ' । ਤੁਛ ਬਾਤ ਤੇ ਸ੍ਰਾਪ ਸੁ ਪਾਵਉ”।। 2784 
ਤਹਾਂ ਨਾ ਜਾਵਉ ਹਉ ਅਬ ਸੁਆਮੀ । ਤੁਮਰੀ ਸੇਵਾ ਕਰਉ” ਮੁਦਾਮੀ । 
ਮੋਕਉ ਇਹੁ ਬਰ ਦੀਜੈ ਨਾਥ । ਦਾਸਨਿ ਪਦ ਦੇ ਕਰੋ ਸਨਾਥ ॥ 272॥ 
ਜਹਾਂ ਜਹਾਂ ਤੁਮਰੇ ਹੈ ਦਾਸ । ਤਹਿ ਠਾਂ ਹਮਰਾ ਕਰੋਂ ਨਿਵਾਸ । 
ਤੁਮਰੀ ਸੇਵਾ ਮਹਿ ਸਦ ਰਹਉ” । ਜਨਮ ਮਰਨ ਦੂਖ ਸਗਲੇ ਦਹਉ” ॥ 280 । 


1੩ ਪੌਥੀ ਤਹਿ “ਦ ਪੌਥੀ ਵਿਚੋਂ “ਟ ਪੁੱਥੀ ਵਿਚੋ “ਅ ਪੰਥੀ ਕਸਟ 


ਅਧਿਅ'ਇ ਬਾਰ੍ਹਵਾਂ 525 


ਦੌਹਰਾ 
ਤਥਾ ਸਤਿ ਬਚ ਤਬ ਭਾਖਿਯੋ ਕ੍ਰਿਪਾ ਨਿਧਿ ਕਰਤਾਰ ' 
ਨਿਜ ਸਰੂਪ ਮਾਂਹਿ ਲੀਨ ਹੁਇ ਕੌਲਾਂ ਭਯੋ ਉਧਾਰ ।।281 ।। 
ਸੋਰਠਾ 
ਭਯੋ ਪ੍ਰਾਨ ਕੌ ਅੰਤ ਕੌਲਾਂ ਗੁਰ ਕੌ ਹੇਤ ਸਿਉ । 
ਜਾਂਹਿ ਸੁ ਪਾਵਤ ਸੈਤ ਸੌ ਬਰ ਗੁਰ ਤੇ ਪਾਇਯੋ ॥ 282। 
ਚੌਪਈ 
ਧਨ ਭਾਗ ਕੌਲਾਂ ਕੇ ਜਾਨੋ । ਬਾਤ ਕਰਤ ਜ਼ਿੰਹ ਪ੍ਰਾਨ ਬਿਹਾਨੇ । 
ਜਾਂ ਕੋ ਖੋਜਤ ਨਾਂਰਦ ਸਾਰਦ । ਅੰਤੰ ਨਾਂ ਪਾਵਤ ਬੁਧ ਬਿਸਾਰਦ ।। 283 ॥ 
ਅਤਿ ਸਮੈ" ਤਿਹਿ ਦਰਸ਼ਨ ਪਾਏ । ਕੌਲਾਂ ਸਮ ਨਹਿ ਕੋਈ ਗਾਏ । 
ਨਿਜ ਮਨ ਮਹਿ ਗੁਰ ਕੀਨ ਬਿੰਚਾਰੀ । ਮੁਸਲਮਾਨ ਕੀ ਨਾਰ ਹਕਾਰੀ । 284 ॥ 
ਮਿਤ ਕਿਰਿਯਾ ਸਭ ਸ਼ਰਾਂ ਸ ਕਈ । ਕੌਲਾਂ ਦਫਨ ਕੀ ਆਗਯਾ ਲਈ । 
_ ਗੌਰ ਕਗੀ ਤਿਹ ਮਧ ਦਬਾਈ । ਬਾਗ ਬੀਂਚ ਗੁਰ ਤਬੀ ਸੁ ਆਈ ॥ 285 ॥ 
ਦੋਹਰਾ 
ਕੌਲਾਂ ਕੀ ਗਥ ਸਭ ਕਹੀ ਦਯਾ ਸਿੰਧ ਬਚ ਸਾਰ । 
ਭਲ ਚੂਕ ਮਮ ਬਖਸ਼ੀਏ ਦਾਸਨ ਦਾਂਸ ਵਿਚਾਰ । 286 ॥ 
ਆਗੇ ਇਹ ਗਥ ਹੋਇਗੀ ਉਪਜੈ ਅਨੇਕ ਤਰੰਗ 1 
ਪੈਦੇ ਖਾਂ ਕੈ ਵਿਆਹ ਕੌ ਤਹਿ ਅਭਿਰਾਂਮ ਪ੍ਰਸੋਗ ॥ 287 ॥ 
ਇਤਿ ਸੀ ਗੁਰ ਬਿਲਾਸ ਕੌਲਾਂ ਕੈ ਉਧਾਰ ਬਰਨਨੰ ਨਾਮ ਦਾਦਸਮੋ' ਧਿਆਇ ਮਸਤ 
ਸੁਭ ਮਸਤ ।। ਵਾਹਿਗੁਰੂ ।। 


1ਦ ਪੋਥੀ ਮਾਨ 


ਅਧਿਆਇ ਤੇਰਵਾਂ 


ਰ ਦੋਹਰਾ 
ਕਵਿ ਕੌ ਬੁਧਿ ਏਤੀ ਨਹੀ ਭਾਖਾ ਕਹੇ ਬਨਾਇ । 
ਕ੍ਰਿਪਾ ਸਿੰਧ ਨਿਜ ਬਿਰਦ ਦਿਖ ਹਮਰੀ ਕਰਹਿ ਸਹਾਇ ॥ 1 ॥ 
ਸੋਰਠਾਂ 
ਸਨੀ ਐਸ ਜਬ ਗਾਂਥ ਮਨੀ ਸਿੰਘ ਬਡ ਗਿਆਨਿ ਤੇ । 
ਨਿਜ ਮਨ ਭਯੋ ਸਨਾਥ ਭਗਤ ਸਿੰਘ ਬਿਨਤੀ ਕਰੀ ।। 2 ॥ 
ਰ ਚੌਪਈ 
ਅਨਿਕ ਜਨਮ ਹਉ” ਭਯੋਂ ਦੁਖਾਰੀ । ਚੌਰਾਸੀ ਲਖ ਜੂੰਨ ਭ੍ਰੰਮਾਰੀ” । 
ਸਫਲ ਜਨਮ ਅਬ ਹਮਰਾ ਭਯੋ । ਜਨਮ ਮਰਨ ਸਭ ਸੋਸਾ ਗਯੋ ।। 3 ॥ 
ਆਗੇ ਕਹੋ ਪ੍ਰਸੰਗ ਸੁ ਭਾਰੀ । ਜੌ ਕੰਤਕ ਹੈ ਕੀਨ ਮੁਰਾਰੀ । 
ਭਗਤ ਸਿੰਘ ਕਹਿ ਚਰਨਨ ਪਰਿਯੋ । ਮਨੀ ਸਿੰਘ ਮਨ ਆਨੰਦ ਭਰਿਯੋਂ ।! 4 । 
ਸੋਰਠਾ 
ਏਕ ਮਹੂਰਤ ਧਯਾਨ ਮੁਨੀ ਸਿੰਘ ਨਿਜ ਮਨ ਕੀਓ । 
ਸਤਿਗੁਰ ਚਰਿਤ ਗਿਆਂਨ ਸਭੀ ਸਮਝ ਤਬ ਭਾਖਿਓ ।। 5 ॥ 
ਚੌਪਈ 
ਕੌਲਾਂ ਪ੍ਰਾਨ ਅੰਤ ਜਬ ਹੋਈ । ਗੁਰ ਪ੍ਰਤਾਪ! ਸੌਕਟ ਸਭ ਖੋਈ । 
ਤਾਂਹਿ ਪ੍ਰੰਮ ਗੁਰ ਰਿਦੈ ਚਿਤਾਰੀ । ਨੀਰ ਚਲਯੋ ਨੰਨਨ ਤੇ ਭਾਰੀ ॥ 6 । 
ਤਬ ਸਤਿਗੁਰ ਐਸੇ ਪੁਨ ਕੀਨਾ । ਬਹੁ ਧੀਰਜ ਨਿਜ ਮਨ ਕਉ ਦੀਨਾ । 
ਪੈਦੇ ਖਾਂ ਤਬ ਰੋਇ ਪੁਕਾਰੀ$ । ਹਾਇ ਮਾਤ ਤੁਮ ਕਹਾਂ ਸਿਧਾਰੀ ॥ 7 ॥ 
ਕ੍ਰਿਪਾ ਸਿੰਧ ਤਹਿੰ ਧੀਰ ਧਰਾਏ । ਕਛੁਕ ਕਾਲ ਇਹ ਭਾਂਤ ਬਿਤਾਏ । 
ਮੇਲਾ ਅਨਿਕ ਭਾਂਤ ਨਿਤ ਹੋਵੈ । ਗੁਰ ਦਰਸ਼ਨ ਕਰਿ ਸੈਕਟ ਖੋਵੈ ॥ 8 ੧ 
ਦੋਹਰਾ 
ਜੌ ਇਛਾ ਮਨ ਮਹਿ ਕਰੈ ਸਤਿਗੁਰ ਦਰਸ਼ਨ ਆਇ । 
ਸਭੈ ਕਾਮ ਪੂਰਨ ਕਰਹਿ ਕ੍ਰਿਪਾਂ ਸਿੰਧ ਹੇਰਖਾਇ ।। 9 ॥ 


“ਅ ਪੰਥ ਭਟਕਾਰੀ _&ਅ ਤੋਂ ਏ ਪੌਥੀ ਕ੍ਰਿਪਾ $% ਪੋਥੀ ਉਚਾਰ 


ਅਧਿਆਇ ਤੋਰਵਾਂ _ 527 


ਸੋਰਠਾ 
ਕਰਮ ਕਾਲ ਕੀ ਬਾਂਤ ਸੁਨੋ ਸੈਤ ਚਿਤ ਦੰ ਸਭੋ । 
ਪੈਦੇ ਖਾਂ ਉਤਪਾਤ ਨਿਜ ਮਨ ਬੀਚ ਚਿਤਾਰਿਯੋ ॥ 10 ॥ 
ਚੌਪਈ 
ਏਕ ਦਿਵਸ ਮਿਲ ਬੈਠ ਪਠਾਨਾ । ਨਿਜ ਨਿਜ ਬਾਤਾਂ ਕਰੇ ਬਖਾਨਾ । 
ਪੈਦੇ ਖਾਂ ਤਿੰਹ ਪ੍ਰਾਪਤ ਭਯੋ । ਸਭ ਪਠਾਨ ਮਨ ਆਨੰਦ ਲਹਿਯੋ ।। 11 ॥ 
ਅਨਿਕ ਭਾਂਤ ਕੀ ਚਰਚਾ ਕਰੀ । ਨਿਜ ਨਿਜ ਸੋਭ ਸਭਨ ਅਤਿ ਰਰੀ । 
ਪੈਦੇ ਖਾਂ ਨਿਜ ਉਪਮ ਉਚਾਰੀ । ਮੇਰੇ ਸਮ ਨਹਿ ਕੇਂ ਬਲਿਕਾਰੀ ।। 12 । 
ਅੰਮ੍ਰਿਤਸਰ ਕਉ ਜੁਧ ਮੈ ਕੀਨੋ । ਨਿਜ ਬਲ ਫਤੇ' ਸਭਨ ਤੇ ਲੀਨੋ । 
ਜੇ ਹਮ ਤਹਾਂ ਨਾ ਜੁਧ ਕਰਾਵਹਿੰ । ਜੈਗ ਫਤੇ ਗੁਰ ਕਬਹੁੰ ਨਾ ਪਾਵਹਿ । 13 । 
ਕਿਆ ਕਹਿ ਹਉ ਨਿਜ ਬਲ ਕੀ ਗਾਥਾ । ਸਪਤ ਹਜ਼ਾਰ ਹਨਾ ਬਲ ਸਾਥਾ । 
ਭਾਰੀ ਬਲ ਦਿਖ ਉਪਮਾ ਕਰਹਿ । ਅਤਿ ਆਦਰ ਗੁਰ ਮੋਰਾ ਧਰਹਿ” ॥ 14 ॥ 
ਦੋਹਰਾ 
ਗੁਰ ਸੈਨਾ ਮੋ ਕੌ ਨਹੀ ਮੋਰੇ ਸਮ ਬਲਿਕਾਰ । 
ਸਭੈ ਤਰਕ ਭੈ ਮਾਨਤੇ ਕੋਊ ਨਾ ਸਕੇ ਨਿਹਾਰ ॥ 15 । 
ਸੋਰਠਾਂ 
ਸੁਨੀ ਐਸ ਜਬ ਬਾਤ ਪਠਾਨ ਮਿਲ ਤਿੰਹ ਕਹਾ । 
ਰੋਤ ਅਧਿਕ ਤਪਤਾਤਿ ਰਵਿ ਬਲ ਛੁਦ ਨਾ ਜਾਨਹੀ ॥ 16 ॥ 
ਚੌਪਈ 
ਕਿ੍‌ਪਾ ਸਿੰਧ ਮਨ ਕੀਨ ਬਿਚਾਰੇ । ਘਟਿ ਘਟਿ ਕੇ ਹਰਿ ਜਾਨਨਹਾਰੇ । 
ਪੈਦੇ ਖਾਂ ਕੋ ਮਾਨ ਨਿਹਾਰੀ । ਦੂਰ ਕਰਨ ਕੀ ਬਾਤ ਚਿਤਾਰੀ ॥ 17 ॥ 
`ਡੁਲੋ ਪੁਰਸ਼ ਬਹੁ ਜਲਦ ਨਾ ਕਰੇ । ਸਨੇ ਸਨੇ ਤਿੰਹ ਕਾਟਨ ਧਰੇ । 
ਹਰਿ ਗੋਬਿੰਦ ਅਸ ਕੀਨ ਉਪਾਉ । ਪੈਦੇ ਖਾਂ ਕੋ ਵਿਵਾਹ ਰਚਾਊ੍‌ । 18 ॥ 
ਮੀਰ ਛੋਟੇ ਇਕ ਬਸੈ ਪਠਾਨ । ਜਾਂਕੀ ਸੋਭ ਸਕਲ ਜਗ ਜਾਨ । 
ਤਿੰਹ ਪੁਤੀ ਸਿਉ ਕੀਨ ਸਗਾਈ । ਪੈਦੇ ਖਾਂ ਮਨ ਭਈ ਬਧਾਈ । ੧2 । 
ਕਿਤਕ ਦਿਵਸ ਮੈਂ ਕੀਨ ਵਿਯਾਹੁ । ਪੈਦੇ ਖਾਂ ਮਨ ਬਧੀਂ ਸੁ ਚਾਹੁ । 
ਜਬ ਵਿਵਾਹ ਡੌਲੀ ਗਿਹ ਲਯਾਯੋ । ਨਰ” ਨਾਰੀ” ਮਿਲ ਮੰਗਲ ਗਾਯੋਂ ।। 20 ॥ 
ਸੰਦਰ ਮੁੰਦਰ$ ਦੀਨ ਸਵਾਰੀ । ਮੀਰ ਛੋਟੇ ਬਹੁ ਭਾਂਤ ਸੁਧਾਰੀ । 
ਮੈਦੇ ਖਾਂ ਕੌ ਨਿਕਟ ਬੁਲਾਯੋਂ । ਦਯਾ ਸਿੰਧ ਇਹ ਭਾਂਤ ਸਿਖਾਯੋਂ ॥ 21 ॥ 


॥% ਪੌਥੀ ਜੀਤ % ਪੌਥੀ ਕਰਹਿ ?% ਪੌਥੀ ਪ੍ਰਭ “ਅ ਪੰਥ ਸਭ ਨਾਰਨਿ $% ਪ੍ਰੌਥੀ ਸਦਨ 


52ਨੂ ਗੁਰ ਬਿਲਾਸ ਪਾਤਸ਼ਾਹੀ ੬ 


ਦੋਹਰਾ ਰ 
ਪੈਦੇ ਖਾਂ ਕਉ ਇਹ ਕਹਿਯੋ ਕ੍ਰਿਪਾ ਸਿੰਧ ਕਰਤਾਰ 
ਬਚਨ ਮਾਨ ਮੌਰੇ ਬਸੌ ਨਿਜ ਗ੍ਰਿਹਿ ਆਨੰਦ ਧਾਰ । 22 ॥ 
ਸੋਰਠਾ ਰ 
ਰਚੇ ਸ ਸ੍ਰੋਦਰ ਗ੍ਰਿਹ ਮੀਰ ਛੋਟੇ ਬਹੁ ਭਾਂਤ ਕੇ । 
ਤਿਹ ਬਸ ਆਨੰਦ ਲੇਹ ਨਿਜ ਇਸਤੀ ਸਿਉ ਪ੍ਰੀਤਿ ਕਰ ॥ 23 ॥ 
ਚੌਪਈ ਰ 
ਪੈਂਦੇ ਖਾਂ ਇਕ ਬਾਤ ਉਚਾਰੀ । ਮਹਾਰਾਜ ਪਰ ਪੀਰ ਨਿਵਾਰੀ । 
ਤੁਮਤੇ ਜੁਦਾ ਨਾ ਕਬਹੀ ਹੋਵਉ” । ਕਰਿ ਦਰਸ਼ਨ ਦੁਖ ਸਗਲੇ ਖੋਵਉ” । 24 ।। 
ਹਰਿਗੋਬਿੰਦ ਇਹ ਬਾਤ ਸੁਨਾਈ । ਨਿਜ ਗ੍ਰਿਹਿ ਬਸੌ ਸੁ ਆਨੰਦ ਪਾਈ । 
ਚੜੇ ਦਿਵਸ ਮਮਾਂ ਨਿਕਟ ਸੁ ਆਵਉ । ਜਿਤਕ ਕਾਲ ਹਮ ਇਹਾਂ ਰਹਾਵਉ ।। 25 11 
ਮਾਯਾ ਭ੍ਰਮ ਮਾਨੋ ਤਿਹ ਬੈਨਾ । ਬਸਯੋ ਰੈਨ ਗ੍ਰਿਹਿ ਹੋਇ ਸੁ ਚੌਨਾਂ । 
ਚੜੈ ਦਿਵਸ ਗੁਰ ਨਿਕਟਿ ਪਧਾਰੇਂ । ਕਿਪਾ ਸਿੰਧੁ ਸਭ ਕਾਜ ਸਵਾਰੇ ॥ 26 ॥ 
ਭਾਂਤ ਭਾਂਤ ਗਰ ਖੇਲ ਸ਼ਿਕਾਰਾ । ਦੌਖੀ ਜੀਵ ਕਿਤਕ ਹਨ ਡਾਰਾ । 
ਦੀਨਨ ਕੀ ਰਖਯਾ ਨਿਤ ਕਰਹਿੰ । ਪਾਪੀ ਨਰ ਕੋਈ ਦਿ੍‌ਸ਼ਟ ਨਾ ਪਰਹਿ 1। 27 ॥ 
ਦੋਹਰਾ 
ਭਾਂਤ ਭਾਂਤ ਕੌਤਕ ਕਰਹਿ ਸ੍ਰੀ ਗੁਰ ਹਰਿ ਗੋਬਿਦ । 
ਪੁਰ ਕਰਤਾਰ ਜਸ ਪ੍ਰਗਟਿਓ ਸੀਤਲ [ਕਿਰਣ|” ਸੁ ਚੈਦ ॥ 28 ॥ 
ਸੋਰਠਾ 
ਜਾਹਿ ਨਾ ਪਾਵਤ ਬੇਦ ਅੰਤ ਅਮਿਤ ਅਨੰਤਹੀ । 
ਸੋ ਧਰ ਰੂਪ ਅਛੇਦ ਦੀਨਨ ਕੀ ਰਖਯਾ ਕਰੇ ॥ 29 ॥ 
ਚੌਪਈ 
ਕਿਤਕ ਦਿਵਸ ਇਹ ਭਾਂਤ ਬਿਤਾਏ । ਸਤਿਗੁਰ ਕੌਤਕ ਕਰਤ ਸਹਾਏ । 
_ਕਿ੍‌ਪਾ ਸਿੰਧ ਕੇ ਚਰਿਤ ਅਧਾਰੂ । ਅਲਪ ਬੁਧਿ ਨਹਿੰ ਜਾਤ ਬਿਚਾਰੂ ॥ 30 ।। 
ਭੁਗਤ ਸਿੰਘ ਸੁਨਿ ਹਰਖਤ ਭਯੋ । ਜਨਮ ਮਰਨ ਸੰਸਾ ਮਿਟ ਗਯੋ. । 
ਮਨੀ ਸਿੰਘ ਗਥ ਔਰ ਬਿਚਾਰੀ । ਸੋ ਕਵਿ ਕਹਿਤ ਸੁਨੋ ਨਿਰਧਾਰੀ ॥ 31 । 
ਦਯਾ ਸਿੰਧ ਸਤਿਗੁਰ ਕਰਤਾਰਾ । ਭਾਂਤ ਭਾਂਤ ਕੇ ਖੋਲ ਸ਼ਿਕਾਰਾ । 
ਏਕ ਦਿਵਸ ਮਨ ਐਸ ਬਿਚਾਰੀ । ਚਲਹਿਂ ਬਾਗ ਨਿਜ ਨੈਨ ਨਿਹਾਰੀ । 32 ॥ 
ਪੈਦੇ ਖਾਂ ਨਿਜ ਸੰਗ ਲਵਾਏ । ਬਾਗ ਮਧ ਸ੍ਰੀ ਗੁਰ ਤਬ ਆਏ । 
ਕਾਰੀ ਘਨ ਘਟ ਬਿਰਛ ਉਪਾਰੀ । ਮਨੋ ਰੈਨ ਨਿਜ ਨੌਨ ਨਿਹਾਰੀ ॥ 33 ।। 


ੱਅ ਧੌਥੀ ਹਮ “ਏ ਪੋਥੀ ਵਿਚੋ $ਅ ਪੌਥੀ ਸਤਿਗੁਰੂ 


ਅਧਿਆਇ ਤੋਰਵਾਂ ਕਉ 


ਦੋਹਰਾ 
ਭਾਂਤ ਭਾਂਤ ਹੋਵਤ ਤਹਾਂ ਮੰਰਨ ਸਬਦ ਅਪਾਰ । 
ਬਿਰਛਨ ਘਟਾ ਸੈਭਾਰ ਕੈ ਪਾਇਲ ਕਰੈ ਬਿਚਾਰ । 34 ॥ 
ਸੋਰਠਾ 
ਕੀਨੋ ਬਰੁਤ ਆਨੰਦ ਸਤਿਗੁਰ ਬਾਗ ਨਿਹਾਰ ਕੌ । 
ਬਾਗ ਨਿਸਾ ਗੁਰ ਚੰਦ ਕਹਿ ਲਗਿ ਉਪਮਾ ਕਵਿ ਕਹੈ ।। 32 । 
ਸਵੈਯਾ 
ਫੂਲ ਸੁਫੇਦ ਨਿਖਯਤ੍ਰ ਬਿਰਾਜ ਅਰਾਕ ਸੁ ਸੁੰਦਰ ਰਾਹ ਸਹਾਈ । 
ਬਾਗ ਨਿਸਾ ਗੁਰ ਚੰਦ ਨਿਹਾਰ ਸੁ ਹਰਖ ਕੀਓ ਜਨ ਸੈਪਤ ਪਾਈ । 
ਖਾਨ ਪ੍ਰਸੰਨ ਭਯੋ ਮਨ ਮਹਿ ਉਪਮਾਂ ਬਹੁ ਬਾਰ ਬਿਨੈ ਅਤਿ ਗਾਈ । 
ਬਹੁਤ ਆਨੰਦ ਚਕੌਰ ਕੀਓ ਗੁਰ ਰੂਪ ਨਿਹਾਂਰ ਸੁ ਆਨੰਦ ਪਾਈ ॥। 36 ।। 


ਚੌਪਈ 
ਯੌ” ਪ੍ਰਭ ਜੀ ਸਭ ਬਾਗ ਨਿਹਾਰਿਓਂ । ਫੂਲ ਪਤ੍ਰ ਦਿਖ ਆਨੰਦ ਧਾਰਿਯੋ । 
ਕਿਸੀ ਔਰ ਸੁਭ ਥਾਨ ਦਿਖਾਏ । ਬੈਠੇ ਗੁਰ ਧਰਿ ਹਰਖ ਮਹਾਏ 1 37 ।। 
ਪੈਦੇ ਖਾਂ ਕੌ ਨਿਕਟ ਬੈਠਾਯੋ । ਬਾਗ ਉਪਮ ਤਬ ਸ੍ਰੀ ਮੁਖ ਗਾਯੋ 
ਪੈਦੇ ਖਾਂ ਮਨ ਹਰਖ ਧਰਾਵਉ । ਹਮ ਸੌ ਚੌਪਰੰ ਖੋਲ ਮਚਾਵਉ ॥ 38॥ 
ਤਬ ਗੁਰ ਚੌਪਰ ਖੋਲ ਮਚਾਈ । ਭਾਂਤ ਭਾਂਤ ਕੇ ਦਾਵ ਧਰਾਈ” । 
ਪਰਤ ਦਾਵ ਸਤਿਗੁਰ ਜੋ ਮਾਂਗੇ । ਚਾਹਤ ਖਾਨ ਨ ਆਵਤ ਆਗੈ ॥ 39 ॥ 
ਤਬ ਲਉ ਏਕ ਪਠਾਨ ਸੁ ਆਯੋ । ਭਾਂਜ ਖਾਇ ਕਿਹੰ ਓਰ ਸਿਧਾਯੋਂ । 
ਤਿਸੀ ਠਵਰ ਸੋਈ ਚਲ ਆਇ । ਕ੍੍‌ਪਾ ਸਿੰਧ ਜਹਿਂ ਖੋਲ ਰਚਾਇ ॥ 50 ॥ 
ਮਸਾਹਿਬ ਬਡੋ ਸ਼ਾਹਿ ਕਾ ਜਾਨੋਂ । ਸ਼ਾਹਿਜਹਾਂ ਤਹਿ ਰਾਖਤ ਮਾਨ । 
ਜਭਾ ਮਧ ਜਬ ਹੀ ਚਲ ਆਵੈ । ਹਜ਼ਰਤ ਤਿਸ ਕੌ ਨਿਕਟ” ਬਿਠਾਵੈ ।। 41 ॥ 
ਦੌਹਰ' 
ਸ਼ਾਹਜਹਾਂ ਮਨ ਕੋਪ ਕਰ ਦੀਨੀ ਸੈਨ ਅਪਾਰ । 
ਪਹਾੜ ਓਰ ਤਹਿ ਭੇਜਿਯੋ ਸ਼ਸਤ [ਅਸਤੁ |” ਬਹੁ ਧਾਰ ।। 42 । 
ਚਲਯੋ ਖਾਂਨ ਤਹਿੰ ਪਾਇ ਕੈ ਬਦੁ ਜੁਧ ਕੀਨਾ ਤਾਂਹਿ । 
ਨਿਜ ਸੈਨਾ ਹਤ ਦੇਖ ਕੈ ਭਾਜਿਯੋ ਅਤਿ ਦੁਖ ਪਾਹਿ ॥ 43 ॥ 
ਚੌਪਈ 
ਆਇ ਸ਼ਾਹਿ ਕੇ ਨਿਕਟ ਪੁਕਾਰਾ । ਹਜਰਤ ਰਾਜਾ ਬਲੀ ਅਪਾਰਾ । 
ਸੈਨ ਸਭੈ ਹਮਰੀ ਹਤ ਕੀਨੀ । ਮਮ ਮਾਰਨ ਕੀ ਆਗਿਆ ਦੀਨੀ ।1 44 ॥ 


14( ਪੌਥੀ ਚਲ'€) “ਅ ਤੇ ਦ ਪੌਥੀ ਪਾਜਿ “ਅ ਪੋਥੀ ਵਿਚੋਂ” 


510 ਗੁਰ ਬਿਲਾਸ ਪਾਤਸ਼ਾਹੀ ੬ 


ਭਾਜ ਨਿਕਟ ਮੈ” ਤਮਰੇ ਆਯੋ । ਸਭ ਬ੍ਰਿਤੋਤ ਹਮ ਤਮੋ ਸੁਨਾਯੋ । 

ਸ਼ਾਹਿਜਹਾਂ! ਸੁਨ ਕੌਪ ਸੁ ਕੀਨੋ । ਬਹੁ ਧਿਰਕਾਰ ਤਿਸੀ ਕੌ ਦੀਨੋ ॥ 45 ॥ 

ਸ਼ਾਹਿਜਹਾਂ ਤਬ ਐੱਸ ਉਚਾਰੀ । ਅਗ੍ਰ ਨੈਨ ਨਹਿੰ ਹੋਇ ਹਮਾਰੀ । 

ਲਾਜ ਖਾਨ ਅਸ ਮਨ ਮਹਿ ਪਾਈ । ਠੌਰ ਤਿਆਗ ਕਿਤ ਔਰ ਸਿਧਾਈ ॥ 46 ॥ 

ਕਰਤ ਵਿਚਾਰ ਖਾਂਨ ਮਨ ਭਯੋ । ਸੀ ਗੁਰ ਦਰਸ ਤਬੌ ਤਕ ਅਯੋਂ । 

ਆਇ ਨਿਕਟ ਗੁਰ ਕੇ ਯੋ ਠਾਢਾ । ਨਖ ਸਿਖ ਤਿਸੋ ਮਾਨ ਬਹੁ ਬਾਢਾ ॥ 47 ॥ 
ਦੋਹਰਾ 

ਗਰਬ ਪ੍ਰਹਾਰੀ ਸਰੀ ਗੁਰੂ ਰਹੇ ਆਪਨੇ ਧਯਾਨ । 

ਚੌਪਰ ਖੇਲਤ ਪ੍ਰੰਮ ਸਿਉ ਕਰਤ ਦਾਵ ਮਨ ਮਾਨ ॥ 48 ॥ 


_ਸੌਰਠਾ 
ਖਾਨ ਓਰ ਨਹੀ ਚੀਨ ਤਬੋ ਖਾਨ ਰਿਸ ਧਾਰਿਕੌ । 
ਕਹਿਯੋ ਮਾਨ ਨਹਿ ਕੀਨ ਬਡੋ ਗਰਬ ਜੁਤ ਮਾਨ ਏਹ ॥ 49 । 
ਚੌਪਈ 
ਤਬ ਪਠਾਨ ਮਨ ਐਸੇ ਆਈ । ਕਾਟ ਸੀਸ ਇਹ ਦੇਹ ਬਗਾਈ । 
ਨਹਿੰ ਆਦਰ ਗੁਰ ਮੌਰਾ ਕੀਨਾ । ਅਸ ਕਹਿ ਤੇਗ ਧਾਰ ਕਰ ਲੀਨਾ ।। 50 ॥ 
ਨਿਜ ਮਨੇ ਮਹਿ ਅਸ ਕੀਨ ਸਲਾਹਾ । ਸਤਿਗੁਰ ਮਾਰਨ ਕੀ ਚਿਤ ਚਾਹਾ । 
ਜਬ ਹੀ ਹਾਥ ਤੇਗ ਪੈ ਧਰਯੋ । ਕਛਹਕ ਖੋਚ ਬਹੁਤ ਰਿਸ ਪਰਿਯੋਂ ।। 51 ।। 
ਫੇਰ ਕਟਾਖ ਦਿਖਾਇ ਗੁਰ ਪੁਰੇ । ਜਸ ਕ੍ਰੌਧ ਹੌਵਤ ਅਰਿ ਚੂਰੇਂ । 
ਸੀ ਮੁਖ ਭਾਖੇ ਬੈਨ ਅਲਾਈ । ਤੁਮ ਨਿਜ ਕਉ ਹੈ ਸੂਰ” ਕਹਾਈਂ । 52 ।। 
ਜਹਾਂ ਤੇਗ ਮਾਰਨ ਕਾ ਥਾਨ । ਅਯੋ ਭਾਜ ਤਹਿ ਤੇ ਮਤਿ ਹਾਨ । 
ਫਕਰਨ ਪਰ ਆਇ ਤੇਗ ਧਰਾਈ । ਨਿਜ ਤਨ ਕਾ ਕਿਉ” ਨਾਸ ਕਰਾਈ । 53 ॥ 
ਦਹਰਾ 
ਹਾਥ ਤੇਗ ਤੁਮਰੇ ਰਹੇ [ਪ੍ਰਭੁ]? ਜੀ ਹਨੇ ਪ੍ਰਾਨ । 
ਮਾਨੀ ਕਉ ਨਹਿ ਥਾਨ ਹੈ ਨਿਮਾਨਿਆਂ ਕੇ ਗੁਰ ਮਾਨ ॥ 524 ॥ 
ਸਰਠਾ 
ਸਨੇ ਬਚਨ ਅਸ ਕਾਨ ਕ੍ਰਿਪਾ ਸਿੰਧ ਅਸ ਗੁਰੂ ਕੇ । 
ਅਤਰਜਾਮੀ ਜਾਨ ਆਰਤ ਹੋਇ ਗੁਰ ਪਗ ਪਰਾਂ ॥ 52 ॥ 
ਚੌਪਈ 
ਛਿਮੌ ਭੁਲ ਹਮਰੀ ਹੈ“ ਸਵਾਮੀ । ਕ੍੍‌ਪਾ ਸਿੰਧ ਤੁਮ ਅੰਤਰਜਾਮੀ । 
ਤਮਰੀ ਮਾਇਆ ਹੈ ਬਲਵੌਤਾ । ਜਾਹਿ ਭ੍ਰਮਾਯੋ ਅੰਤ ਮੁਹਿ ਜੇਤਾ ॥ 56 ॥ 


ਤੇ 
9੪ ਪੋਥੀ ਬਾਦਸਹਿ “ਅ ਪੌਥੀ ਬੀਰ $ਅ ਪੌਥੀ ਵਿਚੋਂ “ਅ ਪੌਥੀ ਪ੍ਰਭ 


ਅਧਿਆਇ ਤੋਰਵਾਂ 531 


ਭਲ ਛਿਮਾਪਨ ਹਮਰੀ ਕੀਜੈ । ਨਿਜ ਚਰਨਨ ਕਾ ਦਾਸ ਕਰੀਜੈ । 
ਆਰਤ ਹੁਇ ਘਿਘਿਆਨੋ ਜਬ ਹੀ । ਸਿਖਿਆ ਬਚ ਭਾਖੇਂ ਗੁਰ ਤਬ ਹੀ ॥ 57॥ 
ਕਿਸੀ ਸੰਤ ਪਰ ਕੌਪਾਂ ਨ ਕਰੋਂ । ਸਾਧ ਅਵਿਗਯਾ ਤੇ ਸਦ ਟਰੋਂ । 
ਸੰਤ ਸਾਧ ਕੀ ਸੋਵਾ ਕਰੀਯੋ । ਸਤਿਗੁਤ ਓਟ ਸਦਾ ਚਿਤ ਧਰੀਯੋ ।। 58 । 
ਸਤਿਗੁਰ ਸਿਖ ਖਾਨ ਤਬ ਹੌਯੋ । ਜਨਮ ਮਰਨ ਸੱਸਾ ਸਭ ਖੌਯੋਂ । 
ਕਿਪਾ ਸਿੰਧ ਤਬ ਬਚਨ ਉਚਾਰੇ । ਜਾਹੁ ਖਾਨ ਨਿਜ ਸਦਨ ਮਝਾਰੇ ।। 59 ॥ 
ਦੋਹਰਾ ਰ 
ਖਾਨ ਕਹਿਯੋ ਅਤਿ ਦੀਨ ਹ੍ਰੈ ਹਉ ਚਰਨਨ ਕਾ ਦਾਸ । 
ਬਾਦਸ਼ਾਹ ਮੁਹਿ ਤਿਆਂਗਿਯੋ ਕੈਸੇ ਚਲਉ” ਸੁ! ਪਾਸ ॥ 60 ॥ 
ਸੋਰਠਾ 
ਦਿਖਾ ਖਾਨ ਅਤਿ ਦੀਨ ਸਤਿਗੁਰ ਭਏ ਦਯਾਲ ਤਬ । 
ਕਹਿਯੋ ਜਾਹੁ ਪ੍ਰਬੀਨ ਬਰੁ ਆਦਰ ਤੁਮਰਾ ਕਰੇ ॥ 61 ।। 
ਚੌਪਈ 
ਸੀ ਮੁਖ ਤੇ ਗੁਰ ਬਚਨ ਉਚਾਰੇ । ਜਾਇ ਖਾਨ ਨਿਜ ਸਦਨ ਮਝਾਰੇ । 
ਮਨਸਬ ਤੁਮਰਾ ਅਧਿਕ ਸੁ ਹੋਵੈ । ਗੁਰੁ ਨਾਨਕ ਸਭ ਸੰਕਟ ਖੌਵੈ । 62 ॥ 
ਬਚਨ ਮਾਨ ਗੁਰ ਖਾਨ ਸੁ ਗਯੋ । ਆਗ੍ਰਲ ਚਰਿਤ ਸੁਨੋ ਜੋ ਭਯੋ । 
ਬਾਦਸ਼ਾਹ ਜਬ ਖਾਨ ਨਿਹਾਰਿਯੋ । ਬਹੁਤ ਕ੍ਰੰਧ ਮਨ ਭੀਤਰਾਂ ਧਾਰਿਯੋ ॥ 63 ॥ 
ਪਾਛੇ ਮਨ ਮਹਿ ਐਸ ਵਿਚਾਰੀ । ਖਾਨ ਸੂਰ ਥਾ ਮੁਝੇ ਅਪਾਰੀ । 
ਕਿਆ ਭੰਯੋ ਏਕ ਵਾਰ ਭਜ ਆਯੋ । ਇਹ ਸਮ ਸੂਰ ਨ ਕੌ ਮਮਭਾਯੇ ॥64॥ 
ਅਬ ਤਹਿ ਕੀ ਸੁਧ ਜਿਹ ਠਾਂ ਪਾਵਉ । ਕਰ ਸਨਮਾਨ ਤਿਸੈ ਗਹਿ ਲਯਾਵਉ । 
ਤਾਹੀ ਸਮੇਂ ਕਿਸੀ ਨਰ ਕਹਿਯੋ । ਖਾਨ ਸ਼ਾਹਿ ਜੀ ਇਹ ਠਾਂ ਅਯੋ । 65 ।। 
ਰ ਦੰਹਰਾ 
ਇਹ ਸੁਨ ਸ਼ਾਹਿਜਹਾਂ" ਤਬ ਕਰਯੋ ਹਰਖ ਮਨ ਭਾਰ । 
ਖਾਨ ਬੁਲਾਯੋ ਨਿਕਟ ਤਬ ਅਤਿ ਆਦਰ ਤਿਹ ਧਾਰ ॥ 66 ॥ 
ਸੋਰਠਾ 
ਕੀਨੋ ਤਾਂਹਿ ਵਜ਼ੀਰ ਸ਼ਾਹਜਹਾਂ ਤਬ ਆਪਨੇ । 
ਕਿਪਾ ਸਿੰਧ ਰਣਧੀਰ ਕੀਰੀ ਤੇ ਹਸਤੀ ਕਰਿਯੋ ॥ 67 ॥ 
ਚੌਪਈ 
ਅਨਿਕ ਪਤਿਤ ਕਾ ਕੀਨ ਉਧਾਰੇ । ਦਯਾ ਸਿੰਧੁ ਸ੍ਰੀ ਗੁਰ ਕਰਤਾਰੇ । 
ਨਿਹਕੋਟਕ ਸੇਵਾ ਗੁਰ ਕਰੈ । ਮਨ ਬਾਂਛਤ ਫਲ ਕਰ ਮਹਿ ਧਰੇ । 68॥ 


£ਟ ਪੌਥੀ ਕੌ.ਧੁ £ਅ ਤੇ ਏ ਪੌਥੀ ਤਿਸ £ਦ ਪੌਥੀ ਅੰਤਰਿ € ਪੌਥੀ ਪਾਤਸ'ਰਿ 


532 ਗੁਰ ਬਿਲਾਸ ਪਾਤਸ਼ਾਹੀ ੬ 


ਬਾਜੀ ਜੀਤ ਉਠੇ ਗੁਰ ਪੁਰੇ । ਜਾਸ ਉਪਮ ਸਭ ਜਗ ਭਰਪੂਰੇ । 
ਨਿਜ ਡੇਰੇ ਸੀ ਗੁਰ ਜਬ ਆਏ । ਅਨਿਕ ਭਾਂਤ ਕੇ ਮੰਗਲ ਗਾਏ 1 69 ॥ 
ਕਿ੍‌ਪਾਂ ਸਿੰਧ ਕੀ ਕਥਾ ਅਪਾਰੀ । ਸੇਸ ਰਟਤ ਨਹਿ ਆਵੋ ਪਾਰੀ । 
ਅਨਿਕ ਸਿਖ ਤਾਰੇ ਨਹਿ ਅੰਤਾ । ਸ੍ਰੀ ਸਤਿਗੁਰ ਧਰਿ ਰਰਪ ਅਨੰਤਾ ॥ 70 ॥ 
ਮੈ ਹਉ ਜੀਵ ਤੁਛ ਮਤ” ਮੋਰੀ । ਕ੍ਰਿਪਾ ਸਿੰਧ ਕੀ ਗਾਥ ਪ੍‌ਨੇਰੀ । 
ਮੋਰੀ ਭੂਲ ਛਿਮਾਪਨ ਕਰੀਯੋ । ਪਤਿਤ ਉਧਾਰ ਬਿਰਦ ਚਿਤ ਧਰੀਯੋ ।। 71।। 
ਦੋਹਰਾ ਰ 
ਹਰਿ ਗੋਵਿੰਦ ਗੁਰ ਕੇ ਚਰਿਤ ਜੌ ਸੁਨ ਹੈ ਮਨ ਲਾਇ । 
ਚਾਰ ਪੁਦਾਰਥ ਘਰ? ਲਹੈ! ਕਾਲ ਨਿਕਟਿ ਨਹਿ ਆਇ ।। 720 
ਚੌਪਈ 
ਅਥਯੋ ਸੂਰ ਪੁਨ ਦਧ ਸੁਤਿ ਆਯੋ । ਮਦਨ ਨਾਰਿ ਮਨ ਆਨੰਦ ਪਾਯੋ । 
ਖਿਰੇ ਨਖਤ ਮਨ ਹਰਖ ਧਰਾਈ । ਹਰਖ ਸਾਵਰੀ ਨਿਜ ਪਤਿ ਪਾਈ ।। 73 । 
ਤੀਨ ਪਹਿਰ ਨਿਸ ਭਈ ਬਿਤੀਤਾ । ਜਾਗੇ ਗੁਰ ਸਦ ਮਨ ਭਵ ਜੀਤਾ । 
ਸਭੀ ਸੌਚ ਕਰ ਮਜਨ ਕਰੀਯੋ । ਸੀ ਗੁਰ ਨਾਨਕ ਉਰ“ ਮਾਹਿ ਧਰਿਯੰ ।। 74 ॥ 
ਅੰਤਰ ਧਯਾਨ ਭਏ ਗੁਰ ਸੁਆਮੀ । ਪਰ ਪੀਰਾ ਹਰ ਅੰਤਰਜਾਮੀ । 
ਰੈਨ ਬਿਤੀ ਪਹੁ ਪਾਟਤਾਂ ਭਈ । ਚੌਰ ਯਾਰ ਮਨ ਚਿੰਤਾ ਲਈ ।। 75 ॥ 


ਨਿਸਪਤਿ ਲੋਪ ਸੁ ਨਖਤ ਮਲੀਨੋ । ਜਥਾ ਰਾਜ ਗੈ ਹੋਏ ਅਧੀਨੇ । 

ਸਭ ਸੈਤਨ ਮਨ ਭਯੋ ਹੁਲਾਸਾ । ਜਥਾ ਸੂਰ ਦਿਖ ਕਮਲ ਪ੍ਰਕਾਸਾ । 76 ।। 
ਦਹਰਾ 

ਕਿਪਾ ਸਿੰਧ ਵਿਚਾਰਯੋ ਬਹੁ ਦਿਨ ਭਏ ਬਤੀਤ । 

ਕਰਯੋ ਜੁਧ ਪੁਨ ਅਬ ਕਰਉ ਔਰ ਤੁਰਕ ਕੋਈ ਜੀਤ ॥ 77 ॥ 


ਸੋਰਠਾਂ 
ਜੌਮਾਸਾ ਅਬ ਆਇ ਸਰਤਾ ਤਟ ਚਲੀਏ ਕਹੀ” । 
ਇਕ ਸਿਖ ਐਸ ਅਲਾਇ ਮਹਾਰਾਜ ਬਿਨਤੀ ਸੁਨੋ ॥ 78 ॥ 


ਕਥਿਤ 
ਦੀਨਨ ਕੇ ਨਾਥ ਹੋ ਸਨਾਥ ਸਭੈ ਸਿਖ ਕੀਏ 
ਸਦਾ ਪਰ ਪੀਰ ਹਰ ਦਾਸ ਪ੍ਰਤਿਪਾਲ ਹੋ । 
ਬੈਰਨ ਕੋ ਮਾਥ ਹੋ ਸ ਦਾਸਨ ਕੇ ਸਾਥ ਤੁਮ 
ਸਿਖਨ ਕੇ ਖੋਦ ਹਰਿ ਸਦਾ ਕਿਰਪਾਲ ਹੋਂ । 


12 ਪੌਥੀ ਬੁਧਿ 'ਅ ਪੋਥੀ) ਤਹਿ ਮਿਲਹਿ “ਅ ਪੋਬੀ ਰਿਦ $ ਪੰਥੀ ਫ੍ਰਟਤ 


ਅਧਿਆਇ ਤੱਰਵਾਂ 533 


ਭਲੇ ਦੇਤੇ ਪਾਥ ਹੋ ਸੁ ਦਾਸ ਮੈ ਅਨਾਥ ਸਦਾ 
ਮੌਰੇ ਗ੍ਰਿਹ ਚਲੋ ਪ੍ਰਭ ਕਰਤ ਨਿਹਾਲ ਹੌ । 
ਪਵਿਤ ਤਮੇ ਗਾਥ ਹੋ ਸੁ ਸੁਨ ਜਸ ਆਯੋ ਨਾਥ 
ਕੀਜੀਏ ਸੁ ਸਿਖ ਮੌਹਿ ਕਟੇ ਆਪ ਜਾਲ ਹੋ॥ 81 ॥ 
ਦੋਹਰਾ 
ਤੀਰ ਬਿਪਾਸਾ ਕੈ ਬਸਤ ਬਾਘੇ ਹਮਰੋਂ ਗਾਂਵ । 
ਸ਼ਿਕਾਰ ਭੂਮਿ ਤਿਹ ਠਾਂ ਘਨੀ ਸੁੰਦਰ ਹੈ ਤਿਹ ਠਾਂਵ ॥ 80 ॥ 
ਚੌਪਈ 
ਇਹ ਸੁਨ ਮੌਨ ਗੁਰੂ ਜੀ ਰਹੇ । ਹੋਰ ਜਿਖ ਤਬ ਬਚਨ ਅਲਏ । 
ਸ਼ੰਦਰ ਭੁਮਿ ਬਿਪਾਸਾ ਤੀਰਾ । ਰੁਹੇਲਾ ਨਾਮ ਸੁ ਥੋਹੁ ਗਹੀਰਾ ॥ 81 । 
ਕਛੁਕ ਬਸਤ ਹੈ ਤਿਹ ਠਾਂ ਲੌਕ । ਬਿਪਾਸਾ ਤੀਰ ਹਰਖ ਸਭ ਸੋਕ । 
ਏ ਸੁਨ ਸੀ ਗੁਰ ਕੇ ਮਨ ਭਾਯੋ । ਪੈਦੇ ਖਾਂ ਤਬ ਬੌਲ ਪਠਾਯੰ । 82 ।। 
ਪੈਂਦੇ ਖਾਂ ਆਯੋ ਗੁਰ ਪਾਸ । ਹਾਥ ਜੌਰ ਤਿਨ ਕਰੀ ਅਰਦਾਸ ।। 
ਮਹਾਰਾਜ ਕਿਆ ਆਗਿਆ ਮੌਕੇ । ਸ੍ਰੀ ਗੁਰ ਕਹਿਯੋ ਬੁਲਾਯੋ ਤੌਕੋ । 83 ॥ 
ਚੌਮਾਸਾ ਅਬ ਪਹੌਚਯੋ ਆਈ । ਸਰਤਾ ਤੀਰ ਰਹੈ ਹਮ ਜਾਈ । 
ਤਮ ਇਹ ਠਾਂ ਰਹਿ ਹੈਂ ਬਲਵਾਨਾ । ਮਮ ਸਿਖਯਾ” ਧਰਹੋਂ ਨਿਜ ਕਾਨਾ ॥ 84 ।। 
ਦੋਹਰਾ 
ਸੁਨੋ ਖਾਂਨ ਧਰ ਧਿਆਨ ਤੁਮ ਮਨ ਯੋ ਮਤਿ ਬਿਚਾਰ । 
ਲੋਕ ਸਖੀ ਪਰਲੌਕ ਗਤਿ ਮਾਨੋ ਸਿਖ ਹਮਾਰ ॥ 85 ॥ 
ਚੌਪਈ 
ਤਾਤ ਮਾਤ ਸਮ ਸੇਵਾ ਕਰੋ । ਨਿਜ ਬਡ ਜਾਨ ਸੁ ਆਦਰ ਧਰੇ ! 
ਮ਼ੈਤ ਸਾਧ ਕੀ ਸੇਵਾ ਕਰਨੀ । ਕਰਿ ਆਦਰ ਪਾਲੋ ਇਹ ਧਰਨੀ ॥ 86 ॥ 
ਨਿਜ ਨਾਰੀ ਬਿਨ ਭੌਗ ਨ ਕਰੋ । ਨਰਕ ਅਗਨ ਤੋਂ ਮਨ ਮੈ ਡਰੋ । 
ਸਧਾ ਸਰੋਵਰ ਮੈ ਜਬ ਜਾਵਉ । ਤਿਹ ਠਾਂ ਤਮ ਕੌ ਬੋਲ ਪਠਾਵਉ ।। 87 ॥ 
ਅਬ ਤਮ ਇਹ ਨਾਂ ਰਹੋ ਬਲਾਰੀ । ਸਦਾ ਸੁਖ ਸਿਖ ਖਾਨ ਹਮਾਰੀ । 
ਬੋਲਯੋ ਖਾਨ ਗੁਰੂ ਜੀ ਸੁਨੋ । ਮੇਰੋ ਅਗਨ ਕਛ ਨਾ ਗਿਨੋ । 88 ॥। 
ਮੈ ਹੂੰ ਦਾਸ ਚਲਹੁੰ ਤੁਮ ਸੌਗਾ । ਕਰੋ ਸੇਵ ਜਹਿ ਥਾਂ ਹੁਇ ਜੌਗਾ ।। 
ਦਿਖਾ ਮਾਨ ਹੁਇ ਕਿਿਪਾ ਨਿਧਾਨਾ । ਹਰੋ' ਮਾਨ ਸਬ ਇਹ ਮਨ ਮਾਨਾ ॥ 89 ॥ 
ਦਹਰਾ 
ਨਿਜ ਮਾਯਾ ਆਗਯਾ ਕਰੀ ਸਤਿਗੁਰ ਅਤਿ ਰਣਧੀਰ । 
ਖਾਨ ਮਤ ਭ੍ਰਮ ਕੀਜੀਏ ਬਲਿ ਤਜ ਹੋਇ ਅਧੀਰ ॥ $0 । 


1% ਧੌਥੀ ਅਆਇਿਸ _£ਦ ਪੋਥੀ ਉਪਦੇਸ 


534 ਗੁਰ ਬਿਲਾਸ ਪਾਤਸ਼ਾਹੀ ੬ 


ਸੋਰਠਾ 
ਗੁਰੁ ਮਾਯਾ ਬਲਵੰਤ ਸਭੈ ਦੇਵ ਜਹਿੰ ਬਸ ਕਰੇਂ । 
ਜਾਹਿ ਨਾ ਆਵਤ ਅੰਤ ਤਿੰਹ ਆਗੇ ਨਰ ਕਿਆ ਗਨ । 91 ॥ 
ਚੌਪਈ 
ਮਾਯ' ਭ੍ਰਮ ਸਿਉ ਖਾਨ ਭੁਮਾਯੋਂ । ਕ੍ਰਿਪਾ ਸਿੰਧ ਸਿਉ” ਬਚਨ ਅਲਾਯੋ ॥ 
ਮਹਾਰਾਜ ਸੈਂ ਇਹ ਠਾਂ ਰਹਉ” । ਤੁਮਰੀ ਆਗਿਆ ਨਿਸ ਦਿਨ ਗਹਉ” । 92 ॥ 
ਕਰਉ” ਗ੍ਰਹਿਸਤ ਅਬ ਕੀਆ ਬਿਆਹਾ । ਅਤਿਸੈ ਮੋਰੇ ਮਨ ਮੈ ਚਾਹਾ । 
ਪੁਨ ਤੁਮ ਆਗਿਆ ਕਰੀ ਕ੍ਰਿਪਾਲਾ । ਇਹ ਠਾਂ ਰਹਉ ਪ੍ਰਜਾ ਪ੍ਰਤਿਪਾਲਾ ॥ 93 ॥ 
ਸਤਿਗੁਰ ਕਹ ਤੁਮ ਇਹ ਠਾਂ ਰਹਉ । ਸਿਖਿਆ ਹਮਰੀ ਮਨ ਮੈ ਗਹਉ । 
ਯੌ ਸੁਨ ਖਾਨ ਭਯੋ ਪ੍ਰਸੰਨ । ਸ੍ਰੀ ਗੁਰ ਕੋ ਮਨ ਮਹਿ ਕਹਯੌ ਧੈਨ ।। 94 ॥ 
ਪੁਨ ਸਤਿਗੂਰ ਮਨ ਐਸੇ ਆਯੋਂ । ਬਾਬਾ ਗੁਰਦਿਤਾ ਸੁੰ ਬੁਲਾਯੰ । 
ਤਿਨ ਪ੍ਰਤਿ ਕਹਾ ਮਾਨ ਬਚ ਮੋਰਾ ! ਗੋਇੰਦਵਾਲ ਜਾਹੁ ਤਜ ਦੇਰਾ ॥ 22 ॥ 
ਦਹਰਾ 
ਸੀ ਗੁਰੁ ਕੀ ਆਗਿਆ ਸੁਨੀ ਗੁਰਦਿਤਾ ਬਡ ਗਿਆਨ । 
ਚਰਨ ਬੇਦ ਸੀ ਗੁਰੂ ਕੇ ਉਠਾ ਹਰਖ ਮਨ ਮਾਨ । 96 । 
ਦੋਹਰਾ 
ਬਾਬਾ ਗੁਰਦਿਤਾ ਚਲਯੋ ਗੋਇੰਦਵਾਲ ਕੀ ਓਰ । 
ਕੁਛ ਉਤਰ ਨਹਿ ਤਿਨ ਕੀਓ ਜਾਨੇ ਬਚਨ ਅਮਰ ॥ 97 ।। 
ਚੌਪਈ 
ਗੋਇੰਦਵਾਲ ਮਹਿ ਪਹੁੰਚਿਓ ਜਾਇ । ਸਭ ਪਰਿਵਾਰ ਮਿਲ ਹਰਖ ਧਰਾਇ । 
ਤਬ ਲਉ ਬੀਬੀ ਵੀਰੋ ਆਈ । ਮਾਤ ਭ੍ਰਾਤ ਕਉ ਮਿਲ ਹਰਖਾਈ! ।੧ 98 ।। 
ਸਭ ਪਰਿਵਾਰਾਂ ਮਿਲ ਆਨੰਦ ਲੀਨੇ । ਗੁਰੂ ਸੋਦੇਸ ਬਾਬੇ ਨੇ ਦੀਨ । 
ਇਹ ਠਾਂ ਸਤਿਗੁਰ ਕਰੀ ਤਿਆਰੀ । ਬੋਲ ਸਿਖ ਮੁਖ ਕੀਨ ਉਚਾਰੀ ॥99॥ 
ਹਮਰੇ ਘੰਰਾ ਤੁਰਤ ਲਿਆਵਉ । ਚਲੋ ਸ਼ਿਤਾਬ ਦੇਰ ਨਾ ਲਾਵਉ । 
ਭਦੇ ਤਿਆਰ ਸਭੈ ਸਿਖ ਸੂਰੇ । ਗੁਰੂ ਪ੍ਰੰਮ ਜਹਿੰ ਚਿਤ ਭਰਪੂਰ ।। 100 ॥ 
ਬ੍ਹਸ ਪਤਿ ਵਾਰ ਤ੍ਰਿਓਦਸੀ ਜਾਨੋਂ / ਕ੍ਰਿਪਾ ਸਿੰਧ ਤਬ ਕਰਾ? ਪਿਆਨੇ । 
ਏਕ ਮਾਸ ਗ੍ਰ ਤਿਹ ਠਾਂ ਰਹੇ । ਬਹ ਕੌਤਕ ਕਰ ਆਨੋਦ ਲਹੇ ॥ 101 । 
ਸਾਵਨ ਦੂਜੀ ਕਰੀ ਤਿਆਰੀ । ਦਯਾ ਸਿੰਧ ਸਤਿਗੁਰ ਅਵਤਾਰੀ । 
ਨਿਜ ਘੌਰੇ ਪ੍ਰਭੂ ਭਏ ਸਵਾਰਾ । ਚਲਯੋ ਤ੍ਰੋਗ ਪਵਨ ਤੇ ਭਾਰਾ ॥ 102 ॥ 


_______ 
੪੪ ਪੋਥੀ ਕ। “£ ਪੌਥੀ ਕਉ $% ਪੌਥੀ ਕਰ ਟੰਬ $੪ ਪੋਥੀ ਕ)ਓ 


ਅਧਿਆਇ ਤੇਰਵ” 535 


ਸਵਯਾ 
ਜੋ ਸਤਿਗੁਰ ਅਤਿ ਚਰਿਤ ਸੁਨੇ ਮਨ ਲਾਇ ਲਹੇ ਫਲ ਚਾਰ ਸੁਧਾਰੀ । 
ਲਾਇ ਸੁ ਪ੍ਰੋਮ ਪੜੇ ਨਰ ਜੌ ਇਹ ਚਰਿਤ ਕੀਏ ਅਤਿ ਈਸ ਮੁਰਾਰੀ । 
ਤਾਸ ਮਿਟੈ ਜਮ ਕੰਕਰ ਕਾ ਤਨ ਅਛਤ ਹੀ ਫਲ ਲੇਤ ਸੁਚਾਰੀ 1 
ਦਾਨ ਸਭੀ ਕਵਿ ਏਹੁ ਕਰੌ ਤੁਮ ਸੋਧ ਪੜੇ” ਛਿਮ ਭ੍ਰਲ ਹਮਾਰੀ ॥ 103 । 
ਦੋਹਰਾ 
ਹਰਿ ਗੋਬਿੰਦ ਕੇ ਚਰਿਤ ਅਤਿ ਸੁੰਦਰ ਗੈਗ ਸਮਾਨ । 
ਇਹ ਸੁਨ ਸਭ ਅਘ ਕਉ ਹਰਹਿਂ ਵਹੁ ਹਰਿ ਕਏ ਸਨਾਂਨ ॥ 104। 
ਆਗ ਯਹਿ ਕਬ ਹੋਇਗੀ ਸੰਤ ਸੁਨੋ ਨਿਰਧਾਰ । 
ਭਗਵਾਨ ਘੇਰੜ ਕਉ ਮਾਂਰ ਕੈ ਕਰਹਹਿ ਜੁਧ ਅਪਾਰ ॥ 102 ॥ 
ਇਤਿ ਸ੍ਰੀ ਗੁਰੁ ਬਿਲਾਸ ਖਾਨ ਬਯਾਹ ਸਾਖੀ ਬਰਨੰਨ ਨਾਮ ਤੇਹਰਮੌ" ਧਿਆਇ 
ਸਮਾਪਤ ਮਸਤ ਸੁਤ ਮਸਤ ॥ 13 ॥ ਵਾਹਿਗੁਰੂ ॥ 





&ਅ ਪ੍ਰੌੰਥੀ ਪਠੇ 


ਅਧਿਆਇ ਚੌਧਵਾਂ 


ਦੋਹਰਾ 
ਨਮੌ ਨਮੌ ਸ੍ਰੀ ਸਤਿ ਗੁਰੂ ਬਹੁਰ ਸਾਰਦਾ ਮਾਇ । 
ਹਰੋ ਵਿਘਨ ਗੁਰ ਜਸ ਕਰਉ” ਮੌਰੀ ਕਰੋ ਸਹਾਇ ॥ 1॥ 
_ਚੋਪਈ 
ਜਬ” ਪ੍ਰਭ ਭਏ ਤੁਰੌਗ ਅਸਵਾਰਾ । ਹੋਤ ਭਏ ਬਹੁ ਮੋਗਲ ਚਾਰਾ । 
ਬਾਂਵੇ ਤੀਤਰ ਸਨਮੁਖ ਧੇਨਾ । ਬਛ ਚੁਘਾਵਤ ਬਾਲ ਸੁਨੰਨਾ ॥ 2 । 
ਬਹੁਰ ਮਿਠਾਈ ਕੁੰਭ ਸੁ ਆਯੋਂ । ਗੁਰ ਸਨਮੁਖ ਅਤਿ ਹਰਖ ਧਰਾਯੋ ।। 
ਸਾਰੇ ਹੋਨ ਲਗੇਂ ਸੁਭ ਸਗਨੰ । ਦੇਖ ਤਾਸ ਸਤਿਗੁਰੂ ਭਏ ਮਗਨੰ ॥ 3 ॥। 
ਫੌਜ ਅਪਾਰ ਗੁਰੂ ਕੀ ਚਾਲੀ । ਸਭੀ ਸੂਰ ਸਨਮੁਖ ਬਚ ਪਾਲੀ । 
ਮਹ ਸੈਨ ਸ੍ਰੀ ਗੁਰ ਇਮ ਰਾਜੋ । ਮਨੋ ਬ੍ਹਸਪਤਿ ਦੇਵ ਸਮਾਜੈ ॥ 4 ॥ 
ਬਾਜੇ ਬਜਤ ਅਨੇਕ ਪ੍ਰਕਾਰਾ । ਜਿੰਹ ਰਾਖੇ ਸ੍ਰੀ ਗੁਰੁ ਕਰਤਾਰਾ । 
ਪਹੁੰਚੇ ਸਤਿਗੁਰੁ ਸਰਤਾ ਤੀਰਾ । ਲਾਂਘਤ ਨਗਰ ਸੁ ਨਦੀ ਗੌਭੀਰਾ ॥ 5 ॥ 
ਦਹਰ” 
ਦੇਖ ਬਿਆਸਾ ਕਉ ਗੁਰੂ ਮਨ ਮਹਿ ਭਏ ਆਨੰਦ । 
ਦਿਖ ਸਰਤਾ ਹਰਖਤ ਭਈ ਜਸ ਦਧ ਦੇਖ ਸੁ ਚੋਦ ॥ 6 ॥ 
ਸੌਰਠਾ! 
ਨੰਕਾਂ ਬਹੁਤ ਮੰਗਾਇ ਪਾਰ ਭਏ ਸੀ ਗੁਰੁ ਤਬੈ । 
ਸੈਨਾ ਸਭੀ ਚੜਾਇ ਪਾਰ ਉਤਾਰੀ ਪ੍ਰੰਮ ਸਿਉ । 7 ॥ 
ਚੌਪਈ 
ਜ਼ਾਹਿ ਨਾਮ ਭਵ ਸਿੰਧ ਤਰਾਹੀ । ਸੌ ਚੜ ਨਾਵ ਸੁ ਪਾਰ ਪਰਾਹੀ । 
ਮਾਨੂਖ! ਬਪੁ ਕਰ ਅੰਗੀਕਾਰਾ । ਕਰਤ ਖੇਲ ਸ੍ਰੀ ਗੁਰੂ ਕਰਤਾਰਾ ।। 8॥ 
ਰੁਹੇਲਾ ਗਾਂਵ ਗੁਰ ਜਬ ਚੀਨੋ । ਦੇਖ ਚੌਫੇਰ ਰਖਿ ਮਨ ਲੀਨੋ । 
_ ਏਕ ਓਰ ਕੁਛ ਲੌਕ ਬਸਾਹੀ । ਔਰ ਸਭੀ ਵਹ ਥੇਹ ਦਿਖਾਹੀ ॥ 9 ।। 


&ਅ ਧੌਥੀ ਗੁਰ “ਏ ਪੌਥੀ ਪ੍ਰੀਤਿ _$£ ਪੋਥੀ ਮਾਨਸ 


ਅਧਿਆਇ ਚੌਧਵਾਂ 537 


ਤਰਿਤ ਭਏ ਦੇਖ ਸਭ ਥਾਨਾ । ਖਬਰ ਲੀਨ ਸਭ ਕ੍ਰਿਪਾ ਨਿਧਾਨਾ । 
ਬਹੁ ਸੁਭ ਸਗਨ ਭਏ ਤਿਹਿ ਕਾਲਾ । ਪਰਕ੍ਰਮਾ ਕਰਤ ਗੁਰੂ ਮ੍ਰਿਗ ਮਾਲਾ ।। 30 ॥ 
ਪੁਨ ਸਤਿਗੁਰੂ ਦੀਵਾਨ ਲਗਾਏ । ਦੇਖ ਪ੍ਰਤਾਪ ਲੋਕ ਸਭ ਧਾਏਂ । 
ਜਾਇ ਖਬਰ ਸਭ ਹੀ ਕਹਿ ਦੀਨੀ । ਘੇਰੜ ਕਉ ਨਿਜ ਨਾਇਕ ਚੀਨੀ ॥ 11 । 
ਦੌਹਰਾ 
ਸੁਨਿ ਨਾਯਕ ਆਯੋ ਤਬੈ ਮਨ ਮਹਿ ਕੀਓ ਗੁਮਾਨ । 
ਪ੍ਰਿਥਮ ਆਇ ਬੰਦਨ ਕਰੀ ਬਹੁਰ ਕੀਨ ਬਖਾਨ । 12 ॥ 
ਪਾਂਚ ਗੁਰੂ ਜੈਸੇ ਭਏ ਰਹੋ ਤੌਸ ਰਿਦ ਸਾਂਤ । 
ਸਸਤ ਅਸਤ ਤੁਮਨੇ ਧਰੇ ਕਰਨ ਚਹੇ ਉਤਪਾਤ ॥ 1 3 ।। 
ਚੌਪਈ 
ਭਾਖਤ ਬਚਨ ਸੁ ਨਗਰ ਸਿਧਾਯੋ । ਸਰੀ ਗੁਰੁ ਕੇ ਮਨ ਐਸੇ ਭਾਯੋ । 
ਰਚੀਏ ਇਹ ਠਾਂ ਸ਼ਹਿਰ ਅਪਾਰੀ । ਸੁੰਦਰ ਭੂਮਿ ਸਰਤਾ! ਨਿਕਟਾਰੀ ।। 14 ॥ 
ਮਹੂਰਤ ਕਾਢ ਟਕ ਗੁਰੁ ਲਾਯੌ । ਪਨਾਹ ਰਚੀ ਗੁਰੁ ਹਰਖ ਧਰਾਯੋ । 
ਇਹ ਸੁਨ ਘੋਰੜ ਕੌਪ ਧਰਾਈ । ਕਟਕ ਬਚਨ ਤਿਨ ਔਸ ਅਲਾਈ ।। 15 ॥ 
ਸ਼ਾਹਿਜਹਾਂ! ਨਹਿ ਸੁਝਤ ਤੌਕਉ । ਕਿਆ ਮਨ ਆਈ ਹੈ ਕਹੁ ਮੈ ਕਉ । 
ਆਪ ਹਿੰਦੂ ਕਾ ਗੁਰੂ ਕਹਾਵਹਿੰ । ਜੀਅ ਜੌਤ ਬਹੁ ਰੌਜ ਹਤਾਵਹਿੰ । 16 । 
ਪਰਾਈ ਭੂਮਿ ਮਲ ਕਰ ਜੌਰੀ । ਨਿਜ ਕਰ ਕਿਉ” ਨਿਜ ਗ੍ਰੀਵਾ ਤੌਰਾਂ । 
ਜੇ ਚਾਹੋ ਨਿਜ ਪ੍ਰਾਨ ਉਬਾਰੇ । ਜਾਵਉ ਇਹ ਤੇ ਹੌਤ ਸਵਾਰ । 17॥ 
ਨਿੰਮਰ ਬਚਨ ਸਤਿਗੁਰੂ ਅਲਾਏ । ਤੁਮਰੀ ਭਰਮ ਤੁਮ ਪਾਸ ਰਹਾਏ । 
ਚਾਰ ਦਿਵਸ ਵਿਸਰਾਮ ਕਰੇਂਗੇ । ਨਗਰ ਬਸਾਇ ਸੁ ਹਰਖ ਧਰੇਗੇ ॥ 18 ॥ 
ਦੋਹਰਾ 
ਬਹ ਨਿੰਦਾ ਗੁਰੁ ਕੀ ਕਰੀ ਘੇਰੜ ਮਨ ਰਿਸ ਠਾਨ । 
ਮੌਨ ਧਾਰ ਸਰੀ ਗੁਰੂ ਰਹੇ ਕਾਲ ਤਿਸੀ ਅਨੁਮਾਨ ॥ 19 ॥ 
ਸੋਰਠਾ 
ਦਿਵਸ ਦੂਸਰੇ ਆਇ ਘੇਰੜ ਅਤਿ ਰਿਦ ਕੌਪਾਂ ਕਰ । 
ਗੁਰੂ ਕਹਾ ਅਲਾਇ ਤ੍ਰੰ ਸੁ ਭਲਾ ਸਮਝੋ ਨਹੀ” ॥ 20 ॥ 
ਚੌਪਈ 
ਪਾਂਚ ਗੁਰੂ ਕੀ ਨਿੰਦਾ ਕੀਨੀ । ਗਾਰੀ ਬਹੁਤ ਗੁਰੂ ਕਉ ਦੀਨੀ । 
ਕ੍ਰਿਪਾ ਸਿੰਧ ਮੁਖ ਬਚਨ ਉਚਾਰੇ । ਅਰੇਂ ਮੂੜ ਨਿਜ ਪ੍ਰਾਨ ਉਬਾਰੇਂ ॥ 21 । 


੫ ਧ੍ਰੋਥੀ ਨਦੀ _“£ ਪੌਥੀ ਪਤਸਾਹਿ “£ ਪੰਥੀ ਕਰੋਧ 


538 ਗ੍ਰਰ ਬਿਲਾਸ ਪਾਂਤਸ਼ਂਹੀ ੬ 


ਇਹ ਸੁਨ ਘੋਰੜ ਕੋਪ ਸੁ ਕੀਨੋ । ਸ਼ਾਹਜਹਾਂ ਭੈ ਗੁਰ ਕਉ ਦੀਨੇਂ । 
ਅਜੈ ਨ ਸਮਝ ਦੇਸ ਤੇ ਕਾਢਿਯੋ ! ਅਰਧ ਨਿਸਾ ਭਜ ਚਿੱਤਾ ਬਾਢਿਯੋ । 22 । 
ਕ੍ਰਿਪਾ ਸਿੰਧ ਅਸ ਭਾਖੀ ਬਾਨੀ । ਸੁਨਹੁ ਗਵਾਰ ਮੂੜ ਅਭਿਮਾਨੀ । 
ਸ਼ਾਹਜਹਾਂ ਜਾਨੈ ਹਮ ਜਾਨੈ । ਤੁਮ ਕਿਉ ਕਲਪ ਮੂੜ ਰਿਸ ਠਾਨੌ ॥ 23 [ਲੇ 
ਬਹ ਨਿੰਦਾ ਗੁਰ ਕੀ ਤਿਨ ਕੀਨੀ । ਕਿ੍‌ਪਾ ਸਿੰਧੁ ਤਬ ਆਗਿਆ ਦੀਨੀ । 
ਮਾਰੋ ਇਸੇ ਨਾ ਦੇਰ ਲਗਾਏ । ਇਹ ਸੁਨ ਬਹੁਤ ਸਿਖ ਤਬ ਧਾਏ ॥ 24 ॥ 
ਦੋਹਰਾ 
ਬਹੁ ਪਨਹੀ' ਸਿਰ ਪੈ ਪਰੀ ਗਿਰਾ ਭਰਮਿ ਮੂਰਛਾਇ । 
ਲਾਤ ਮੁੱਸ਼ਟ ਕਰ ਮਾਰਿਯੋ ਮਨ ਮਹਿ ਹਰਖ' ਧਰਾਇ ॥ 25 11 
ਸੋਰਠਾ 
ਤਬ ਘੇਰੜ ਕੌ ਮਾਰ ਨਦੀ ਬੀਚ ਡਾਰਯੋ ਤਿਨੰ । 
ਸਤਿਗੁਰ ਕੈ ਨਿਕਟਾਰਿ ਕਰ ਬੈਦਨ ਬੈਠੇ ਤਬੋ ॥ 26 ॥ 
ਚੌਪਈ 
ਤਬ ਸਤਿਗੁਰ ਮੁਖ ਬਚਨ ਉਚਾਰੀ । ਮਾਰਾ ਦੁਸਟ” ਚਨੌਤੀ ਡਾਰੀ । 
ਸ਼ਹਿਰ ਪਨਾਹ ਸਦਰ ਤਬ ਰਚੀ । ਬਹੁ ਪ੍ਰਕਾਰ ਕੀ ਰਚਨਾ ਰਚੀ ।! 27 ॥ 
ਸਭ ਸੁਰਨ ਕਉ ਬੌਲ ਹਜ੍ਹਰੇ । ਭਾਖੇ ਬਚਨ ਸ੍ਰੀ ਗੁਰ ਪੂਰੇ । 
ਭਲਕੇ ਜੁਧ ਹੋਹਿਗੋ ਭਾਰੀ । ਰਹੋ ਸੁਚੇਤ ਸ਼ਸਤ੍੍‌ ਤਨ ਧਾਰੀ ॥ 28 ॥ 
ਇਹ ਠਾਂ ਭਈ ਐਸ ਸਬ ਬਾਤਾ । ਅਬ ਸੁਨ ਘੇਰੜ ਕੌ ਉਤਪਾਤਾ । 
ਘੇਰੜ ਪੂਤ ਜਬੈ ਸੁਨ ਪਾਇਓ । ਮੌਰੋ ਪਿਤ ਇਨ ਮਾਰ ਗਵਾਯ' । 29 ॥ 
ਲੌਥ ਨਦੀ ਇਨ ਦੀਨੀ ਡਾਰੀ । ਰੋਵਨ ਲਾਗਿਓਂ ਹਾਇ ਪੁਕਾਰੀ । 
ਪਨ ਮਨ ਮਹਿ ਤਿਨ ਔਸ ਬਿਚਾਰੀ । ਚਲਉ ਜਲੰਧਰ ਕਰਉ” ਪੁਕਾਰੀ ॥ 30 ॥ 
ਦੇਹਰਾ 
ਧਰਮ ਭ੍ਾਤ ਮੇਰਾ ਤਹਾਂ ਸੂਬਾ ਹੈ ਤਹਿੰ ਠੌਰ। 
ਸੋ ਸੈਨਾ ਨਿਜ ਸੈਗਿ ਲੈ ਮਾਰ ਕਰਉਗਾ ਰੱਰ ॥ 31 ॥ 
ਸੋਰਠਾ 
ਧਾਂਯੋ ਕਰ ਅਤਿ ਕੌਧ ਰਤਨ ਚੌਦ ਚਿੰਤਾ ਕੀਏ । 
ਮਮ ਪਿਤ ਥਾ ਬਡ ਜੋਧ ਇਨ ਸੁਖਮ ਹੀ ਮਾਰਿਯੋ ॥ 32 ॥ 
ਚੌਪਈ 
ਚਲਤ ਪੈਥ ਬਹੁ ਗਟੀ ਬਿਚਾਰੀ । ਮਾਯਾ ਭ੍ਰਮ ਸਿਉ ਜਤਨ ਨਿਹਾਰੀ । 
ਚੰਦੂ ਕੌ ਸੁਤ ਕਰਮ ਚੋਦ ਜਹਿਂ । ਅਬ ਹੀ ਮਿਲਉ ਤਿਸੀ ਕੌ ਹਉ, ਤਹਿ ॥ 33 ॥ 


'ਅ ਧੌਥੀ ਰੌਜ 2ਅ ਪੌਥੀ ਨੀਚ “ਅ ਤੋਂ ਦ ਪੌਥੀ ਮ਼ੁਕਾਯੋ 


ਨ ਦੂਜ ਡੇ" 


ਅਧਿਆਇ ਜ਼ੌਧਵਾਂ 539 


ਤਾਂਸੋ ਪ੍ਰਿਥਮ ਸਲਾਹਿ ਰਲਾਵਉ” । ਬਾਹਰੋ ਯਾਂ ਸ੍ਰਬੌ ਪੰ ਜਾਵਉ” । 
ਐਸ ਜਲੰਧਰ ਪਹੁੰਚਿਓਂ ਆਈ । ਚੰਦੂ ਕਉ ਸੁਤ ਮਿਲਿਓ ਤਾਂਹੀ ॥ 34 ॥ 
ਤਾਸਿਉ” ਮਿਲਿਓ ਰੋਇ ਪੁਨ ਐਸੇ । ਬਨ ਮਹਿ ਲੁਟਿਯੋਂ ਅਤਿ ਧਨ ਜੈਸੇ । 
ਤਿਨ ਪਨ ਕਹਾ ਧੀਰ ਤੁਮ ਧਾਰੋ । ਅਬ ਹੀ ਯਾਂਕੋ ਹਨਾ ਨਿਹਾਰੋ ॥ 32 ॥ 
ਨਿਜ ਪਿਤ ਬਦਲਾ ਹਮ ਭੀ ਲੇਵਹਿ । ਜਾਇ ਸ਼ਾਹਿ ਪੈ ਸਭ ਕਹਿ ਦੇਵਹਿ । 
ਦੋਈ ਰਲਿ ਸੂਬੈ ਪੈ ਆਏ । ਇਮ ਘੋਰੜ ਸੁਤ ਬਚਨ ਅਲਾਏ ॥ 26 ।। 
___ ਦੋਹਰਾ 
ਹੇ ਰਾਜਨ ਤਮ ਪੈ ਕਹਉ' ਹਰਿ ਗੋਬਿੰਦ ਕੀ ਬਾਤ । 
ਮਮ ਪਿਤ ਥਾ ਬਡ ਸੂਰਮਾਂ ਤਹਿੰ ਤਿਨ ਕੀਨੋ ਘਾਤ ॥ 37 । 
ਸੋਰਠਾ 
ਸਬੇ ਪੂਛੀ ਬਾਤ ਕਾ ਅਪਰਾਧ ਤੁਮ ਪਿਤ ਕੀਓ । 
ਜਹਿੰ ਕਰ ਕੀਨਾ ਘਾਤ ਸੋਈ ਪ੍ਰਗਟ ਮੌ ਸਿਉ ਕਹੋਂ ॥ 38 ॥ 
ਚੌਪਈ 
ਘਰੜ ਸੁਤ ਸਬ ਬਾਤ ਉਚਾਰੀ । ਮਹਾਰਾਜ ਸੁਨੀਏ ਚਿਤ ਧਾਂਰੀ । 
ਚੁਹੇਲਾ ਭੂਮ ਸੁ ਰੋਕੀ ਸਬਹੀ । ਰਚਾ ਸ਼ਹਿਰ ਗੁਰ ਨਿਜ ਬਲ ਸਬਹੀ ॥ 39 ।! 
ਮੋਰਾ ਪਿਤਾ ਹਟਾਵਨ ਕੀਨੇ । ਤਾਂਕੋ ਮਾਰ ਤੁਰਤ ਤਿਨ ਦੀਨੋ । 
ਕਛੂ ਅਪਰਾਧ ਪਿਤਾ ਨਹਿ ਕੀਓ । ਚੰਦੂ ਕੇ ਸੁਤ ਯੋ ਕਹਿ ਦੀਓ । 40 ॥ 
ਮੇਰੋ ਭੀ ਤਿਨ ਪਿਤਾ ਸੈਘਾਰਾ । ਮਨ ਭਾਵਤ ਕਰ ਟਰਤ ਨਾਂ ਟਾਰਾ । 
ਸ਼ਾਹਜਹਾਂ ਕਾ ਬਾਜ ਚੁਰਾਯੋ । ਮੁਗਲਸ ਖਾਂ ਹਤ ਭ੍ਰਮ ਗਿਰਾਯੋ£ । 41 ॥। 
ਸ਼ਾਹਜਹਾਂ ਕਾ ਬੈਰੀ ਭਾਰੀ । ਮਾਰਉ” ਤਿਸੈ ਸੌਕ ਸਭ ਟਾਰੀਂ । 
ਤਬ ਸ੍ਰਬੋ ਮਨ ਐਸੀ ਆਨੀ । ਕਰਉ' ਜੁਧ ਇਹ ਠਾਂ ਬਲ ਨਾਨੀ । 42 ।। 
ਦੌਹਰਾ 
ਸਾਹਜਹਾਂ! ਸਿਉ” ਸਮਝਾਵਹਉ" ਪਾਛੇ ਜੋ ਹੈ ਬਾਤ । 
ਸ਼ਸਤ ਅਸਤ ਧਰ ਅਬ ਲਰਉ” ਕਰਉ” ਇਸੈ ਰਨ ਘਾਤ ।। 43 । 
ਸੋਰਠਾਂ 
ਤਬ ਤਿਨ ਆਗਿਆ ਕੀਨ ਸੈਨਾ ਨੀਕੀ ਬੋਲ ਕੌ । 
ਰਚਹੁ ਫੌਜ ਨਵੀਨ ਤਾਤਕਾਲ ਅਬ ਹੀ ਚਲਉਂ । 441 
` ਚੌਪਈ 
ਮਦਹ ਸਹਿਸ ਸੂਰ ਲੀਏ ਸੰਗਾ । ਸਸਤ੍ਰ ਅਸਤ ਬਾਧੇ ਸਭ ਅਗਾ' । 
ਕਛ ਬਾਂਏ ਕੁਛ ਦਾਏ ਕੀਨੇ । ਪਾਛੇ ਅਗ੍ਰ੍‌ ਕਛ੍ਹ ਤਿਹ ਲੀਨੇ ।। 45 ॥ 





3ਅ ਪੰਥ] ਪੁਨਾਂ ਮਮ 5ਅ ਪੋਥੀ ਮਾਰਿ ਖਪਾਕੋ ?ਅ ਪੌਥੀ ਸ਼ਹਿਨਸ'ਹ 


540 ਗੁਰ ਬਿਲਾਸ ਪਾਤਸ਼ਾਹੀ ੬ 


ਮਧ ਭਾਗ ਤਿਨ ਜਾਵਨ ਕੰਸੇ । ਦਾਸਰਥੀ ਪਰਵਾਰਨ ਜੈਸੇ । 
ਚੰਦੂ ਸ਼ਾਹੀ ਸੁਤ ਤਹਿੰ ਸੈਗਾ । ਪ੍ਰੋਰਤ ਕਾਲ ਰੂਪ ਹੁਇ ਭੋਗਾ ।। 46 ॥ 
ਸੈਨ ਸੰਗ ਲੇ ਧਾਯੋ ਐਸੇ । ਕਾਲ ਜਮਨ ਜਨ ਹਰਿ ਪੰਜੰਸੇਂ । 
ਸਭ ਕਾ ਕਾਲ ਪਹੌਚਯੋ ਆਈ । ਮਨਹੁ ਮਿਤ ਘਰ ਬੋਲ ਮੰਗਾਈ ।। 47 ॥ 
ਸਭ ਮਲੇਛ ਕੀਓ ਮਦਰਾ ਪਾਨਾ । ਭਾਖਤ ਬਚਨ ਕਠਿਨ ਅਨਮਾਨਾ । 
ਕਹਾਂ ਗੁਰੂ ਹਹਿ ਹਮੈ ਬਤਾਵੇਂ ।। ਹਮ ਹੀ ਮਾਰ ਤਾਹਿ ਘਰ ਆਵੋ ॥ 48 ॥ 
ਦਹਰਾਂ 
ਸਗਰ ਪੁਤ ਕੀਓ ਕ੍ਰੰਧ ਜਸ ਕਪਲ ਮੁਨੀ ਧਰ ਧਿਆਨ । 
ਲਾਤ ਪ੍ਰਹਾਰ ਤਾਂਕੌ ਕੀਓ ਭਏ ਭਸਮ ਅਗਿਆਨ ।। 49 ॥ 
ਸੋਰਠਾ 
ਤੈਸੇ ਧਾਏ ਕੰਧ ਫਰਹੁ ਫਰਹੁ ਜਾਵੈ ਕਹਾਂ । 
ਹਰਿ ਗੋਵਿੰਦ ਬਡ ਜੌਧ ਏਕ ਨਿਮਖਾਂ ਸਭ ਹਤ ਕਰੋ ॥ 50 ॥ 
ਅਰਧ ਪੁਜਗ ਛਦ 
ਚਲੇ ਐਸ ਪਾਪੀ । ਮਹਾ ਦੁਸ਼ਟ ਜਾਪੀ । 
ਮਲੇਛੀ ਸੁ ਸੈਨਾ । ਕਰੇ ਲਾਲ ਨੈਨਾ ॥ 52 ॥ 
ਗੁਰੂ ਹਾਥ ਆਵੈ । ਸੁ ਜਾਨੋ ਨ ਪਾਵੈ । 
ਚਲੋਂ ਦੇਰ ਤਿਆਗੀ । ਮਤਾਂ ਜਾਇ ਭਾਗੀ ।। 52 ॥ 
ਸ ਜੌਗਨ ਕਰਾਲੀ । ਚਲੀ ਖਪਰਾਲੀ । 
ਮਧੈ ਦਿਵਸ ਆਏ । ਬਿਪਾਸਾ ਸੁਹਾਏ ॥ 53 ॥ 
ਸ ਨੌਕਾ ਮੌਗਾਈ । ਚਢੇ ਤੁਰਤ ਧਾਈ । 
ਸੁ ਸੈਨਾ ਅਪਾਰ । ਸੁ ਪਾਰੋ ਉਤਾਰੇ 1 54 ॥ 
ਚੌਪਈ 
ਹੋਇ ਸੁਚੇਤ ਚੜੀ ਸਭ ਸੈਨਾ । ਤਪਤ ਤਾਂਬ੍ਰ ਸਮ ਕੀਨੇ ਨੰਨਾਂ । 
ਪਹੁੰਚੇ ਸਤਿਗੁਰ ਨਿਕਟ ਸੁ ਜਾਈ । ਅਵਲ ਸ੍ਰਬੇ ਬਾਤ ਅਲਾਈ ॥ 55 ॥ 
ਤੁਮ ਘੋਰੜ ਕੌ ਮਾਰ ਗਿਰਾਯੋਂ । ਹਜ਼ਰਤ ਭੂਮ ਪਰ ਡੇਰਾ ਲਾਯੋ । 
ਅਬ ਤਕ ਮਿਲਾ ਨਾ ਤੌਕਉ ਸੂਰਾ । ਅਬ ਮੈ ਕਰਉ” ਤੁਮਹਿ ਚਕ ਚੂਰਾ ॥ 56 । 
ਕਹਾਂ ਜਾਹੁ ਤਮ ਜਾਨ ਨਾਂ ਦੇਹਉ ।। ਸਭ ਕੇ ਬਦਲੇ ਅਬਹੀ' ਲੰਹਉ । 
ਜਬ ਹੀ ਮਾਰ ਸ਼ਸਤ੍‌ ਕੀ ਮਾਚੈ । ਤਬ ਜਾਨੋ ਬਲ ਹਮਰਾ ਸਾਚੈ ॥ 57 ।। 
ਦਹਰਾ 
ਅਬਦੁਲ ਖਾਂ ਸੂਬੈ ਤਬੈ ਕੀਨਾ ਔਸ ਬਖਾਨ । 
ਕੌ ਹੈ ਰੇ ਗੁਰ ਹਰਿਗੋਬਿੰਦ ਜੌਉ ਭਯੋ ਅਜਾਨ ।1 58 । 


$ਅ ਧੌਥੀ ਪਲ ਮਾਹਿ 


ਅਧਿਆਇ ਚੋਂਧਵਾਂ 541 


ਸੋਰਠਾ 
ਲੇ ਦੀਨਾਨਾਥ ਹਉ ਹੂੰ ਕਯਾ ਭਾਖੋਂ ਕੁਮਤ । 
ਨ ਮਲੋਛੀ ਸਾਥ ਤ੍ਰੰ ਆਯੋ' ਕਾਰਨ ਕਵਨ” ॥ 59 ॥ 
ਕੁਡਲੀਆ ਛਦ 
ਅਬਦਲ ਖਾਂ ਬੌਲਾ ਤਬੈ ਤੌ? ਕੀਨਾ ਉਤਪਾਂਤ । 
ਚੰਦੂ ਸ਼ਾਹੀ ਕੌ ਹਨਾ ਸਕਾ ਨ ਕੋਊ ਸਾਧ । 
ਸਕਾ ਨਾਂ ਕੋਉ ਸਾਧ ਤੋਹਿ ਮਨ ਭਾਵਤ ਕੀਨੀ । 
ਬਹੁਰੋ ਲੀਨੋ ਬਾਜ ਜੁਧ ਕਰ ਪੀਠ ਨਾਂ ਦੀਨੀ । 
ਮਗਲਸ ਖਾਂ ਕਉ ਮਾਰ ਆਪ ਕੌ ਸੂਰਾਂ ਕਹਾਯੋ । 
ਇਹ ਨਾਂ ਘੇਰੜ ਮਾਰ ਕਿਸੀ ਤੇ ਭੈ ਨਹੀ ਪਾਯੋ” ॥ 60 ॥ 
ਅਬ ਸਨਮੁਖ ਆਯੋ ਤੁਮੇ ਹਉ ਸੂਰਾ ਬਲਕਾਰ । 
ਜਧ ਕਰੋ ਕੈ ਮੁਰ ਚਲੋ ਸਸਤ ਅਸਤ ਸਭ ਡਾਰ । 
ਸ਼ਸਤ ਅਸਤ ਸਭ ਡਾਰ ਈਹਾਂ ਤੇ ਭਾਗੋ ਪਿਆਰੇ । 
ਬੋਲੇ ਕਿਪਾ ਨਿਧਾਨ ਸ਼ਸਤ੍ਰ ਹਮ ਕੌਸੇ ਡਾਰੇ । 
ਸਰਾ ਨਹਿ ਅਸ ਭਾਖ ਬਾਤ ਤੁਮ ਜੈਸੇ ਬੋਲੀ । 
ਬਹਰੋ ਜੈਸ ਆਵਾਜ ਪ੍ਰਥਮ ਲਾਗੇ ਤਨ ਗੋਲੀ ।। 61 ।। 
ਦੋਹਰਾ 
ਸੁਰਾ ਅਸ ਭਾਖੇ ਨਹੀ ਯਹਿ ਮੂਜੀ” ਕੀ ਬਾਤ । 
ਹਮਰੇ ਸਿਖ ਹਹਿ ਅਤਿ ਬਲੀ ਕਰਹਿ ਸਬਨ ਕਾ ਘਾਤ ॥ 64 ।। 
ਰਸਾਵਲ ਛੰਦ 
ਤਬੈ ਖਾਂਨ ਕੌਪਾ । ਕਰੀ ਆਪ ਓਪਾ । 
ਹਮੇ ਸੁਰ ਭਾਰੀ । ਬਡੋ ਜੁਧ ਧਾਰੀ ॥ 63 । 
ਹਮੈ ਨਾਦ ਹੋਵੈ । ਤਮੰ ਠਾਂਢ ਜੌਵੇ ।। 
ਦੁ ਸੁਏ ਸੁ ਸੈਨਾ । ਲਰੋਂ ਜੁਧ ਐਨਾ ।। 641 
ਪਾਛੇ ਮੌਰ ਤੌਰਾ । ਪਰੇ ਜੁਧ ਘਰਾ । 
ਗੁਰੂ ਬਾਤ ਮਾਨੀ । ਰਹੇ ਠਾਂਢ ਗਿਆਨੀ ॥। 62 ।। 
ਗੁਰੂ ਸੂਰ ਬਾਂਕੇ । ਗਿਨੌ ਨਾਮ ਤਾਂਕੇ । 
ਜਟੂ ਸੂਰ ਜਾਨੋ । ਕਲਯਾਨਾ ਸੁ ਮਾਨੋ ॥ 66 ।। 
ਦਹਰਾ 
ਪਿਰਾਗਾ ਮਥਰਾ ਸੁਰ ਪੁਨ ਜਗਨਾ ਜੌਧ ਅਪਾਰ । 
ਪਰਸ ਰਾਮ ਮੌਲਕ ਬਡੋ ਸਕਤ੍ਹ ਸਤ੍੍‌ ਸੋਘਾਰ ॥ 6711 


&# ਪੋਥੀ ਕਯਾ ਕਰਨ ਅਥ %ਅ ਪੋਥੀ ਤੁੱਹਿ $ਦ ਪੰਥੀ ਬੀਰ $ਅ ਪੌਥ) ਖਾਯੋ 5% ਪੋਥੀ ਗੀਧੀ 


ਬੋ 
ਸੰ 


542 ਗੁਰ ਬਿਲਾਸ ਪਾਤਸ਼ਂਹੀ ੬ 


ਸੋਰਠਾਂ 
ਬਿਧੀਆਂ ਸੂਰ ਅਪਾਰ ਜਿਨੇ ਜੁਧ ਪਾਛੋ£ ਕੀਓ । 
ਅਕਬਰ ਸਤ ਸੈਘਾਰ, ਗੁਰ ਸੇਵਾ ਬਹੁ ਕਰੋਗੌ । 68 ॥ 
ਚੌਪਈ 
ਇਹ ਸੂਰੇ ਗੁਰ ਕੇ ਹਹਿ ਭਾਰੀ । ਬਡ ਜੋਧਾ ਹਤ ਭੂਮਿ ਬਲਾਰੀ । 
ਔਰ ਸੈਨ ਅਗਨਤ ਗੁਰ ਸੋਗਾ । ਜੁਧ ਬੀਚ ਸਭ ਰਹਤ ਅਭੌਗਾ 1 69 । 
ਬਾਧਾ ਚੰਗ ਸੋਨ ਕਾ ਭਾਰੀ । ਦੇਖ ਮਲੇਛ ਡਰੇਂ ਭੈਕਾਰੀ । 
ਅਬ ਪ੍ਰਤਿਨਾ” ਤੁਰਕਾਨੀ ਕਹਉ" । ਜਹਿ ਹਤ ਫਤੇ ਗੁਰੂ ਜੀ ਲਹਉ” ।। 70 ਮ 
___ ਪਾਧੜੀ ਛਦ 
“ਬਦਲ ਖਾਂਨ ਸੂਬਾ ਨਵਾਬ । ਤਾਂ ਵਜ਼ੀਰ ਗਨ ਕਹਿ ਸਿਤਾਬ । 
ਗਨ ਕੇ ਸੁ ਪੁਤ੍ਰ ਅੰ ਮਿਤ੍ਰ ਤਾਹਿ । ਸੈਨਾ ਸੌਜੁਗਤਿ ਗਨ ਕੇ ਸੁਨਾਹਿ ॥ 71॥ 
ਮੁਹੈਮਦ ਸੁ ਖਾਨ ਬੈਰਨ ਵਜੀਰ । ਬਲਵੋਡ ਖਾਂ ਅਲੀ ਬਖਸ਼ ਧੀਰ । 
ਇਮਾਮ ਬਖਸ਼ ਸੂਰਾ ਅਪਾਰ । ਪਾਂਚੌ ਵਜ਼ੀਰ ਗਨ ਕਹਿ ਸ੍ਧਾਰ ।। 72 ॥ 
ਦਹਰਾ 
ਨਬੀ ਬਖਸ਼ ਕਰੀਮ ਬਖ਼ਸ਼ ਪੁੱਤ ਜਾਹਿ ਕੇ ਜਾਨ । 
ਮੁਹਮਦ ਯਾਰ ਘੋਰੇ ਸੁਨੋ ਮਿਤ੍ਰ ਤਾਂਹਿ ਅਨਮਾਨ ॥ 73 ॥ 
ਘੋਰੜ ਸੁਤ ਜੋ ਰਤਨ ਚੋਦ ਕਰਮਚੌਦ ਸੁਤ ਅੰਧ । 
ਚੋਦ ਸੁਆਹ ਸੁਤ ਜਾਨੀਏ ਜਿਨੇ ਬੈਰ ਬਡ ਰੌਧ ॥ 74॥ 
ਰ ਚੌਪਈ 
ਅਬਦੂਲ ਖਾਂਨ ਕੇ ਏਹ ਸਬ ਸੂਰੇ । ਜਿਹ ਮਨ ਕ੍ਰੰਧ ਰਹਿਯੋ ਭਰਪੂਰੇ । 
ਪੰਦਹ ਸਹਸ ਲੀਨ ਸੋਗ ਸੈਨਾ । ਬਾਧਾ ਚੌੰਗ ਅਏ ਜੁਧ ਐਨਾ ॥ 75 ॥ 
ਦਉ ਤਰਫ ਸੂਰੇ ਬਲਕਾਰੀ । ਪੀਸਤ ਦਾਂਤ ਖੜੇ ਨਿਰਧਾਰੀ । 
ਇਕ ਟਕ ਸਨਮੁਖ ਗੁਰ ਕੌ ਜੌ ਹਹਿ। ਗੁਰ ਆਗਿਆ ਲੈ ਧਰਤ ਅਗੋਹਹਿ । 76 ॥ 
ਭੁਜਗ ਛਦ 
ਤਬੇ ਦੀਨਾ ਨਾਥੈ ਸੁ ਜਣੂ ਬੁਲਾਯੋ । ਲਏ ਹਾਥ ਸਾਂਗੇ ਗੁਰੂ! ਪਾਸ਼ ਆਯੋ । 
ਕਰੋ ਮੋਹਿ ਆਗਿਆ ਸੁਨੋ ਦੀਨ ਦਯਾਲਾ । 
ਦਿਜੋ ਮੰਹਿ ਥਾਪੀ ਲਰੋ” ਜੁਧ ਆਲਾ ॥ 77 ॥ 
ਤਬ ਦੀਨਾ ਨਾਥੈ ਸੁ ਐਸੇ ਉਚਾਰੀ । ਹਨੌ ਦੁਸਟ ਪਾਪੀ ਹਨੋ ਸੈਨ ਭਾਰੀ । 
ਦਈ ਆਪ ਸੈਨਾ ਕਛੂ ਸੰਗ ਤਾਂਕੇ । ਪਰੇ ਅਸ੍ਹ ਦੌਰਾਇ ਭਾਰੀ ਸੁ ਵਾਂਕੇ ।। 78 ॥ 
ਰਸਾਵਲ ਛੋਦ 
ਜਟੂ ਸ਼ੂਰ ਭਾਰੀ । ਸੁ ਕੀਨਾ ਉਂਚਾਰੀ । 
ਗੁਰੂ ਕੀ ਸੁ ਆਗਿਆ । ਅਯੋਂ ਪ੍ਰੌਮ ਪਾਗਿਆ ॥ 79 । 


'ਅ ਤੇ ਏ ਪੋਥੀ ਪੁਲ “ਏ ਪੌਥੀ ਸੈਨ £ਅ ਪੋਥੀ ਪ੍ਰਭ 


ਅਧਿਆਇ ਚੌਧਵਾਂ ਰ 543 


ਅਵੋਂ ਸੂਰ ਕੌਉ । ਕਰੋ ਜੁੱਧ ਦੋਉ । 
ਸੁਨੀ ਖਾਂਨ ਬਾਨੀ । ਸੁ ਜਟੂ ਬਖਾਨੀ ।। 80 
ਕਰੇ ਲਾਲ ਨੈਨਾ । ਪਰਿਯੌ ਜੁਧ ਐਨਾ । 
ਕਹੋ ਤਾਸ ਨਾਮੰ। ਸੁਨੋ ਬੁਧ ਧਾਮੰ।। 8] ॥ 
ਦੋਹਰਾ 
ਮਹੋਮਦ ਖਾਂਨ ਵਜ਼ੀਰ ਕਉ ਭੇਜਾ ਤਬ ਹੰਕਾਰ । 
ਏਕ ਸਹਸ ਸੌਨਾ ਦਈ ਤਾਂਕੈ ਸੰਗਿ ਸੁਧਾਰ ।। 82 ॥ 
ਮੋਈ ਆਇ ਠਾਢਾ ਭਯੋ ਤਬੈ ਜੁਧ ਅਸਥਾਨ । 
ਚਾਰ ਘਰੀ ਯਕ ਜਾਮ ਤਬ ਰਹਿਯੋ ਦਿਵਸ ਅਨਮਾਨ ।। 83 ।੧ 


ਨਰਾਜ ਛੋਦ 
ਤਬੈ ਸੁ ਕੌਪਓਪ ਦੈ ਵਜ਼ੀਰ ਬਾਨ ਮਾਰਿਯੋ । 
ਜਟੁ ਸੁ ਸੂਰ ਦੇਖ ਕੈ ਨਭੇ ਸੁ ਕਾਟ ਡਾਰਿਯੋਂ । 
ਜਟਹ ਸੁ ਬਾਨ ਮਾਰ ਕੈ ਹਨੀ ਸੁ ਸੈਨ ਤਾਸ ਕੀ । 
ਮਚਾ ਸੁ ਜੁਧ ਭਾਰ ਹੀ ਡਰੀ ਸੁ ਸੈਨ ਪਾਸ ਕੀ॥ 84॥ 
ਜਬੈ ਸੁ ਸੈਨ ਤਾਸ ਕੀ ਦਈ ਜਣੂ ਸੈਘਾਰ ਕੌ । 
ਰਹਾ ਸੁ ਏਕ ਸੂਰਮਾ ਮਹੌਮਦੈ ਪੁਕਾਰ ਕੌ । 
ਪਰਾ ਵਜ਼ੀਰ ਦੌਰ ਕੈ ਅਨੇਕ ਬਾਨ ਮਾਰਯੇ । 
ਹਨੇ ਸੁ ਸੂਰ ਸੰਗ ਜੋ ਤਬੈ ਜਟੂ ਹੈਕਾਰਯੇ । 
ਦੋਉ ਸੁ ਸ੍ਰ ਭਾਰਯੋ ਧਏ ਸੁ ਤੇਗ ਹਾਥ ਲੰ । 
ਸੁਤਗ ਜ਼ੱਧ ਧਾਰੀਯ ਸਭੀ ਸੁ ਅੰਗ ਮਾਥ ਕੌ । 
ਗਿਰੀ ਸੁ ਤੇਗ ਹਾਥ ਤੇ ਕੀਓ ਸੁ ਜੁਧ ਮੁਸਟ ਕੌ । 
ਪਰੇ [ਪ੍ਰਿਥੀ]! ਸੁ ਮੁਰਛਾ ਉਠਂ ਸੁ ਕੰਧ ਧਾਰ ਕੌ ॥ 85 ॥ 

ਚੌਪਈ 

ਇਹ ਬਿਧ ਦੋਉ ਸੂਰ ਕੀ ਕੌਪਾ । ਦੋਉ ਘਰੀ ਕਰ ਕੀਨਾ ਰਪਾ । 
ਮਹੌਮਦ ਤਮਕ ਤੌਗ ਕੀ ਝਾਰੀ । ਜਟੂ ਤੇਗ ਤਾਂਹਿ ਪੈ ਡਾਰੀ ॥ 86 ॥ 
ਦਹੁੰ ਜੁਧ ਤਬ ਕੀਨਾ ਭਾਰੀ । ਧੰਨ ਧੰਨ ਸਭ ਸੈਨ ਪੁਕਾਰੀ। 
ਦੋਉ ਗਿਰੇ ਜੂਝ ਰਣ ਧਾਮਾ । ਗਏ ਸ੍ਰਰਗ” ਪਰ ਪੁਰਨ ਕਾਮਾ'।। 87 ॥ 


ਜਟਹ ਗਿਰਾ ਦੇਖ ਗੁਰ ਸਵਾਮੀ । ਮਥਰਾ ਸੂਰ ਪਠਯੋ ਬਲ ਧਾਮੀ । 
ਇਕ ਸੌ ਸੂਰ ਦੀਓ ਤਿਸ ਸੋਗਾ । ਰੂਪ ਦੇਖ ਜਿੰਹ ਲਜਤ ਅਨੰਗਾ ॥ 88 ॥ 


ਹਲ ਨ ਦਿ ਦਲ ਦਦ 
“ਦਮ ਦਲ==ਦਾ ਦੇ ਰਿ 


9,( 0੪) ਰਕਤ , %ਅ ਪੌਥੀ ਵਿਚੋਂ _$£ ਪੌਥੀ ਬੈਕ੍ਰੰਠ 


544. ਗੁਰ ਬਿਲਾਸ ਪਾਤਸ਼ਾਹੀ ੬ 


ਦੋਹਰਾ 
ਤਬ ਕਾਇਰ' ਭਾਗੇ ਸਭੈ, ਰਹੈ ਸੂਰ ਸਭ ਠਾਂਢ । 
ਤਬ ਸੂਬਾ ਦਿਖ ਤਾਸ ਕਉ ਨਖ ਸਿਖ ਅਤਿ ਰਿਸ ਬਾਢ ॥ 82 ।। 
ਦੁਤੀ ਵਜ਼ੀਰ ਭੇਂਜਾ ਤਬੈ ਬੈਰਮ ਖਾਂ ਜਿਹ ਨਾਮ । 
ਦਈ ਸੈਨ ਸੋਗਿ ਪਾਂਚ ਸੈ ਅਤਿ ਸੂਰੇ ਬਲ ਧਾਮ ।। 90। 
ਰਸਾਵਲ ਛੌਦ 
(ਦਰ) ਸੂਰੇ ਸੁ ਜੋਧਾ । ਧਏ ਧਾਰ ਕ੍ਰੰਧਾ । 
ਕਰੀ ਬਾਨ ਮਾਰੈ । ਨ ਸੋਕਾ ਬਿਚਾਰੇ ॥ 91 ॥ 
ਲਏ ਹੁੰਡ ਮੁੰਡੇ । ਫਿਰੇ ਭੁਤ ਝੁੰਡ । 
ਸੁਆਰ ਸੁ ਆਏ । ਸੁ ਮਾਸ ਖਵਾਏ । 92 । 
ਘਰੀ ਏਕ ਮੰਧ । ਭਯੋ ਜੁਧ ਸੁੰਧ । 
ਦਹੁੰ ਕੀ ਸੁ ਸੈਨਾ । ਹਨੀ ਜੁਧ ਐਨਾ । 93 ॥ 
ਰਹੇ ਦੌਇ ਜੋਧਾ । ਕਰਾ ਤਾਸ ਕੌਰੌਧਾ । 
ਕੀਓ ਜੁਧ ਭਾਰਾ । ਰਹੀ ਨਾ ਸੋਭਾਰਾ ॥ 94 ॥ 
ਦੋਹਰਾ 
ਗੁਰ ਚਰਨਨ ਕਾ ਧਿਆਨ ਕਰ ਮਥਰਾ ਭਯੋ ਸੁਚੇਤ । 
ਤੇਗ ਹਾਥ ਗਹਿ ਤਬ ਹਨੀ ਕੀਨਾ ਤੁਰਕ ਅਚੇਤ ॥ 95 ।1 
ਮਥਰਾ ਤਬ ਰਣ ਸੌ ਭਈ ਬੌਰਮ ਖਾਂ ਕੌ ਮਾਰ । 
ਰਣ ਥੈਭਾ ਜਨ ਹੈ ਬਨਾ ਮਨੋ ਸੋਭ ਤਿਪਰਾਰ । 96 ॥ 
ਚੌਪਈ 
ਬੈਰਮ ਖਾਂ ਤਬ ਦੇਖ ਬਲਾਰੀ । ਸੂਬੇ ਕੌਪ£ ਕੀਨ ਤਬ ਭਾਰੀ । 
ਇਮਾਮ ਬਖਸ਼ ਦੀਵਾਨ ਬੁਲਾਯੋਂ । ਸੰਗ ਸੈਨ ਦੈ ਤਾਂਹਿ ਪਠਾਯੋ ॥ 97 ॥ 
ਕਹਿਯੋ ਕਿ ਮਾਰੇ ਇਸੈ ਬਨਾਈ । ਦੇਖਹੁ ਏਕਲ ਜੁਧ ਸੁਹਾਈ । 
ਇਮਾਮ ਬਖਸ਼ ਕੀਨਾ ਮਨ ਕੌਧਾ । ਅਸਵ ਚੁਰਾਇ ਪਰਾ ਬਡ ਜੋਧਾ । 98 ॥ 
ਬਾਨ ਬੂੰਦ ਕੀਨੀ ਰਿਸ ਧਾਰੀ । ਮਥਰਾ ਦੇਖ ਕ੍ਰੋਧ ਧਰ ਭਾਰੀ । 
ਨਿਜ ਬਾਨਨ ਸਿਉਂ” ਬਾਨ ਕਟਾਨੇ । ਭਯੋ ਤ੍ਰੰਨ ਖਾਲੀ ਨਿਜ ਜਾਨੇ ॥ 99 1 
ਢਾਲ ਅਸਵ ਗਹਿ ਪਰਾ ਵੈਗਾਰੀ । ਅਤਿ ਬਲਿ ਸਿਉ ਬਹੁ ਸੈਨ ਸੈਘਾਰੀ । 
ਇਮਾਮ ਬਖਸ਼ ਕਾ ਅਸਵ ਹਤਾਨਾ । ਘਾਇਲ ਭਯੋ ਸੂਰ ਬਲਵਾਨਾ ।। 100 ਮੈ 
ਦੋਹਰਾ 
ਸੈਨ ਮਲੋਛੀ ਸਭ ਹਨੀ? ਸਰੀ ਗੁਰ ਕੇ ਪ੍ਰਸਾਦਿ । 
ਦੋਉ ਸੂਰ ਤਬ ਹਤੇ ਪਰੇ ਮਾਰ ਮਾਰ ਕਰ ਜਾਪ ਮੈ 101੫ 


2੪ ਮੌਂਥੀ ਗੀਧੀ _“ਅ ਪੌਥੀ ਰਿਸ 'ਅ ਤੋ ਦ ਖੋਥੀ ਸਤਿਗ੍ਰਰ 


ਅਧਿਆਇ ਚੌਧਵਾਂ ਰ 54 5 


ਸੋਰਠਾਂ 
ਹਤੇ ਸੁਰ ਜਬ ਜਾਨ ਖਾਨ ਕ੍ਰੋਧ ਮਨ ਮਹਿ ਕੀਓ । 
ਭੇਜੇ ਮੁਗਲ! ਪਠਾਨ ਸੈਨਾ ਦੇ ਚਤੁਰਗਨੀ ॥ 102 ॥ 
ਅੜਿਲ 
ਅਲੀ ਬਖਸ ਬਲਵੌਡ ਸੁ ਦੀਓ ਪਠਾਇ ਕੌ । 
ਭਾਰੇ ਦੋਇ ਦਿਵਾਨ ਲਰੋਂ ਤਮ ਜਾਂਇਕੇ । 
ਦਈ ਪਠਾਨੀ ਸੈਨ ਬੋਗ਼ ਕਹਿ ਧਾਈਓ । 
ਹੋ ਸਭ ਸਤ ਕਰ ਘਾਤੇ ਬਾਂਧ$ ਗੁਰ ਲਿਆਇਓ ॥ 103 1 
ਕੁੰਡਲੀਆ 
ਸੈਨਾ ਲੀਨੀ ਸੋਗ ਬਹੁ ਕੋਪਿਓ ਖਾਨ ਦੀਵਾਨ । 
ਘੇਰ ਸੈਨ ਗੁਰ ਕੀ ਲਈ ਜਯੋ" ਬੋਲ ਦਮਛਾਨ । 
ਜਿਉ” ਬੇਲ ਦਮਛਾਨ ਐਸ ਮੁਖ ਬਚਨ ਉਚਾਰੇ । 
ਰੇ ਮੂੜੇ ਅਗਯਾਨ ਕਾਹਿ ਨਹਿ ਆਪ ਸੰਭਾਰੇਂ । 
ਕਰੋ ਜੁਧ ਸਮੁਹਾਇ ਤੌਹਿ ਹਤ ਭੂਮਿ ਗਿਰਵਾਉ”। 
ਤੌਹਿ ਗੁਰੂ ਕੌ ਬਾਂਧ ਜਾਇ ਬਡ ਮਨਸਬ ਪਾਵਉ” ॥ 104 । 
ਦੌਹਰਾ 
ਸਭੀ ਸੂਰ ਬਿਨਤੀ ਕਰੀ ਸ੍ਰੀ ਗੁਰ ਕੇ ਨਿਕਟਾਇ । 
ਲੰ ਆਗਿਆ ਗੁਰ ਤੇ ਚਲੇ ਪਰੇ ਬੇਗ ਸਿਖ ਧਾਇ ॥ 105 ॥ 
| ਛਪੇ ।। 
ਚਲਾ ਸੁ ਨਾਨੋ ਧਾਇ ਕਲਯਾਣਾ ਕੰਧ ਭਰ । 
ਜਗਨਾ ਕ੍ਰਿਸ਼ਨਾ ਜੌਧ ਸੁ ਮੌਲਕ ਹਰਖ ਧਰ । 
ਪਾਚਉ” ਗੁਰ ਕੇ ਸੂਰ ਚਲੇ ਰਿਸ ਧਾਰ ਕੌ । 
ਸੈਨਾ ਲੀਨੀ ਸੈਗਿ ਸੁ ਪਰੈ ਵੈਗਾਰ ਕੈ । 
ਰੋ ਚਪਰ ਰਿਸ ਧਾਰ ਬਿਦਾਰੇ ਕੁੰਭ ਗਜ । 
ਬਹ ਸੈਨਾ ਹਤ ਕੀਨ ਬਚਾ ਸੋ ਜਾਤ ਭਜ ।। 306।। 
।। ਰਸਾਵਲ ਛਦ !। 
ਤਬੈ ਸੂਰ ਧਾਏ । ਸਰੋਘੰ ਚਲਾਏ । 
ਕਰੈ ਲਾਲ ਨੈਨਾ । ਬਕੈ ਮਾਰ ਬੋਨਾ 1 107 ॥ 
`ਬਡੀ ਤੇਗ ਝਾਰੈ । ਨ ਸੌਕਾ ਬਿਚਾਰੇ | 
ਪਏ ਰੁੰਡ ਮਾਲਾ । ਸੁ ਭੌਰੋਂ ਕਰਾਲਾ । .108 ॥ 





1; ਪ੍ਥੀ ਮਲੰਛੁ _“ਅ ਪੌਥੀ ਪਕਰ 


546 ਗੁਰ ਬਿਲਾਸ ਪਾਤਸ਼ਾਹੀ ੬ 


ਉਠੇ ਚਾਂਵ ਡਾਯੈ । ਭਖੋ ਮਾਂਸ ਘਾਯੇ । 

ਫਿਰੈ ਸਿਆਲ ਮਾਤੇ । ਕਭੀ ਨਾਂ ਅਘਾਤੇ ॥ 109 ॥ 
ਸੌ ਲੌਹ੍ਹਾਂ ਪਿਵੈਤੀ । ਕਿ ਜੌਗਨ ਹਸੈਤੀ । 

ਭਯੋ ਜੁਧ ਭਾਰੀ । ਸਕੈ ਨਾ ਨਿਹਾਰੀ ॥ 110 ।। 
ਗਏ ਭਾਗ ਮੁੰਜੀ । ਜਿਨੌੰ ਥੌਰ ਪੂੰਜੀ । 

ਕਰਾ ਜੁਧ ਭਿਯਾਨਾ । ਸੁ ਨਾਨੋਂ ਹਤਾਨਾ ॥ 111 । 


|| ਭੁਜਗ ਛਦ ॥ 
ਤਬੈ ਕੌਪ ਕੌ ਮੌਕਲੰ ਤੇਗ ਝਾਰੀ । ਹਤਾ ਏਕ ਦੀਵਾਨੰ ਸੈਨਾ ਹਤਾਰੀ । 
ਬਲਵੰਡ ਮਾਰਿਓ ਸੁ ਜੋਧਾ ਅਪਾਰੇ । ਧੈਨ ਮੌਕਲੰ ਸੂਰ ਭਾਖੋ ਬਲਾਰ ॥ 112 ।। 
ਮਚਾ ਘੌਰ ਸੰਗਰਾਮ ਮੌਲਕ ਹਤਾਯੌ । ਨੌਭ ਸ਼ਂਦਰੀ ਲੌ ਚਲੈ ਸ੍ਰ ਭਾਯੋਂ । 
ਤਬੈ ਸਿਆਲ ਲੌਥ ਸੁ ਭੀਤੈ ਬਨਾਈ । ਸਿਤ ਗੂਦ ਔ ਮੇਦ ਤਾ ਮਹਿ ਰਚਾਈ ।।113। 
ਚੌਪਈ 
ਇਹ ਬਿਧ ਮਚਾਂ ਘੋਰ ਸੌਗ੍ਰਾਮਾ । ਕਹ ਲੌ ਗਨ ਸੂਰ ਕੇ ਨਾਮਾ । 
ਅਲੀ ਬਖਸ਼ ਰਨ ਭੂਮਿ ਗਿਰਾਯੋ । ਵਾਹਿਗੁਰ੍ਹਂ ਜਸ ਸਿਖਨ ਗਾਯੋਂ ॥ 114 ॥ 
ਸੈਨ ਮਲੋਛੀ ਦਈ ਸੈਘਾਰਾ । ਗਏ ਭਾਜ ਤਹਿ ਕਰੀ ਪੁਕਾਰਾ । 
ਹਜਰਤ ਤੌਰ ਦੀਵਾਨ ਹਤਾਯੋ । ਗੁਰ ਸੈਨਾ ਬਡ ਤੇਜ ਧਰਾਯੋ ॥ 115 ॥ 
ਜੇਉ ਭਾਜ ਕਰ ਰਣ ਤੇ ਆਏ । ਤੇ ਸੂਬੇ ਨਿਜ ਕਰਹਿ ਹਤਾਏ । 
ਪਾਵਤ ਰੋਜ ਸੁ ਲੋਵਤ ਰੋਕੀ । ਅਏ ਭਾਜ ਜੁਧ ਸਮਾਂ ਬਿਲੌਕੀ ॥ 116 ।। 
ਦੋਹਰਾ 
ਤਬੈ ਖਾਨ ਮਨ ਕੌਪ ਕਰ ਨਿਜ ਸੁਤ ਲਏ ਹਕਾਰ । 
ਸੈਨਾ ਤੇ ਤਹਿ ਭੇਜਿਯੋ ਸਾਥ ਮਹੌਮਦ ਯਾਰ ॥ 117 ॥ 
ਲੈ ਆਇਸ” ਨਿਜ ਪਿਤਾ ਤੇ ਚੜੇ ਬਜਾਵਤ ਬਾਜ । 
ਗਜ ਗਾਹਨ ਬਾਂਧੀ ਸਭਨ ਕੀਨ ਜੁਧ ਕਾ ਸਾਜ।। 118 । 
ਸਵੇਯਾ 
ਮਾਰੂ ਬਜਾਇ ਚੜੇ ਰਣ ਕੌ ਸਭ ਸੂਰਨ ਕੇ ਚਿਤ ਚਾਇ ਲੜਾਈ । 
ਧੂਰ ਕੈ ਪੂਰ ਅਕਾਸ਼ ਚੜੈ ਨਭ ਮੰਡਲ ਮੈ ਜਨ ਦੇਤ ਬਧਾਈ । 
ਆਇਕੌਂ ਠਾਢੇ ਭਏ ਰਨ ਮਹਿ ਤਬ ਮਾਰਹਿ ਮਾਰ ਸੁ ਬਾਤ ਅਲਾਈ । 
ਜਧ ਅਪਾਰ ਭਯੋ ਤਹਿ ਠਾਂ ਤਬ ਸਰਨ ਦੇਖਾਂ ਅਪਸਰਾ ਆਈ ।। 119 ।੧ 
ਭੱਅ ਕਮਾਨ ਸਮਾਨ ਤੀਯਾਂ ਸਰ ਤੀਖਨ ਹੈ” ਜਿਨਕੀ ਪਲਕੈ । 
ਪਿਕ ਬੈਨਨਿ ਸੈਨ ਕਮਾਨ ਰਚੇ ਬਰਛੀ ਮੁਖ ਛ੍ਰਟ ਰਹੀ ਅਲਕੇ । 


1ਅ ਪੌਥੀ ਸੋ “ਅ ਪੋਥੀ ਮਚ' $ਟ ਪੌਥੀ ਸਤਿਗੁਰ “ਏ ਪੋਥੀ ਆਗਯਾ £ਅ ਪੌਥੀ ਦੇਖਨਿ 


ਅਧਿਆਇ ਚੌਧਵਾਂ 547 


ਸਭ ਜੋਬਨਵਾਨ ਮਹਾਂ ਮਦ ਸ਼੍ਰੰਦਰ ਘਾਇਲ ਬੀਰ ਕੀਏ ਚਿਲਕੈ । 

ਜਧ ਕਉ ਸੈਨ ਚਲੀ ਦੌਉ ਓਰ ਭਿੜੇ ਹਥਯਾਰਨ ਸਿਉ” ਮਿਲਕੇ ॥ 120 । 
ਚੌਪਈ 

ਕਲਯਾਣੇ ਮਨ ਕੀਓ ਕ੍ਰੋਧਾ । ਸੈਨ ਮਲੋਛੀ ਹਨੀ ਸੁਜੌਧਾ । 

ਕੜਾ ਕੜੀ ਬਾਹੈ' ਕ੍ਿਪਾਨਾ । ਗਿਰ ਗਿਰ ਪਰਤ ਸ੍ਰਰ ਬਲਵਾਨਾ 1 121॥ 

ਬੜੌ ਪੁਤ ਤਬ ਖਾਨ ਰਿਸਾਯੋ । ਨਬੀ ਬਖਸ਼ ਜਹਿ ਨਾਮ ਧਰਾਂਯੋ । 

ਆਵਤ ਹਨੀ ਤੇਗ ਬਹੁ ਭਾਰੀ । ਕਲਯਾਣੇਂ ਕੇ ਸੀਸ ਮਝਾਰੀ ।। 122 ॥ 

ਗਿਰਤ ਤਾਂਹਿ ਅਸ ਤੋਗ ਚਲਾਈ । ਨਬੀ ਬਖਸ਼ ਕੇ ਪ੍ਰਾਨ ਗਵਾਈ । 

ਇਹ ਬਿਧ ਦੇਖ ਤਾਂਹਿ ਕੌ ਘਾਂਤਾ । ਕਰੀਮ ਬਖਸ਼ ਦੌਰਿਓ ਬਖਯਾਤਾ ।। 123 ॥ 

ਇਹ ਤੇ ਦੌਰਿਓ ਕਿ੍‌ਸ਼ਨਾ ਜੌਧਾ । ਲੀਏ ਹਾਥ ਸੈਹਥੀ ਅਰੋਧਾਂ । 

ਆਵਤ ਹਨੀ ਤਾਂਹਿ ਉਰ ਮਾਹੀ । ਕਰੀਮ ਬਖਸ਼ ਕੇ ਪ੍ਰਾਨ ਜਤ || 124॥ 
ਦੋਹਰਾ 

ਸ਼ਾਹ ਪੁਤ ਕਉ ਮਾਰ ਕੈ ਸੈਨਾ ਹਤੀ ਅਪਾਰ । 

ਕਿ੍‌ਸ਼ਨਾ ਰਣ ਜ੍ਰਝਤ ਭਯੋ ਗਯੋ ਸੁਰਗ ਤਤਕਾਰ ॥ 142 ।। 
ਚੌਪਈ 

ਦੇਖ ਮਹ੍ੰਮਦ ਯਾਰ ਸੁ ਧਾਯੋ । ਸ਼ਸਤ੍ਰ ਅਸਤੁਧਰ ਸੂਰ ਕਹਾਯੋਂ । 

ਇਹ ਤੇਂ ਜਗਨਾ ਸੂਰ ਰਿਸਾਨਾ । ਤਕ ਤਕ ਹਨੇ ਤਾਹਿ ਤਨ ਬਾਨਾ 1! 126 ॥ 

ਦਹਿ.ਦਿਜ ਬਾਨ ਬਰਖ ਬਹੁ ਸੋਹੈ । ਪਗ ਚਪਲਾ ਤਿਹ ਮਹਿ ਛਬਿ ਸੋਹੈ । 

ਸਏ ਦ੍ਹੁੰ ਸੈਨਾ ਹਤ ਡਾਰੀ । ਰਰੇ ਦੋਇ ਸਰੇ ਬਲ ਕਾਂਗੀ ॥ 127 ॥ 

ਰਸਾਵਲ ਛੋਦ 

ਦਈ ਬੀਰ ਕੌਪੇ । ਰਣੈ ਪਾਵ ਰੌਪੇ । 

ਅਪੋਂ ਆਪ ਬਾਹੈ' । ਰਣੋ ਜੀਤ ਚਾਹੈ” । 128 ।1 

ਦਹੂੰ ਘਾਇ ਲਾਗੇ । ਰਸੈ ਰੁਦ੍‌ ਪਾਗੇ । 

ਦਈ ਬੀਰ ਬਾਂਕੇ । ਸੁ ਆਛੋ ਨਿਸਾਂਕੇ । 129 ॥ 

ਨਭੇ ਯਾਨ ਆਯੋ । ਕਿਸ੍ਹ ਨਾਂਹਿ ਭਾਯੌ । 

ਰਚੇ ਜੁਧ ਮਾਹੀ । ਕਰੇ ਜੁਧ ਬਾਹੀ ।। 130 ॥ 

ਦਹ ਪ੍ਰਾਨ ਤਿਆਗੇ । ਸੁਆਮੌ ਨ ਜਾਂਗੇ । _ 

ਚੜੇ ਯਾਨ ਮਾਂਹੀ । ਬਿਕ੍ਰੰਠ ਸਿਧਾਂਹੀ ॥ 131 ॥ 


ਦਲ ਘਰ -= 


॥ਅ ਪੰਥੀ ਚ`ਲੰ ਰ ਕਾ, 


548 


ਗੁਰ ਬਿਲਾਸ ਪਾਤਸ਼ਾਹੀ ੬ 


ਦੌਹਰਾ 
ਪਤ ਮਿਤ ਹਤ ਦੇਖ ਕੌ ਕੀਨ' ਖਾਨ ਮਨ ਰੌਸ । 
ਆਪ ਚੜ੍ਹਤ ਭਯੋ ਜੌਰ ਦਲ ਬਢਾ ਸੂਰ ਮਨ ਜੋਸ਼ ।। 132 ॥ 
ਤਬੈ ਸ਼ਾਹਿ ਆਗਿਆ ਕਰੀ ਮਾਰੂ ਬਜੋ ਅਪਾਰ । 
ਸੁਰਨ” ਮੁਖ ਲਾਲੀ ਭਈ ਕਾਇਰ ਅਤਿ ਭੈ ਧਾਰ ।। 133 ॥ 
ਚੌਪਈ 
ਘੋਰੜ ਸੁਤ ਕੌ ਤਬੈ ਬੁਲਾਯੋ । ਸੁਨੋ ਮ੍ਰਿਤ ਹਮ ਸੁਤਹਿ ਹਤਾਯੋਂ । 
ਅਬ ਹਉ ਲਗਉ” ਜਾਇ ਰਨ ਮਾਂਹੀ । ਕੌ ਜੀਤੋ” ਕੈ ਮਾਰੋ” ਤਾਂਹੀ ॥ 134॥ 
ਤੁਮਹੂੰ ਚਲੋਂ ਹਮਾਰੇ ਸੰਗਾ । ਮਮ ਦਿਸ ਹੋਇ ਕਰੋ ਤਹਿੰ ਜੋਗਾ । 
ਚੋਦ ਸਵਾਹੀ ਪੁਤ ਬੁਲਾਯੋਂ । ਆਦਰ ਜਿਉ” ਨਿਜ ਪਾਸ ਬਹਾਯੋ । 135 ॥ 
ਦੋਹਰਾ 
ਦਸ ਹਜਾਰ ਸੈਨਾ ਹਤੀ ਸਭ ਵਜੀਰ ਹਤ ਪਾਇ । 
ਪੁਤ ਮਿਤ੍ਰ ਹਮਰੇ ਹਨੈ ਮੁਹਿਤੇ ਰਹਿਯੋ ਨ ਜਾਇ ।। 136 ॥ 
ਚੌਪਈ 
ਕਰਮਚਦ ਤਿੰਹ ਸੁਨਿ ਕੈ ਬੈਠਾ । ਤਪਤ ਲੋਹ ਸਮ ਕੀਨੇ ਨੈਨਾ । 
ਐਸੋ ਕਹੀ ਸ਼ਾਹ ਸਿਉ” ਬਾਤਾ । ਚਲੋਂ ਤੁਰਤ ਅਰਿ” ਕਰਹ ਘਾਤਾ ॥ 137 । 
ਯੌ ਸੁਨ ਸ਼ਾਹਿਜਹਾਂ ਕੇ ਸੂਬਾ । ਭਯੋ ਸੋਵਾਰ ਮੰਨ ਰਿਸ ਰੂਪਾ । 
ਆਗੇ ਸਿਰ ਪਰ ਸਮਧਾ ਚੂਕੀ । ਮਿਲੀ ਅਗਨ ਕਹਿ ਪ੍ਰਾਨ ਸੁ ਮੂਕੀ । 138 ॥ 
ਰੌਵਤ ਨਾਰੀ ਸਨਮੁਖ ਆਈ । ਬਹੁ ਪ੍ਰਕਾਰ ਅਪਸਗਨ ਜਤਾਈ । 
ਧਾਰ ਚਿੰਤ ਮਨ ਸ਼ਾਹਿ ਰਿਸਾਈ । ਮਾਰੂ ਕਹਯੋ ਬਜਾਵੋ ਭਾਈ॥ 139॥ 
ਦਹਰਾ 
ਇਹ ਪ੍ਰਕਾਰ ਆਵਤ ਭਲੋ ਸ਼ਾਹ ਮਨੈ ਕਰਿ ਰੌਸ । 
ਦੇਖ ਮਲੋਛੀ ਸੈਨ ਕਉ ਉਠਯੌ ਗੁਰ ਮਨ ਜੋਸ਼ ॥ 140 । 
। ਸ਼ੋਕਰ ਛੇਦ ॥ 
ਭਾਂਤ ਭਾਂਤ ਬਜਾਇ ਬਾਜਨ ਸੂਰ ਸੋਭਾ ਪਾਵਹੀ” । 


ਸਾਜ ਮਾਜ ਸੁਵਾਰ ਹਸਤੀ ਅਗਰ ਗੁਰ ਕੇ ਆਵਹੀ । 


ਅਗਰ ਗੁਰ ਕੇ ਐਸ“ ਭਾਖੇ' ਮੰਹ ਪ੍ਰਭ ਆਗਿਆ ਕਰੋ । 

ਤੌਹਿ ਚਰਨ ਪ੍ਰਤਾਪ ਬਲ ਤੇ ਜਗਤ ਸਭ ਸ਼ਤ੍ਰਨ” ਹਰੋ ।। 141 । 
ਸਵੇਯਾ 

ਪਹਿਰ ਨਵੀਨ ਪੁਸ਼ਾਕ ਕ੍ਰਿਪਾ ਨਿਧ ਪਹਿਰ ਸੈੋਜੋਇ ਤਕੈ ਸੁਖਦਾਈ । 

ਅਜਿ ਜਨੇਵ ਡਰਾ ਉਰ ਮਹਿ ਤਬ ਢਾਲ ਰੁਮਾਲ ਲਯੋ ਉਰ ਲਾਈ। 


“ਅ ਪ੍ਰੌਥੀ ਧਰ $ਟ ਪੋਥੀ ਥੀਰਨ 4ਅ ਤੋਂ ਏ ਪੋਥੀ ਗੁਰਿ 'ਅ ਪੌਥੀ ਆਇ 'ਇਪੌਥੀ ਵੰਰਨ 


ਅਧਿਆਇ ਚੰਧਵਾਂ 547 


` ਖੰਜਰ ਸਾਥ ਤਮੰਚਨ ਕੈ ਤਬ ਔਰ ਸੁ ਜਮਧਰ ਕੌਮਰ ਛਕਾਈ । 
ਤਣ ਕਸਿਯੋ ਕਟਿ ਸਾਥ ਕ੍ਰਿੰਪਾ ਨਿਧ ਹਾਥ ਵਿਖੇ ਧਨ ਬਾਨ ਸੁਹਾਈ ।। 142 । 
ਫੈਰਤ ਬਾਨ ਤਬੈ ਗੁਰ ਆਪਹ ਦਾਹਨੇ ਹਾਥ ਚਟਕੀ ਮਧ ਲਯਾਂ । 
ਥਾਵੇ' ਸ ਧਨਖ ਲਯੋ ਹਸ ਕੌ ਪੁਨ ਜਾਂਹਿ ਪਿਖੇ ਧਨ ਇੰਦ ਲਜਯਾ 
ਦੀਨਨ ਨਾਥ ਉਚਾਰ ਕੀਓ ਤਬ ਲਿਆਉ ਤਰੰਗ ਹਮੋ ਸੁਨ ਭਯਾ । 
ਸਾਜ ਤਰੰਗ ਅਏ ਛਿਨ ਮਹਿ ਦਿਖ ਦਾਸ ਕਵੀ ਤਿਨ ਕੇ ਬਲ ਜਯਾ । 143 ।। 
ਦਹਰਾ 
ਗੁਰ ਨਾਨਕ ਅੰਗਦ ਗੁਰੂ ਅਮਰ ਗੁਰ ਜਹਿ ਨਾਮ । 
ਰਾਮ ਦਾਸ ਅਰਜਨ ਗੁਰੂ ਤਾਂਕੋ ਕੀਨ ਪ੍ਰਨਾਮ ।। 144 ॥ 
ਸੋਰਠ” 
ਹਰਿ ਗੋਬਿੰਦ ਤਤਕਾਲ ਉਠੇ ਬੈਦ ਗੁਰ ਚਰਨ ਕੌ । 
ਭਏ ਤਰੈਗ ਸਵਾਰ ਕਿਆ ਉਪਮਾ” ਤਾਂਕੀ ਕਹਉ” ॥ 142 ॥ 
ਠਬਿੱਤ 
ਉਪਮਾ ਅਪਾਰ ਕਛ ਆਵਤ ਨਾ ਵਾਰ ਪਾਰ 
ਜਾਂਕੀ ਗਤਿ ਦੋਖ ਖਰਾ ਨਾਥ ਸੁਕਚਾਵਹੀ । 
ਮਨ ਸਮ ਬੇਗ ਜਾਂਹਿ ਉਪਮਾਂ ਕੌ ਕਹੋ ਤਾਂਹਿ 
ਦੇਖ ਘਨ ਘਟਾ ਮਾਨੋ ਮੌਰ ਏ ਨਚਾਵਹੀ । 
ਜਗ ਮਗ ਜੀਨ ਕਰੇ ਬੀਰਨ ਕੋ ਤੇਜ ਹਰੋ 
ਅਨਿਕ ਮਿਦੈਗ ਧੁਨ ਸੁਨੈੰ ਸੁਖ ਪਾਂਵਹੀਂ । 
ਕਿਪਾਂ ਜਿੰਧ ਇਛ ਜਹਾਂ ਜਾਵਤ ਸੁ ਅਸ ਤਹਾੰ 
ਫਤਹਿ ਗੁਰੁ ਧਾਰ ਅਬ ਬਹਮ ਲੋਕ ਜਾਵਹੀ । 146 ॥ 
ਦੌਹਰਾ 
ਕਿਆ ਉਪਮਾ ਤਾਂਕੀ ਕਹਉ” ਜਹਿ ਪਰ ਗੁਰ੍ਹ ਅਸਵਾਰ । 
ਦੀਨਨ ਕੀ ਰਫਯਾ ਲੀਏ ਧਰਾ ਮਨੁਸ਼ ਅੰਤਾਰਾਂ । 147 ॥ 
ਚੌਪਈ 
ਮਾਰੂ ਬਜਤ ਸੁ ਅਨਿਕ ਪ੍ਰਕਾਰਾ । ਭਏ ਸਗਨ ਸਭ ਮੌਗਲ ਚਾਰਾ । 
ਦਾਹਨ ਖੋਤ ਕਾ ਕੌਤਕ ਦੇਖਾ । ਨਕੁਲ ਦਰਸ ਤਬ ਕੀਨ ਅਲੇਖਾ ॥ 148 । 
ਤਿਵਿਧ ਸਮੀਰ ਚਲਤ ਸੁਖਕਾਰੀ । ਭਏ ਸਗਨ ਸਭ ਜੀਤ ਪੁਕਾਰੀ । 
ਚੜੇ ਸੂਰ ਗੁਰੁ ਓਰ ਅਮਿਤਾ । ਪਰਸਪਰ ਕਰੈ ਤੁਰਕ ਅਬ ਜਿਤਾ ।। 142 । 


੪੪੧ ਪੌਥੀ 06" “#ਟ ਪੋਥੀ ਅਵਤ'ਰ 


_550 


ਗੁਰ ਬਿਲਾਸ ਪਾਤਸ਼ਾਹੀ ੬” 


ਦੋਹਰਾ 
ਦੋਉ ਤਰਫ ਸੈਨਾ ਅਈ ਤਹਾਂ ਜ਼ੁਧ ਅਸਥਾਨ । 
ਤਬ ਨਵ'ਬ ਦਿਖ ਪੁਤ ਕੌ ਮਨ ਮਹਿ ਬਹੁ ਬਿਲਖਾਨ ॥ 150 ॥ 
ਨਿਜ ਸੈਨਾ ਕਉ ਭੇਜਿਓ ਤਬੇ ਸ਼ਾਹ ਕਰਿ ਰੋਸ । 
ਸੁਨ ਆਗਿਆ ਨਿਜ ਸ਼ਾਹ ਕੀ ਚਢਾ ਸ਼੍ਰ ਮਨ ਜੋਸ਼ ॥ 151 ॥ 
ਰਸਾਵਲ ਛੋਟ 
ਗੁਰੂ ਜੀ ਅਲਾਈ ; ਦੇਖੋ ਸੈਨ ਆਈ । 
ਚਿਰੀਆ ਸਮਾਨੇ । ਭਏ ਏਕ ਠਾਨੇ ॥ 152 ।। 
ਜਵੋ ਕੋਈ ਸੂਰਾ । ਕਰੇ ਬਾਜ ਚੂਰਾ । 
ਬਿਨੰਤੀ ਸੁਨਾਈ । ਹਜੂਰੈ ਸੁਧਾਈ । 15310. 
ਦੇ ਹਰਾ 
ਪਰਸਰਾਮ ਸਕਤ੍ ਤਬੈ ਬਿਨਤੀ ਕਰੀ ਅਪਾਰ । 
ਮਹਾਰਾਜ ਆਗਿਆ ਕਰੋਂ ਤਵ ਬਲ ਸਤ ਸੋਘਾਰ ।। 154। 


ਰਸਾਵਲ ਛੋਦ 
ਗੁਰੂ ਕੀਨ ਆਗਿਆ । ਚਲੋ ਪ੍ਰੰਮ ਪਾਗਿਆ । 
ਕਛੂ ਸੈਨ ਲੀਨੀ । ਨਹੀ” ਸੈਕ ਕੀਨੀ ॥ 155 ॥ 
ਦਈ ਏਸ ਸੈਨਾ । ਕਰੈ ਲਾਲ ਨੌਨਾ । 
ਤਬੈ ਬਾਨ ਮਾਰੇ । ਕਈ ਸਰ ਡਾਰ ॥ 156॥ 
ਸੁ ਲੋਧੈ ਕਠਾਰਾ । ਬਹੀ ਲੋਹ” ਧਾਰਾ । 
ਸਿਵਾ ਗੀਤਾ ਗਾਵੈ । ਕਿ ਮੌੰਡੇ ਬਜਾਵੈ ॥ 157 । 
ਕਹੂੰ ਬਾਜ ਮਾਰੋ । ਕਹੂੰ ਪੇਟ ਫਾਰੋਂ। __ 
ਕਹੁ ਹੂਹ ਛ੍ਰੱਟੋ । ਕਹੂੰ ਸੀਸ ਫੁੱਟੇ ॥ 158 ॥ 
ਨਦੀ ਸੌਣ ਪੂਰੇ । ਫਿਰੈ ਗੈਣ ਹੂਰ । 
ਛਿਤੇ ਦੇਹ ਲਾਗੇ । ਫਿਰੈ` ਸੂਰ ਪਾਗੇ ।॥ 159 ॥ 

ਸੈਗੀਤ ਛੇਦ 

ਕਾਗੜਦੈ ਕੌਪੀ ਸਾਗੜਦੈ ਸੈਨਾ । ਤਾਗੜਦੇ ਤਿਆਰਿਯੋਂ ਚਾਗੜਦੇ ਚੈਨਾਂ । 
ਛਾਗੜਦੇ ਛੌਰੇ ਤਾਗੜਦੌ ਤੀਰ । ਮਾਗੜਦੇ ਮਾਰੇ ਦਾਗੜਦੰ ਬੀਰ ॥ 160 ॥ 
ਫਾਗੜਦੰ ਫੀਲੰ ਛਾਗੜਦੈ ਛੰਟੇ ! ਸਾਗੜਦੇ ਸਰ ਜਾਗੜਦੇ ਜੁਟੇ । 
ਬਾਗੜਦੇ ਬਾਜੇ ਨਾਗੜਦੇ ਨਗਾਰੇ । ਜਾਗੜਦੇ ਜੋਧਾ ਮਾਗੜਦੇ ਮਾਰੇ ॥ 161 ॥ 


4 = 
ਅ ਤੇ ਏ ਪੋਥੀ ਆਇਸ “ ਪੌਥੀ ਸਣ 


ਅਸਧਆਇ ਚੌਧਵਾਂ 


ਦੋਹਰਾ 
ਇਹ ਬਿਧਿ ਸੈਨ ਸੰਘਾਰ ਕਰ ਘਨੇ ਘਰਨ ਕੌ ਗਾਰ । 
ਪਰਸਰਾਮ ਸਕਤ੍ਰ ਤਬੈ ਪਰੇ ਧਰਨ ਮੁਰਛਾਰ । 162 ॥ 
ਚੜ ਬਿਮਾਨ ਜੌਧੋ ਤਬੈ ਧਰੈ ਦੇਵ ਤਨ ਰੂਪ । 
ਦਿਖ ਬਿਧੀਆ ਬਿਸਮਹਿੰ ਭਯੋ ਮਨਹੁ ਇੰਦ ਵਰ ਭਰਪ ॥ 162 । 

ਚਪਦੀ 
ਤਬ ਬਿਧੀਏ ਯਉ ਬਿਨਤੀ ਕੀਨੀ । ਕ੍ਰਿਪਾ ਸਿੰਧ ਪੈ ਰੋਇ ਅਧੀਨੀਂ । 
ਮਹਾਰਾਜ ਸੂਰੇ ਦੋਇ ਮਾਰੇ । ਆਗਿਆ ਕਰੋਂ ਸੁ ਮੰਹਿ ਮੁਰਾਰੇ ॥ 164 ।1 
ਦੀਨਾ ਨਾਥ ਕਹਿਯੋ ਹਸ ਬੈਠਾ । ਫਿਰ ਆਵੋ ਡੇਰੇ ਸੁਖ ਐਨਾ । 
ਇਹ ਸੁਨ ਭਾਈ ਕੌਧ ਧਰਾਯੋ । ਸ਼ਸਤ੍੍‌੍‌ ਅਸਤ੍ਰ ਧਾਰੇ ਤਨ ਆਯੋ ।। 165 । 

ਅਜੂਬਾ ਛੇਦ 
ਕੌਧਯੋ ਰਣ ਭਾਈ । ਸਰ ਝਰ ਲਾਈ 
ਅਸ ਸਰ ਛੌੜੇ । ਜਣ ਨਭ ਓਰੇ ॥ 166 ॥ 
`ਡਿਗੇ ਰਣ ਮਧੈ । ਅੱਧੋ ਅਧ ਅਧੈ । 
ਬਹੁ ਅਰਿ ਮਾਰੇ । ਡੀਲ ਡਰਾਰੇ ॥ 167।। 
ਸੈਨਾ ਸਭ ਮਾਰੀ । [ਮਨ] ਹਰਖੋ ਧਾਰੀ । 
ਸੁਤ ਚੰਦੂ ਗਹਿਆਨਾ । ਗੁਰ ਢਿਗ ਆਨਾ । 168 ।। 
ਤੋਟਕ ਛਦ 

ਗਰ ਕੈ ਢਿਗ ਆਇ ਦਿਖਾਇ ਦੀਓ । 
ਦਿਖ ਨਾਥ ਤਿਸੇ ਬਹੁ ਮਾਨ ਕੀਓ । 
ਤਿਨ ਕੋ ਕਹਿ ਆਪ ਛਡਾਇ ਭਜਾ । 
ਅਤਿਹੀ ਚਿਤ ਮਾਝ ਬਸੋੇਖ ਲਜਾ॥ 1690 

ਦੌਹਰਾ 
ਜਾਇ ਸ਼ਾਹਿ ਸਿਉ ਅਸ ਕਹੀਏ ਸਭ ਸਰੇ ਬਲਕਾਰ । 
ਸਭੇ ਸੈਨ ਹਥ ਬਾਂਧ ਮੁਹਿ ਲੈਗਏ ਗੁਰੂ ਨਿਕਟਾਰ ।। 170 ॥ 

ਚੌਪਈ __ 
ਦਯਾ? ਧਾਰ ਗੁਰੂ ਮੌਕਉ ਛੌਰਿਓ । ਬਹੁ ਧ੍ਰਿਗਕਾਰ ਦੇ ਮੌਹਿ ਨਿਹੋਰਿਓ । 
ਅਬ ਤੁਮ ਚੜੋ ਦੇਰ ਨਹਿ ਲਾਵੇ । ਆਪ ਗੁਰੂ ਸਿਉ” ਜੁਧ ਮਚਾਵੇਂ ।। 171 ॥ 
ਅਬ ਜੋ ਰਣ ਤੇ ਚਲੈ ਭਗਾਇ । ਪਰੈ ਨਰਕ ਬਡ ਪਾਪ ਠਗਾਇ । 
ਏਹ ਸੁਨ ਚੜਾ ਸ਼ਾਹ ਧਰ ਕੌਪਾ । ਮਰਣ ਮਾਂਡ ਆਯੋਂ ਰਣ ਓਪਾ॥ 1724 


ਨ ਤਬਿ 
£% ਪੋਥ! ਵਿਚੌ` _%% ਤੇ ਦ ਪੌਥ ਮਯਾ 


552 ਗੂਰ ਬਿਲਾਸ ਪਾਤਸ਼ਾਹੀ ੬ 


ਘੇਰੜ ਸੁਤ ਚੈਦੂ ਸੁਤ ਦੋਉ । ਅਗ੍ਰ ਕ੍ਰੰਧ ਧਰ ਆਏ ਸੌਉ । 
ਕ੍੍‌ਪਾ ਸਿੰਧ ਮਿਊ ਕਹਾਂ ਪੁਕਾਰੀ । ਆਵੋ ਜੁਧ ਕਰੋ ਬਲ ਧਾਰੀ ॥ 173॥ 
ਦਹਰਾਂ 
ਐਸ ਬਚਨ ਜਬ ਹੀ ਸੁਨੇ ਕ੍ਰਿਪਾ ਸਿੰਧ ਅਨਭੋਗ । 
ਬਿਧੀਆ ਪਾਂਵ ਹਟਾਇ ਕੈ ਫੇਰਿਓ ਤਬੈ ਤਰੋਗ । 174॥ 
ਕਲਸ 
ਚਲਤ ਚਲ ਸੁੰਦਰ ਛਬਿ ਘੋਰਾ । ਠੌਰ ਠੌਰ ਤੀਛਨ ਚਹੂੰ ਓਰਾਂ । 
ਉਰ ਚੌਕੀ ਨੋਵਰ' ਘੁੰਘਰਾਰੈ । ਨਿਿਖ ਮਦਨ ਦੂਤ ਹੋਤ ਸ਼ੁਮਾਰ ।। 175 ॥ 
ਤ੍ਰਿੰਗੀ ਛੁਦ 
ਸੋਭਤ ਛਬ ਧਾਰੈ ਗੁਰੁ ਕਰਤਾਰ ਤਾਸ ਸਵਾਰੇ ਉਜਯਾਰੇ । 
ਕਲਗੀ ਸੁਭ ਸੀਸੈ ਜਣ ਦਿਨ ਈਸੋ ਮਨ ਰਜਨੀਸੈ ਭੈਧਾਰੇ । 
ਸੋਵਤ ਚਖ ਚਾਰੇ ਸੋਭ ਅਪਾਰੇ ਅਤਿ ਬਲਿ ਧਾਰੇ ਰਣ ਰੋਗੇ । 
ਜੈ ਜੇ ਧੁਨ ਕਰਹੀ ਪੁਹਪਨ ਡਰਹੀ ਵਿਵਧ ਉਚਰਹੀ ਜੋ ਜੋਗੇ ।। 176 । 
ਕੁੰਡਲੀਆ _ 
ਇਹ ਬਿਧ ਫੋਰਤ ਅਸ ਕੌ ਹਰਿ ਗੋਬਿੰਦ ਬਲਵਾਨ । 
ਕੌਟ ਭਾਂਨ ਸਮ ਤੇਜ ਧਰ ਠਾਂਢੇ ਜੁਧ! ਸਥਾਨ । 
ਠਾਢੇ ਜੁਧ ਸਥਾਨ ਦੇਵ ਚੜ ਜੁਧ ਨਿਹਾਰਹਿੰ । 
ਧਾਏ ਧਰ ਮਨ ਕੌਧ ਗੁਰੂ ਸਮੁਹਾਇ ਹਕਾਰਹਿ । 
ਅਤਿ ਸਿਤ ਛਾਡੇ ਬਾਨ ਗੁਰੂ ਤਨ ਲਗੇ ਨਾਂ ਕੌਈ । 
ਪਰੈ ਟੂਟ ਮਧ ਬਾਨ ਧਾਰ ਰਿਸ ਛਾਂਡੇ ਜੋਈ ।। 177॥ 
ਦੋਹਰਾ 
ਘੋਰੜ ਸੁਤ ਰਿਦ ਧਾਰ ਕੈ ਗਹੇ ਤੇਗ ਨਿਜ ਹਾਥ । 
ਚੰਦੂ ਸੁਤੁ ਨਿਜ ਸੈਗ ਧਰ ਕੀਓ ਜੁਧ ਗੁਰਿ ਸਾਥ ॥ 178॥ 
ਰਸਾਵਲ ਛਦ । 
ਪਰੇ ਦੌਰ ਐਸੇ । ਪਤੋਗੇ ਸੁ ਜੌਸੇ । 
ਧਨੰ ਹਾਥ ਲੀਨੇ । ਗੁਰੁ ਕੰਧ ਕੀਨੋ । 179॥ 
ਮਸੈ ਬਾਨ ਲਾਯੋ । ਸੁ ਐਚ ਚਲਾਯੋ । 
ਲਗਾ ਭਾਲ ਮਪੰ । ਡਿਗਾਂ ਹੋ ਬਿਸੁੱਧੈ 180 ॥ 
ਦੋਹਰਾ 
ਇਹ ਪ੍ਰਕਾਰ ਦੌਖੀ ਹਨਾ ਘੇਰੜ ਸੁਤ ਮਤਿ ਕੂਰ”। 
ਕਰਮਚੇਦ ਦੌਰਾਇ ਅਜ ਅਯੋ ਕ੍ਰੋਧ ਭਰਪ੍ਰਰ । 181 ॥ 


੪ਅ ਪੌਥ) ਨ੍ਪਰ £ਦ ਪੋਥੀ ਸਮਰ 5= ਪੌਂਥੀ ਮ੍ਰੜ 


ਅਧਿਆਇ ਚੌਧਵਾਂ 553 


ਚੌਪਈ 
ਹਰਿਗੌਵਿੰਦ ਆਵਤ ਸੌ ਪੇਖਾ । ਕਾਢ ਤਮਾਚ ਕਰਮ ਅਸੋਖਾਂ । 
ਤਤ ਛਿਨ ਘੌਰਾ ਤਾਂਹਿ ਚੜਾਯੋ । ਤਬ ਲੋ ਦੁਸ਼ਟ ਨਿਕਟਿ ਚਲ ਆਯੋ॥ 182। 
ਆਇ ਨਿਕਟਿ ਤਿਨ ਤੇਗ ਨਿਕਾਰੀ । ਮਾਰਨ ਲਗੇ ਸੁ ਹਾਥ ਉਬਾਰੀ । 
ਸ੍ਰੀ ਸਤਿਗੁਰ ਤਬ ਹਨਾ ਤਮਾਚਾ । ਲਾਗਤ ਚੌਟ ਗਿਰਾ ਨਬ ਕਾਂਚਾਂ ॥ 183।। 
ਗਿਰਤ ਭੂਮ ਸੁ ਨਰਕ ਸਿਧਾਯੰ । ਤਿਹ ਤਨ ਮਾਸ ਨਾ ਚਾਂਵਡ ਖਾਯੋ । 
ਪਾਪੀ ਜਾਨ ਤਿਆਗ ਤਨ ਦੀਨੋ । ਇਹ ਕੇ ਭਖੱ ਹੋਏ ਦੁਖ ਜੀਨੋ ।। 184।। 
ਤਬ ਨਬਾਬ ਦਿਖ ਸਰ ਹਤਾਏ । ਬਾਨ ਬਰਖ ਧਰ ਕ੍ਰੋਧ ਮਹਾਏ । 
ਏਕ ਬਾਨ ਤਕ ਐਜ ਚਲਾਯੋਂ । ਕ੍ਰਿਪਾ ਸਿੰਧ ਕਾ ਅਸਵ ਹਤਾਯੇ ॥ 382 ।। 
ਦੋਹਰਾ 
ਦੀਨਾਨਾਥ ਰਿਸਾਇ ਕੈ ਹਨਾ ਏਕ ਤਬ ਬਾਨ । 
ਨਬਾਬ ਅਸਵ ਤਨ ਲਾਗਿਯੋ ਗਏ ਨਿਕਸ ਤਬ” ਪ੍ਰਾਨ ॥ 186 ॥ 


ਭੁਜਗ ਛੇਦ 
ਤਬੈ ਖਾਨ ਕੋਪੰ ਪ੍ਰਿਥੀ ਮਧ ਆਯੋਂ । ਗੁਰੋ ਪੈਰ ਪਿਆਦੇ ਸੁ ਭ੍ਰਮ ਸੁਹਾਯ । 
ਚਲੈ ਬਾਨ ਬੂਰੰਦੇ ਸਮੰ ਦੋਇ ਸੂਏ । ਬੁਲਾ ਖਾਨ ਐਸੇ ਜੌੋਈ ਪਾਛ ਮੂਏ ।। 187 ॥ 


ਚੌਪਈ 
ਆਜ ਸਬਨ ਕਾ ਬਦਨਾ ਲੋਵਉ' ' ਜੀਵਤ ਤੌਹਿ ਜਾਂਨ ਨਹੀ" ਦੇਵਉ । 
ਅਸ ਕਹਿ ਬਾਨ ਸੁ ਅਨਕ£ ਚਲਾਏ । ਭਯੋ ਤਨ ਖਾਲੀ ਪਛੁਤਾਏ । 188 ॥ 
ਤਬੈ ਤੇਗ ਗਹਿ ਪਰਾ ਵੈਗਾਰੀ । ਢਾਲ ਅਸਵ ਤਬ ਗੁਰੂ ਸੋਭਾਰੀ । 
ਬਹੁ ਪ੍ਰਕਾਰ ਤਬ ਕੀਨਾ ਜਰਧਾ । ਪਰਸਪਰ ਲੜੋ ਧਾਰ ਮਨ ਕਰੁਧਾ ।! 189॥ 
ਕਿਪਾ ਸਿੰਧ ਤਬ ਕਹਾ ਪੁਕਾਰੀ । ਕਰੋ ਵਾਰ ਤੁਮਰੀ ਹੈ ਵਾਰੀ । 
ਤਬੰ” ਔਚ ਤਿਨ ਬੇਗ ਚਲਾਈ । ਹਾਥ ਮੂਠ ਤੇ ਤੇਗ ਗਿਰਾਈ । 190 ।। 


ਦੋਹਰਾ 
ਤਬ ਪ੍ਰਭ ਐਸ ਉਚਾਰਿਯੋ ਅਬ ਕਰਹੁ ਮੈ' ਵਾਰ । 
ਹੁਇ ਸੁਚੇਤ ਕਲਮਾ ਪੜੋ ਕਰਹ ਤੋਰਿ ਸੋਘਾਰ ॥ 191 । 
ਰਸਾਵਲ ਛਦ 
ਤਬੈ ਐੱਚ ਮਾਰੀ । ੧ ਤੇਗੈ ਅਪਾਰੀ । 
ਲਗੀ ਸੀਸ ਜਾਈ । ਪ੍ਰਿਥੀ ਮਧ ਆਈ ।। 192 ॥ 
ਗਿਰਾ ਭੂਮ ਮਧੰ । ਭਯੋ ਅਧ ਅਧੈ । 
ਸੁਰ ਜੈ ਉਚਾਰਿਯੌ । ਪ੍ਰਿਬੀ ਭਾਰ ਟਾਰਿਓ ॥ 193 । 


ਰਤ 
੧੭/ ਪੋਥੀ ਤਿਸ _££ ਪੌਂਥੀ ਅਨਗਨ _$ ਪੌਥੀ ਨਿਧਾਨ 


554 ਗੁਰ ਬਿਲਾਸ ਪਾਤਸ਼ਹੀ ੬ 


ਸ ਬਾਜੇ ਨਗਾਰੇ । ਫਤੇ ਕੇ ਅਪਾਰੇ ।। 
ਹਨਾ ਦੁਸ਼ਟ ਦੌਖੀ । ਭਈ ਬਾਤ ਚੌਖੀ ॥ 194। 
ਦੋਹਰਾ 
ਜੁਧ ਕਰਤ ਗੁਰ ਸਿਉਂ ਮੁਆ ਕਰਤ ਗੁਰੂ ਕਾ ਧਿਆਨ । 
ਦੇਵ ਦੇਹ ਤਬ ਪਾਇ ਕੈ ਗਯੋ ਗੈਨ' ਚੜ ਯਾਨ । 195 ॥ 
ਰ ਚੌਪਈ 
ਕ੍ਰਿਪਾ ਸਿੰਧ ਤਬ ਬਾਨ ਪ੍ਰਹਾਰੇ । ਬਚੇ ਤਛ” ਜੋ ਭਾਗ ਉਬਾਰੇ । 
ਪਰੇ ਸਿਖ ਪਾਛੇ ਤਹਿੰ ਧਾਈ । ਕਰਤ ਜੁਧ ਸੇ ਅਗ ਸਿਧਾਈ । 196 ।। 
ਲਰਤੇ ਲਰਤੇ ਸਾਂਝ ਸੁ ਭਈ । ਅਥਿਯੋ ਸੂਰ ਨਿਸ ਆਗਮ ਲਈ । 
ਰਾਕਾਪਤਿ ਨਿਜ ਤਖਤ ਸੁਹਾਯੋ । ਨਿਜ ਅਰ ਘਾਦਿ ਰਾਜ ਤਿਨ ਪਾਯੋ । 197 ॥ 
ਤਬੈ ਸਿਖ ਪਾਛੇ ਕੌ ਮੁਰੇ । ਕ੍ਰਿਪਾ ਸਿੰਧ ਕੀ ਓਰ ਸੁ ਤੁਰੇ। 
ਪਰੀ ਲੌਥ ਬਹੁ ਜੁਧ ਮਝਾਰੀ । ਦੂੰਢਤ ਭਏ ਬਿਆਕੂਲ ਭਾਰੀ ॥ 198 ॥ 
ਦੋਹਰਾ 
ਅਬਦੁਲ ਖਾਂ ਕਉ ਮਾਰ ਕੈ ਦੀਨਾ ਨਾਥ ਦਯਾਲ । 
ਤਿਸੀ ਲੌਥ ਕੇ ਨਿਕਟਿ ਹੀ ਬੋਠੇ ਸਰੀ ਗੁਰਕਾਲ ॥ 199 ॥ 
ਚੌਪਈ 
ਸਤਿਗੁਰ ਕੇਰ ਮਸਾਲਚੀ ਆਏ । ਦੋਇ ਮੋਸਾਲ ਦੋਉ” ਤਹਿ ਲਿਆਏ । 
ਦੇਖ ਪ੍ਰਕਾਸ਼ ਅਏ ਸਿਖ ਧਾਈ । ਤਬ ਗੁਰੁ ਤਾਂਕੋ ਕਹਾ ਸੁਨਾਈ ॥ 200 ॥ 
ਰਚੋਂ ਦਮਦਮਾ ਈਹਾਂ ਸੁਧਾਰੇ । ਖਾਨ ਲੌਥ ਧਰ ਰਚਾ ਅਪਾਰੇ । 
ਪੁਨ ਉਠਕੇ ਸਭ ਸੂਰ ਨਿਹਾਰੇ । ਕ੍ਰਿਪਾ ਸਿੰਧ ਅਸ ਬੈਨ ਉਚਾਰੇ ॥ 201 0 
ਨਦੀ ਕੌਠ ਮੋਹਿ ਖਰਾ ਨਿਹਾਰਉ” । ਸਭ ਕੀ ਲੌਥ ਬੀਚ ਨਦਿ ਡਾਰਉ”1- 
ਬੈਨ$ ਸੁਨਤ ਗੁਰ ਕੇ ਸਿਖ ਧਾਏ । ਸਭ ਸਿਖਨ ਕੀ ਲੌਥ ਲਿਆਏ ॥ 2021 
ਕਹਿ ਕਹਿ" ਨਾਮ ਨਦੀ ਮਾਹਿ ਡਾਰੀ । ਹਰਿ ਗੋਬਿੰਦ ਤਬ ਐਸ ਉਚਾਰੀ ।। 
ਸਬ ਤੁਰਕਨ ਕੀ ਲੌਥ ਲਿਆਵਉ । ਬੀਚ ਬਿਪਾਸਾ ਸਭ ਹੀ ਪਾਵਉ” ॥ 203 8 
ਦੋਹਰਾ 
ਦੌਰ ਸਿਖ ਲਿਆਏ ਤਬੰ ਤੁਰਕਨ ਲੋਥ ਅਪਾਰ | 
ਨਦੀ ਬੀਚ ਡਾਰੀ ਸਭੋ ਚੌਦਾਂ ਸਹਸ ਬਿਚਾਰ ।। 204 ॥ 
ਨਦੀ ਲੌਥ ਸਭ ਡਾਰ ਕੈ ਕਿਿਪਾ ਸਿਧ ਰਣਧੀਰ । 
ਨਿਜ ਡੋਰੇ ਇਸਥਿਤ ਭਏ ਨਿਜ ਦਾਸਨ ਹਰ ਪੀਰ !। 205 ॥ 


ਨ ਦਾ 
% ਤੋਂ ਏ ਪੰਥੀ ਨਭ _“ਐ ਪੋਬ। ਕਛ੍ਹ _“ਦ ਪੌਥੀ ਬਚਨ _$ਅ ਪੌਥੀ ਤਿਨ 


ਅਧਿਆਇ ਚੌਧਵਾਂ 555 


ਜੋਰਠਾ 
ਭਏ ਮੁਕਤ ਸਭ ਸੂਰ ਜੌ ਸਨਮੁਖ ਗੁਰ ਕੇ ਮੂਏ । 
ਪ੍ਰਭ ਜਸ ਜਗ ਭਰਪੂਰ ਗਾਵਤ ਮੁਨਿ ਜਨ ਦੇਵ ਸਭ । 206 ॥ 

ਚੌਪਈ 
ਹਰਿ ਗੋਵਿੰਦ ਕਾ ਜੁਧ ਮਹਾਨਾ । ਬਰਨਨ ਕਰਾ ਸੁਨਾ ਜਿਮ ਕਾਨਾਂ । 
ਜੋ ਇਹ ਪੜੋ ਸੁਨੇ ਮਨਿ ਲਾਈ । ਕਾਲ ਨਿਕਟ ਤਾਂਕੇ ਨਹਿ ਆਈ ॥ 207॥ 
ਇਹੈ ਧਿਆਇ ਗਥ' ਪ੍ਰੀ ਭਈ । ਆਗੇ ਔਰ ਸੁਨੋ ਗਥ ਨਈ । 
ਅਤਿ ਸਦਰ ਗੁਰ ਸ਼ਹਿਰ ਬਸਾਵਹਿੰ । ਚਾਰ ਸਿਖ ਕੀ ਸਾਖੀ ਆਵਹਿ ॥ 208 ॥ 
ਭੂਲ ਚੂਕ ਬਖਸ਼ ਸਿਖ ਭਾਈ । ਛੌਦ ਸੌਰਠਾ ਲੌਹੁ ਬਨਾਈ। 
ਇਹ ਦਾਨ ਮੌਕਉ ਤਮ ਕਰੋਂ । ਕ੍ਰਿਪਾ ਸਿੰਧੁ ਜਜ ਨਿਜ ਦਿਨ ਰਰੋ । 209 । 
ਇਤਿ ਸੀ ਗੁਰ ਬਿਲਾਸ ਨਵਾਬ ਅਬਦੁਲ ਖਾਂਨ ਬਧਹ ਚੰਦਮੋ" ਧਿਆਇ ਸਮਾਪਤ 

ਮਸਤ ਸੁਭ ਮਸਤ ।। 14 ॥ ਵਾਹਿਗੁਰੂ ।। 


144. 


&% ਪੌਥ ਕਥਾ 


ਅਧਿਆਇ ਪੈਦਰਵਾਂ 


ਦਹਰਾ 
ਸੁਨੋ ਸੰਤ ਮਨ ਦੈ ਸਬੇ ਗੁਰ ਕੇ ਚਰਿਤ ਅਨੰਤ । 
ਬਹੁ ਪ੍ਰਕਾਰ ਕੌਤਕ ਕਰਹਿ ਗਾਂਵਤ ਮੁਨਿ ਜਨ ਸੈਂਤ ।। 1 ॥ 
੯ ਪਈ 
ਸਤਿਗੁਰ ਕ੍ਰਿਪਾ ਧਾਰ ਉਰ ਮਾਂਹੀ । ਕਹਉ” ਕਥਾ ਸੁਨ ਜਿਮ ਮੌਹਿ ਪਾਈ । 
ਜਬੈ ਲੌਥ ਸਭ ਨਦ ਮਹਿ ਡਾਂਰੀ । ਜਲ ਜੀਵ ਧਰ ਹਰਖ ਅਪਾਂਰੀ ॥ 2 ॥ 
ਕਟ ਕਟ ਮਾਸ ਸੁ ਖਾਵਨ ਲਾਗੇ । ਕਿ੍‌ਪਾ ਸਿੰਧ ਗਥ ਕਹਓ” ਸੁ ਆਗੇ । 
ਬਸੇ ਰੈਨ ਨਿਜ ਡੇਰ ਮਝਾਰੀ । ਕ੍ਰਿਪਾਸਿੰਧ ਸਾਹਿਬ ਅਵਤਾਰੀ । 3 ॥ 
ਬਿਤੀ ਰੈਨ ਕਸਪ ਸੁਤ ਆਯੋ । ਆਇ ਆਪਨੇ ਤਖਤ ਸੁਹਾਯੋ । 
ਭਯੋ ਪ੍ਰਕਾਸ਼ ਸਭੀ ਨਰ” ਜਾਗੇ । ਨਿਜ ਨਿਜ ਕਾਰਜ ਮਾਹਿ ਸਭ ਲਾਗੇ ॥ 4 ॥ 
ਸੀ ਸਤਿਗੁਰ ਮਨ ਕੀਨ ਵਿਚਾਰਾਂ । ਸ੍ਰੀ ਮੁਖ ਸਿਉ" ਅਸ ਬਚਨ ਉਚਾਰਾ । 
ਖ਼ਾਸ ਸਿਖ ਤਬ ਬੋਲ ਹਜ਼ੂਰੇ । ਆਗਿਆ ਦੀਨ ਤਬੈ ਗੁਰ ਪੂਰੇ ॥ 5 ।। 
ਦੋਹਰਾ 
ਸ਼ਹਿਰ ਪਨਾਹ ਸੁੰਦਰ [ਰਚਓ ਦਜਬਾਜੇ ਰਖ]? ਪਾਂਚ । 
ਜਿਹੰ ਪਿਖ ਸਤ ਲਾਜਹੀ ਲਗੇ ਨਾ ਦੁਖ ਕੀਂ ਆਂਚ ॥6 ॥ 
ਚੌਪਈ 
ਤਾਤਕਾਲ ਤਬ ਕਰੀ ਤਿਆਰੀ । ਲਾਇ ਮਜਹਰ ਪਨਾਹ ਸਵਾਰੀ । 
ਅਨਗਨ ਆਵੈ ਦੀਨ ਚਢਾਈ । ਬਹੁਤ ਦਰਬ ਦੌ ਦੇਰ ਨਾਂ ਲਾਈ ॥ 7 ॥ 
ਪੁਨ ਸਤਿਗੁਰ ਮਨ ਐਸੇ ਆਨੀ । ਘੋਰੜ ਗ੍ਰਿਹ ਹਨ” ਕਰਉ” ਮਦਾਨੀ । 
ਯਾਂਹਿ ਦੁਸ਼ਟ ਕੀ ਜੜ ਨਾ ਰਖਾਵਉ” । ਹਨੋ ਮੂਲ ਦਧ ਖਾਰੇ ਪਾਵਉ” ।। 8 ॥ 
ਤਤ ਛਿਨ ਦੌਰੇ ਸਿਖ ਅਪਾਰਾ । ਢਾਹਿ ਤਿਨੈ ਗ੍ਰਿਹਿ ਕੀਨਾ ਛਾਰਾ । 
ਦੀਨਾ ਨਾਥ ਕੀਨ ਅਨਮਾਨਾ । ਧਰਮਸਾਲ ਸੋ ਰਚਿ ਇਹ ਥਾਨਾ 19 ॥ 
ਢਾਹ ਮਲੇਛ ਦੇਹ ਸਮ ਹੋਈ । ਤਾਂਤੇ ਜਤਨ ਕਰੋ ਅਬ ਸੋਈ । 
ਕਰ ਬਿਚਾਰ ਤਬ ਰਚੀ ਮਸੀਤ । ਜਿੰਹ ਪਿਖ ਕਰਹਿ ਬਹੁਤ ਹਿਤ ਪ੍ਰੀਤਿ ॥10 ॥ 


<< ਦਲ ਦਆ ਣ=ਣ== ਕਪ 
ਅ ਪੋਥੀ ਸਿਖ 2% ਪੌਥੀ ਵਿਚੋ 5ਟ ਪੌਥੀ ਢਾਹਿ 


ਅਧਿਆਇ ਪੰਦਰਵਾਂ ਰ੍ ਕਿ 


ਤਬ ਲਓ ਪਾਵਸ ਪਾਇਓ ਜੌਰਾ । ਸੁੰਦਰ ਘਟਾ ਚੜੀ ਚਹੁੰ ਓਰਾਂ । 
ਭਾਤ ਭਾਂਤ ਤਬ ਬਾਦਲ ਆਈ । ਬਰਖਾ ਕਰਤ ਅਧਿਕ ਝਰਿ ਲਾਈ ॥ 11 । 
ਤਾਂ ਮਹਿ ਕਟਾ ਸੌਭ ਪੁਨ ਕੈਸੇ । ਪਾਪੀ ਮਨੈ ਮਨੋਰਥ ਜੌਸੇ । 
ਕਬੀ ਸੁ ਦੁਰਹਿ ਕਬੀ ਪ੍ਰਗਟਾਵਹਿਂ । ਪਾਪ ਦਰਬ ਜਸ ਥਿਰ ਨ” ਰਹਾਵਹਿ ॥ 12 ॥ 
ਬਿਪਾਸਾ ਨਦੀ ਬਹੁਤ ਉਮਗ'ਹੀ । ਜਥਾ ਸਿਖ ਗੁਰ ਚਰਿਤ ਸੁਨਾਂਈ । 
ਢਾਹਤ ਕੌਠੇ ਚਲੀ ਗਜੋਤੀ । ਗਦ ਗਦ ਹ੍ਰੈ ਮਨ ਕੌ ਮੌਹੈਤੀ । 13 ॥ 
ਦੋਹਰਾ 
ਦੀਨਾ ਨਾਥ ਦਿਆਲ ਪ੍ਰਭੁ ਅਤਿ ਅਨੰਦ ਚਿਤ ਧਾਰ । 
ਹਮਰੋ ਘੰਰਾ ਹਤ ਭਯੋ ਸੀ ਮੁਖ ਕੀਨ ਉਚਾਰ ॥ 14 ॥ 
ਲਾਹੌਰ ਜਾਇ ਲਿਯਾਇਯੈ ਇਸੇ ਜਿਹ ਕੀਮਤ ਅਤਿਯੋਤ । 
ਐਸਾ ਘੋਰਾ ਹੋਇ ਜਹਿ ਦੇਵਹੁ ਦਰਬ ਅਨੌਤ ।। 15 ॥ 
ਚੌਪਈ 
ਕਹੋ ਸੰਕੋਚ ਨਾ ਕਰ ਬਿਸਤਾਰਨ । ਕਿ੍‌ਪਾ ਸਿੰਧ ਕੇ ਦਰਸ਼ਨ ਕਾਰਨ । 
ਕਿਸੀ ਦੇਸ ਤੇ ਸੈਗਤਿ ਆਈ । ਚਰਨ ਕਮਲ ਗੁਰ ਭਵਰ ਲੁਭਾਈ ।। 16 ॥ 
ਨਾਨਾ? ਭੁਖਨ ਬਸਨ ਅਪਾਰਾ । ਆਨੀ ਭੇਟ ਸੁ ਬਹੁ ਪ੍ਰਕਾਰਾ । 
ਤਾਂ ਮੈ ਏਕ ਸਿਖ ਗੁਰ ਪਯਾਰਾ । ਨਾਮ ਸੁਭਾਗਾ ਪ੍ਰੀਤਿ ਅਪਾਰਾ । 17 ॥ 
ਹਰਿਗੋਬਿੰਦ ਕੀ ਭੋਟ ਲਿਆਯੋਂ । ਪਾਂਚ ਤਰੰਗ ਅਧਿਕ ਛਬ ਛਾਯੋ । 
ਪਾਂਚ ਲਾਖ ਕੀ ਕੀਮਤ ਹੋਈ । ਉਚ ਨੀਚ ਜਾਨਤ ਸਭ ਕੌਈ ॥ 18 ॥ 
ਦਯਾ ਸਿੰਧ ਦੀਵਾਨ ਲਗਾਏ । ਹਾਥ ਜੌਰ ਸਿਖ ਬਚਨ ਅਲਾਏ 
ਅਪਨੀ ਭੋਟ ਲੇਹੁ ਪ੍ਰਭ ਘੋਰੇ । ਕ੍ਰਿਪਾ ਦ੍ਿਸ਼ਟ ਧਾਰਰੁ ਮਮ? ਓਰੇ ॥ 19 । 
ਦਹਰਾ ਰ 
ਜੜ ਤਰੋਗ ਸਤਿਗੁਰ ਪਿਖੋ ਅਤਿ ਅਨੰਦ ਚਿਤ ਧਾਰ । 
ਮਨ ਬ'ਂਛਤ ਤਬ ਬਰ ਦੀਯੋਂ ਸਿਖ ਕੌ ਧਨ ਉਚਾਰ॥ 20। 
ਚਾਲ ਛਾਲ ਸੁੰਦਰ ਕਰੈ ਫੌਰ ਤੌਰ ਗੁਰ ਦੇਖ। 
ਸਾਜ ਜਰੀ ਸਦਰ ਬਨਯੋ ਕੀਨੋ ਬਚਨ ਅਲੋਖ ।। 21 ॥ 
___ ਚੌਪਈ 
ਬਿਧੀਏ ਕਉ ਗੁਰ ਅਸ ਫੁਰਮਾਈ । ਇਕ ਹੈ ਲੇਹੁ ਤੁਮੈ' ਸੁਖ ਪਾਈ । 
ਪੈਂਦੇ ਖਾਂ ਕਉ ਏਕ ਪਠਾਯੋ” । ਦਯਾ ਸਿੰਧ ਮਨ ਐਸੇ ਭਾਯੋ ।। 22 ॥ 
ਸੰਦਰ ਘੋਰਾ ਏਕ ਪ੍ਰਬੀਨੋ । ਬਾਬੇ ਗੁਰਦਿਤੇ ਪਠ ਦੀਨੇ ' 
ਦੋਇ ਅਸਵ ਗਰ ਪਾਸ ਰਹਾਏ । ਚਲਤ ਚਾਲ ਸੰਦਰ ਛਬਿ ਪਾਏ ।। 23 ॥ 


੯੫; ਪੋਥੀ ਲਵਪਰ “£ ਪੌਥੀ) ਬਹੁ £ਅ ਪੌਥੀ ਹਮ 5% ੫੩) ਭਿਜਵਾਯੋ 


558 ਗੋਰ ਬਿਲ'ਸ ਪਾਤਸ਼ਾਹੀ ੬ 


ਏਕ ਦਿਵਸ ਸਾਹਿਬ ਅਵਤਾਰੀ । ਸੀ ਮੁਖ ਸਿਉ” ਤਬ ਕੀਨ ਉਚਾਰੀ । 
ਕੌਉ ਹੈ ਸਿਖ ਨਿਰਮਲ ਬਧ । ਕਰੇ ਪਾਠ ਅਤਿਸੈ ਸਭ ਸੁਧ ॥ 24 ॥ 


ਸਭ ਸਿਖਨ ਮਿਲ ਐਸ ਉਚਾਰੀ । ਸੁਧ ਪਾਠ ਹਮ ਕਰਹਿ ਸੁਧਾਰੀ । 
ਬਾਨੀ ਕੈਠ ਸੁ ਬਹੁਤ ਹਮਾਰੇ : ਪੜਹਿੰ ਨੌਮ ਤੁਮ ਕਿਰਪਾ ਧਾਰੇ ॥ 25 ॥ 
ਦੌਹਰਾ 
ਦਯਾ ਸਿੰਧ ਐਸੇ ਕਹਿਯੋ ਸੁਨੋ ਸਿਖ ਨਿਰਧਾਰ । 
ਸੁਧ ਪਾਠ ਜਪੁਜੀ ਕਰੌ ਸੋ ਤਰ ਹੈ ਭਵ” ਪਾਰ । 26 ॥ 
ਸੁਧ ਪਾਠ ਕਰਿ ਜਪੁਜੀ ਮੌਹ ਸੁਨਾਂਵੈ ਕੌਇ । 
ਮਨ ਬਾਛਤ ਬਰ ਦੇਹੁੰ ਤਹਿ ਜੋਇ ਇਛ ਤਿੰਹ ਹੋਇ ॥ 27॥ 
ਚੌਪਈ 
ਏਕ ਗੁਪਾਲਾ ਸਿਖ ਉਦਾਰੀ । ਹਾਥ ਜੌਰ ਤਿਨ ਬਚਨ! ਉਚਾਰੀ । 
ਨਿਜ ਦਾਸਹਿੰ ਜੋ ਆਗਿਆ ਕਰੋਂ । ਸ਼ੁਧ ਪਾਠ ਜਪੂਜੀ ਮੋ” ਰਰੋ“ । 28 ॥ 
ਨਿਜ ਮਨ ਮਹਿੰ ਤਿਨ ਐਸੇ ਧਾਰੀ । ਲੋਹ ਅਸਵ ਜਿਸ ਕੀਮਤ ਭਾਰੀ । 
ਸਵਾ ਲਾਖ ਜਹਿ ਸੁੰਦਰ ਸਾਜਾ । ਮੰ ਕਉ ਦੇਹਿ ਗਰੀਬ ਨਿਵਾਜਾ ॥ 29 । 
ਕਿਪਾ ਸਿੰਧ ਤਬ ਅਸ ਫੁਰਮਾਯੋ । ਸਨਮੁਖ ਆਸਨ ਤਾਹਿ ਬੈਠਾਯੋਂ । 
ਤਾਕੌ ਕਹਾ ਪਾਠ ਤੁਮ ਕਰੋ । ਇਕ ਚਿਤ ਸੁਧ ਅਛਰ ਸਭ ਰਰੋਂ ।। 30 ।। 
ਸੀ ਗੁਰ ਕੀ ਤਬ ਆਗਿਆ ਪਾਏ । ਪੜਨ ਲਗੋ ਸਿਖ ਧਿਆਨ ਲਗਾਏ । 
ਸਤਿਨਾਮ ਜਬ ਮੁਖਹੁ ਉਚਾਰਾ । ਨਮਸਕਾਰ ਕਰ ਗੁਰ ਕਰਤਾਰਾ ॥ 21 । 
ਦੋਹਰਾ 
ਅਤਿ ਪ੍ਰੰਸਨ ਸਤਿਗੁਰ ਭਏ ਸੁਨਤ ਪਾਠ ਨਿਰਧਾਰ । 
ਨਿਜ ਮਨ ਮਹਿ ਐਸੇ ਕਹਾ ਕਿਆ ਦੇਵਉ ਇਹ ਵਾਰ ॥ 320. 
ਔਰ ਵਸਤ ਜਗ ਕੌ ਨਹੀਂ” ਜੌ ਸਮਤਾ ਇਹ ਪਾਇ । 
ਨਿਜ ਗੁਰਿਆਈ ਤਖਤ ਜੋ ਦੀਜੈ ਇਸੇ ਬਠਾਇ ।। 33 ॥ 
ਚੌਪਈ 
ਅਛਰ ਸੁਧ ਪਾਠ ਜਬ ਕੀਨੋ । ਸੋ ਸੁਨ ਹਰਖ ਦਯਾ ਨਿਧ ਲੀਲੋਂ । 
ਜਬੈ ਸਿਖ ਮੁਖਿ ਕੀਨ ਉਚਾਰਾਂ । ਸਚ ਖੰਡ ਵਸੋਂ ਨਿਰੋਕਾਰਾ । 34 ॥ 
ਨਿਜ ਜਾਨੂੰ ਤਬ ਸਤਿਗੁਰ ਚਾਯੋ ।. ਦੇਹੁੰ ਤਿਲਕ ਇਸ ਕਉ ਮਨ ਭਾਯੋ । 
ਤਬੈ ਸਿਖ ਇਹ ਚਿਤਵਣ ਕੀਨੀ । ਸਤਿਗੁਰ ਚਲੇ ਕਛ੍ ਨਹਿ ਚੀਨੀ ।। 35 । 
ਲੋਹੁੰ ਅਸਵਾਂ ਮਮ ਇਛਾ ਧਾਰੀ । ਸੁੰਦਰ ਜਾਨ ਉਠੇ ਇਹ ਸਾਰੀ । 
ਮਨ ਕੀ ਮਨ ਮੋਰੇ ਅਬ ਰਹੀ । ਐਸ ਸਿਖ ਜਬ ਚਿੰਤਾ ਗਈ ।। 36 । 





ਅ ਤੇ ਪੋਥੀ ਭ੍ਰ $ਅ ਪੋਥੀ ਬਿਨੋ “ਅ ਪੋਥੀ) ਕੌਤਲ 


ਅਧਿਆਇ ਪੰਦਰਵਾਂ 559 


ਦੋਹਰਾ 
ਨਿਜ ਮਾਯਾ ਕਉ ਸਮਝ ਕੌ ਬੌਲੇ ਗੁਰ ਕਰਤਾਰ । 
ਅਚਲ ਰਾਜ ਦੇਵਨ ਲਗੇ ਕਿਆ ਕੀਨ ਇਹ ਕਾਰ ॥ 37 । 
ਦੁਇ ਪੌੜੀ ਬਾਕੀ ਰਹੀ ਜੇ ਤੁਮ ਸੁਧ ਉਚਾਰ । 
ਗੁਰ ਨਾਨਕ ਕਾ ਤਖਤ ਜਉ ਸੋ ਲੌਤੇ ਤਤਕਾਰ ।। 38 ॥ 
ਰੋ ਚੌਪਈ 
ਗਰ ਨਾਨਕ ਕਉ ਤਖਤ ਅਭੋਵੇਂ । ਜਿਸ ਕਉ ਹੁਕਮ ਹੋਇ ਸੌਂ ਲੇਵੇ । 
ਧੰਨ ਜਨਮ ਅਬ ਤਮਾਰਾ ਭਯੋਂ । ਜਨਮ ਮਰਨ ਸਗਲਾ ਦੁਖ ਗਯੰ । 39 ॥ 
ਜੌ ਤੁਮ ਮਨ ਮਹਿ ਇਛਾ ਧਾਰੋਂ । ਸੋ ਲੋਵੇ ਨਹਿੰ ਦੇਰ ਬਿਚਾਰੋਂ । 
ਤਤ ਛਿਨ ਘੋਰਾ ਸੋਇ ਮੋਗਾਯੋ । ਸਵਾ ਲਾਖ ਜਿਹ ਕੀਮਤ ਪਾਯੋ ।।.40 । 
ਸਦੀ ਅਸਵ ਅਰ ਦਰਬ ਅਪਾਰਾ । ਲੈ ਗੁਪਾਲ ਚਿਤ ਆਨੰਦ ਧਾਰਾ । 
ਸਤਿਗੁਰ ਭਵ ਕਿਨੀ ਨਹਿ ਪਾਯੋਂ । ਨੇਤਿ ਨੇਤਿ ਮੁਖ ਚਾਰਾਂ ਅਲਾਯ ॥ 41 ।। 
ਇਹ ਸਾਖੀ ਅਬ ਪੁਰੀ ਭਈ । ਆਗੇ ਸੁਨੋ ਔਰ _ਕਥ ਨਈ । 
ਸਤਿਗੁਰ ਚਰਿਤ ਅਨੌਕ ਪ੍ਰਕਾਰਾ । ਕਥਿਤ ਬੇਦ ਨਹਿ ਪਾਵਤ ਪਾਰਾ ॥ 42 ॥ 
ਦੌਹਰਾ 
ਇਛ ਪੂਰੀ ਸਭ ਕੀ ਕਰੀ ਸੰਗਤਿ ਵਿਦਿਯਾ ਕੀਨ । 
ਭੁਗਤਿ ਮੁਕਤਿ ਸਭ ਕੌ ਦਈ ਸੁਰਤਰੂ ਗੁਰ ਪਰਬੀਨ । 43 ।। 
ਚੌਪਦੀ 
ਸੈਗਤ ਸੁਧਾ ਸਰੋਵਰ ਆਈ । ਸਨਾਨ! ਦਰਸ ਕਰ ਆਨੰਦ ਪਾਈ । 
ਤਰਨ ਤਾਰਨ ਪੁਨ ਮਜਨ ਕੀਨੋ । ਕਰ ਦਰਸ਼ਨ ਮਨ ਮਹਿ ਸੁਖ ਲੀਨੋ॥ 44॥ 
ਪੁਨ ਸੰਗਤਿ ਮਨ ਐੱਸ ਵਿਚਾਰੀ । ਹਰਿਗੋਬਿੰਦ ਸਾਹਿਬ ਅਵਤਾਰੀ । 
ਜਾਂਹਿ ਬਚਨ ਕਰ ਜਨਮ ਸੁ ਪਾਯੋ । ਸੋ ਅਸਥਾਨ ਨੇਰ ਅਬ ਆਯੋਂ । 45 ॥ 
ਚਲੇ ਸਭੇ ਤਿਹ ਦਰਸ਼ਨ ਕਰੀਐ । ਸਤਿਗੁਰ ਮੂਰਤਿ ਤਾਂਹਿ ਬਿਚਰੀਐੰ” । 
ਸਭ ਸੰਗਤਿ ਚਲ ਆਈ ਤਹਾਂ । ਸਤਿਗੁਰ ਬੀੜ ਰਹਤ ਹੈ ਜਹਾਂ । 46 ॥ 
ਸਾਹਿਬ ਬਢਾ ਦਾਸ ਗੁਰ ਭਾਈ । ਬੈਠੇ ਸਤਿਗੁਰ ਧਿਆਨ ਲਗਾਈ । 
ਤਬ ਲਓ ਸੈਗਤਿ ਅਈ ਅਪਾਰਾ । ਬੈਦਨ ਕੀਨ [ਸ੍ਰੀ।" ਗੁਰ ਕਰਤਾਰਾ ॥ 47 ॥ 
ਦਹਰਾ 
ਭਾਂਤ ਭਾਂਤ ਭੇਟਾ ਧਰੀ ਸੰਗਤਿ ਹਰਖਤ ਹੋਇ । 
ਦਰਸ਼ਨ ਕਰਿ ਸੁਖ ਪਾਇਓ ਚਿਤਵਨ ਰਹੀ ਨ ਕੋਇ ।। 48 ।8 
ਪੁਨ ਭਾਈ ਤਿਹ ਪ੍ਰਛਿਓ ਕਹਿੰ ਤੇ ਆਵਨ ਕੀਨ । 
ਹਾਥ ਜੌਰ ਸੰਗਤਿ ਤਬੈ ਸਭ ਪ੍ਰਸੋਗ ਕਹਿ ਦੀਨ ॥ 49 । 


£ਟ ਪੌਥੀ ਬ੍ਰਹਮਹਿ “ਅ ਪੋਥੀ ਇਸਨ'ਨ “ਦ ਪੌਥੀ ਚਿਤਰੀਐ “ਅ ਪੋਥੀ ਵਿਚੋ” 


560 ਗੁਰ ਬਿਲ'ਸ ਪ'ਤਸ਼ਾਰੀ ੬ 


ਚੌਪਈ 
ਹਰਿ ਗੋਵਿੰਦ ਕੇ ਦਰਸ਼ਨ ਕਾਰਨ । ਹਮ ਥੇ ਗਏ ਸੁ ਜਨਮ ਸੁਧਾਰਨ । 
ਬਿਪਾਸਾ ਤੀਰ ਰਹੇਲਾ ਗਾਮ । ਬਹੁ ਤੁਰਕਨ ਤਹਿੰ ਕੀਨ ਸੌਗ੍ਰਾਂਮ। 50 । 
ਸੈਨ ਮਲੋਛੀ ਬਹੁ ਹਨ ਡਾਰੀ । ਨਿਜ ਦਾਸਨ ਕੀ ਰਛਯਾ ਧਾਰੀ । 
ਇਹ ਸੁਨ ਬੁਢੇ ਹਰਖ ਧਰਾਯੋ । ਗੁਰਦਾਸ ਭਾਈ ਕਉ ਔਸ ਅਲਾਯੋਂ । 51 ॥ 
ਸਧਾ ਸਰੋਵਰ ਜੁਧ ਕਰਾਹੀ' । ਜਬ ਕਾਂ ਸਤਿਗੁਰ ਪਿਆਨ ਕਰਾਂਹੀ” । 
ਤਬ ਕਾ ਦਰਸ਼ਨ ਨਹਿ ਹਮ ਪਾਯੋ । ਜੁਧ ਫਤੇ ਅਬ ਸੰਗਤ ਗਾਯੋ ॥ 22 ॥ 
ਤਾਂਤੇ ਚਲੋ ਦਰਸ ਪ੍ਰਭ ਕਰੀਏ । ਚਰਨ ਧੂਰ ਨਿਜ ਮਸਤਕ ਧਰੀਏ । 
ਗੁਰਦਾਸ ਭਾਈ ਤਬ ਮੁਖਹ੍ੰ ਅਲਾਯੋਂ । ਚਲੋਂ ਸ਼ਿਤਾਬ ਸੁ ਬਹੁਰ ਰਹਾਯੰ ॥ 22 11 
ਦੋਹਰਾ 
ਮਨ ਬਾਂਛਤ ਬਰ ਦੇ ਤਬੌ ਭਾਈ ਮੁਖਹੁ ਅਲਾਇ । 
ਬਿਦਿਆ ਲੈ ਸੰਗਤਿ ਗਈ ਅਸਿ ਰਿਦ ਧਾਰ ਉਛਾਇ ॥ 54।। 
ਚੌਪਈ 
ਬਢਾ ਸਾਹਿਬ ਦਾਸ ਗਰ ਭਾਈ । ਚਲੇ ਦਰਸ ਮਨ ਆਨੌਦ ਪਾਈ । 
ਭਾਈ ਅਜਿਤਾ ਜੌਧਾ ਜੀਵਾ । ਤੀਨੋ ਸਮਝ ਪ੍ਰੰਮ ਕੀ ਸੇਵਾ ॥ 55 ॥ 
ਸਾਹਿਬ ਬਢੇ ਸਾਥਾਂ ਸਿਧਾਏ। ਤਤ ਛਿਨ ਸੁਧਾ ਸਰੋਵਰ ਆਏ 1 
ਅਕਾਲ ਬੁੰਗੇ ਆਇ ਕੀਨ ਪ੍ਰਨਾਮਾ£। ਹਰਿ ਗੋਬਿੰਦ ਕਾ ਧਰ ਮਨ ਧਿਆਨਾ ।156।। 
ਕਰ ਇਸਨਾਨ ਦਰਸ ਦਰਬਾਰਾ । ਪਰਕਰਮਾ ਕਰ ਵਡ ਆਨੰਦ ਧਾਰਾ । 
ਗੁਰਮੌਤ ਕਾ ਜਾਪ ਸੁ ਕੀਨਾ । ਸਰੀ ਗੁਰ ਨਾਨਕ ਰਿਦ ਮਹਿ ਚੀਨਾ ॥ 27 ।। 
ਪਾਚਹੁੰ ਚਲੈ ਸੁ ਹਰਖ ਸਰੀਰਾ । ਰੁਹੇਲੇ ਓਰ ਬਿਪਾਸਾ” ਤੀਰਾਂ । 
ਇਹ ਗਥ ਸਭ ਗੁਰੁ ਅਗ੍ਰਜ ਭਾਖੀ । ਆਗੇ ਸੁਨ ਗੁਰੂ ਕੀ ਸਾਬੀ ।। 28 ।। 
ਦੌਹਰਾ 
ਜਬ ਸੈਗਤਿ ਬਿਦਿਆ ਕਰੀ ਕਿ੍‌ਪਾ ਸਿੰਧ ਗੁਰ ਦੇਵ । 
ਬਿਸਕਰਮਾ ਆਵਤ ਭਯੋ ਜਾਂਕੀ ਮਤ ਸੁ ਅਭੇਵ ॥ 59 । 
ਦੇਵ ਦੇਹ ਤਜ ਆਇਓ ਮਾਨਸ ਦੇਹ ਸਵਾਰ । 
ਮਾਨਸ ਕਰ ਸਭ ਕਉ ਲਖੋ ਬਿਨ ਸਤਿਗੁਰ ਅਵਤਾਰ ॥ 60। 
ਚੌਪਈ 
ਮੈਧਾਵੀ ਨਿਜ ਨਾਮ ਧਰਾਯੋ । ਚਰਨ ਕਵਲ ਤਕ ਗੁਰ ਕੇ ਆਯੋ । 
ਆਇ ਡੌਡਵਤ ਕੀਨ ਪ੍ਰਨਾਮਾ । ਆਗੇ ਧਰੀ ਭੇਟ ਨਿਹਕਾਮਾ ॥ 64 ॥ 


£ਅ ਪੌਥੀ ਸੰਗਿ “£ ਪੋਥੀ ਪ੍ਰਕਰਮਾ “ਅ ਪੌਥੀ ਬਿਯਾਸ' 


ਅਧਿਆਇ ਪੰਦਟਵਾਂ 561 


ਹਰਿ ਗੋਵਿੰਦ ਕੀ ਉਸਤਤਿ ਕੀਨੀ । ਤਰਸੇ ਧਰਾ ਤਨ ਗੋ ਹਿਤ ਚੀਨੀ । 
ਤਮੀ ਰਾਮ ਹੈ ਰਾਵਨ ਮਾਰਿਯੋ । ਨਰਸਿੰਘ ਹਰੈ ਹਰਨਾਖਸ ਫਾਰਿਯੋਂ । 62 ।। 
ਕੇਸਿ ਕੇਸ ਗਹਿ ਤੋਹਿ ਸੰਘਾਰਿਯੋ । ਮਾਨੁਖ ਬਪੁ ਅਬ ਤੋਹਿ ਸਿਵਾਰਿਯੋ । 
ਹਤ ਮਲੈਛ ਧਰ ਰਖਯਾ ਕਰਹਉ । ਨਿਜ ਦਾਸਨ ਕੇ ਅਘ ਸਭ ਹਰਹਉ ॥ 63 ॥ 
ਹਮ ਅਨਾਥ ਤਵ ਸਰਨੀ ਆਯੋ । ਤ੍ਰਾਹਿ ਤ੍ਰਾਹਿ ਦਿਖ ਨਿਜ ਬਿਰਦਾਯੋਂ । 
ਕ੍ਪਾ ਸਿੰਧ ਬਡ ਆਨੰਦ ਲੀਨ । ਆਦਰ ਮਾਨ ਤਾਂਹਿ ਅਤਿ ਕੀਨੋ ॥ 64 ॥ 
ਰ ਦੌਹਰਾਂ 
ਦਯਾ ਸਿੰਧ ਪੁਛੀ ਤਬੈ ਕੁਸਲ ਆਨੰਦ” ਕੀ ਬਾਤ । 
ਮੈਧਾਵੀ ਐਸੇ ਕਹਿਓ ਤਮ ਕੌ ਸਭ ਬਿਖਯਾਤ ॥ 62 ।1 
ਧਾਵੀ ਬਿਨਤੀ ਕਰੀ ਕ੍ਰਛ ਭਾਖੌ ਮੁਹਿ ਸੇਵ । 
ਜਨਮ ਸਫਲ ਮੇਰਾ ਕਰੋ ਕਿਪਾ ਸਿੰਧ ਗੁਰ ਦੇਵ.॥ 66 ॥ 
ਰਸਾਵਲ ਛੋਦ 
ਦਯਾ ਸਿੰਧ ਗਾਈ । ਸੁਨੋ ਬੁਧ ਰਾਈ । 
ਰਚਓ” ਨਗਰ ਆਛੋ । ਸੁ ਨਾਨਾ ਗ੍ਰਿਹਾਛੰ । 67 ।। 
ਮਸੀਤੇ ਬਨਾਵੇ । ਬਡੀ ਸੋਭ ਪਾਵੇਂ । 
ਤਮੇ ਯਾਹਿ ਗਿਆਨ । ਕਛਹ ਨਾਹਿ ਛਾਨੋ । 68 1 
ਛਕ ਮਾਸ ਹੋਈ । ਕਰੋ ਵਾਸ ਸੋਈ । 
ਦੀਯੋ ਬਿਤ ਭਾਰੀ । ਅਗਨੰਤ! ਅਪਾਰੀ ॥ 69 ।। 
ਗੁਰੂ ਕੀ ਸੁ ਆਗਯਾ । ਸੁਨੀ ਪ੍ਰੰਮ ਪਾਗਯਾ ] 
ਝਚੈ ਸਤਿ ਗਾਈ । ਚਲਯੋ ਚਿਤ ਚਾਈ ।। 70 ॥ 
ਸ ਕੀਨਾ ਅਰੋਭਾ । ਰਚੇ ਭਾਂਤ ਥੰਭਾ । 
ਸੁ ਬੀਥੀ ਅਪਾਰਾ । ਅਨੇਕ ਸਵਾਰਾ ।। 71 ॥ 
ਰ ਦਹਰਾ 
ਭਾਂਤ ਭਾਂਤ ਮੰਦਰ ਰਚੋਂ ਨਾਨਾ ਭਾਂਤ ਬਜਾਰ । 
ਮਸੀਤ ਤਿਨੈ ਸੰਦਰ ਰਚੀ ਦੇਖ ਤੁਰਕ ਹਿਤ ਧਾਰ ॥ 72 ॥ 
ਇਸੀ ਓਰ ਸੀ ਗੁਰ ਕਰਹਿੰ ਕ੍ਰਿਪਾ ਸਿਧ ਸੁਖ ਖਾਨ । 
ਚਰਚਾ ਕਰਤ ਅਨੇਕ ਬਿਧਿ ਸ੍ਰੰਦਰ ਲਾਇ ਦੀਵਾਨ ॥ 73 ॥ 
ਰ ਸਵੇਯਾ 
ਆਇ ਘਟਾ ਗਰਜੀ ਚਹੂੰ ਓਰ. ਤੇ ਸੋਭਤ ਹੈ ਉਮਡੇਂ ਘਨ ਕਾਰੋ । 
ਬਗ ਕੀ ਪੰਕਤੀ ਨਭ ਮਾਂਹਿ ਉਡੇਂ ਤਬ ਸੋਭਤ ਐਸ ਸੁ ਬਾਦਰ ਕਾਰੇ । 


&4 ਤੇ € ਪੋਥੀ ਮਾਨਸ਼ “ਐ ਪੌਥੀ ਮੰਗਲ _“ਅ ਤੋ ਏ ਪੌਥੀ ਬਅੰਤ 


562 ਰ ਗੁਰ ਬਿਲ'ਸ ਪਾਤਸ਼ਾਹੀ ੬ 


ਸਿੰਧ ਕੇ ਤਾਤਨ ਮਾਲ ਬਨਾਇ ਮਨੋ ਘਨ ਸਿਆਮ ਨਿਜੈ ਉਰ ਧਾਂਰੇਂ । 
ਫਲਨ' ਹਾਰ ਡਰਾ ਉਰ ਮੈਂ ਮਨੋਂ ਕਾਲ ਕਾ ਰੂਪ ਕੇ ਬਾਦਰ ਕਾਰੇ 1 74॥ 
ਚੌਪਈ 
ਸੀ ਮੁਖ ਸਿਉ” ਗੁਰ ਐਸ ਉਚਾਰੀ । ਦੇਖੋ ਏਹ ਆਈ ਘਟ ਕਾਰੀ । 
ਤਬ ਲਉ ਬਰਖਾ ਭਈ ਅਪਾਰਾ । ਬਿਗਸੈ ਦਿਖ ਸਤਿਗੁਰ ਕਰਤਾਰਾ ।। 75 ।। 
ਬਰਖਾ ਭਰ ਤਬ ਬਾਦਰ ਗਏ । ਨਿਰਮਲ ਨਭ ਸੁੰਦਰ ਛਬਿ ਲਏ । 
ਏਕ ਜਾਮ ਜਬ ਹੀ ਦਿਨ ਰਹਾ । ਕਿ੍‌ਪਾ ਸਿੱਧ ਸਿਖਨ” ਸਿਉ” ਕਹਾ ।। 76 ॥ 
ਫਰਸ਼ ਕਰੌ ਦੀਵਾਨ ਲਗਾਈ । ਗੀਤ ਗਾਨ ਰਾਗੀ ਤਹਿ ਆਈ । 
ਕੀਨ ਫਰਸ ਦੀਵਾਨ ਲਗਾਏ । ਕ੍ਰਿਪਾ ਸਿੰਧ ਤਬਹੀ ਤਹਿੰ ਆਏ ।। 77 ॥ 
ਦੀਵਾਨ ਮਧ ਸੌਹਤ ਗੁਰ ਕੈਸੇ । ਦੇਵਨ ਮਧ ਹਰੀ ਹੁਇ ਜੈਸੇ । 
ਉਚ ਸੁਰਨ ਸਿਉ” ਰਾਗੀ ਗਾਵਹਿੰ । ਕਿੰਨਰ ਗੈਧ੍ਰਬ ਦੇਖ ਲਜਾਵਹਿੰ ।। 78 ॥ 
ਦੋਹਰਾ 
ਬਹੁ ਸੁੰਦਰ ਦੀਵਾਨ ਲਗ ਹੋਵਤ ਰਾਗ ਅਪਾਰ । 
ਏਕ ਸਿਖ ਤਬ ਆਇਯੋ ਦਯਾਸਿਧੁ ਨਿਕਟਾਰ ॥ 79 ॥ 
ਕੋਡਲੀਆਂ 
ਸਾਹਿਬ ਬੁਢਾ ਜੀ ਅਏ ਗੁਰਦਾਸ ਭਾਈ ਤਹਿ ਸੰਗ । 
ਔਰ ਤੀਨ ਸਿਖ ਸਾਥ ਹਹਿ ਜਹਿੰ ਪਵਿਤ੍ਰ ਮਨ ਗੌਗ । 
ਜਹਿ ਪਵਿਤ ਮਨ ਗੈਗ ਆਪ ਕੇ ਦਰਸ਼ਨ ਆਏ । 
ਸਨਤ ਸਿਖ ਕੇ ਬੈਨ ਕ੍ਰਿਪਾ ਨਿਧਿ ਕੇ ਮਨ ਭਾਏ । 
ਖਾਸਾ ਨਿਜ ਸਿਖ ਭੇਜ ਕਹਾ ਤਤਕਾਲ ਸਿਧਾਵੇ ! 
ਪ੍ਰਿਥਮ ਬਦੇਨਾ ਧਾਰ ਤਾਂਹਿੰ ਤੁਮ ਮਮ! ਢਿਗ# ਲਿਆਵੇ ॥ 80 ॥ 
ਚੌਪਈ 
ਬਚਨ ਸੁਨਤ ਗੁਰ ਕੇ ਸਿਖ ਧਾਈ । ਬੰਦਨ ਕੀਨ ਅਧਿਕ ਮਨ ਲਾਂਈ । 
ਹਾਥ ਜੋਰ ਸਿਖ ਐਸ ਉਚਾਰੇ । ਸਸਿਅਰ ਦੇਖਤ ਆਪ ਤਿਹਾਰੇ ॥ 82 ॥ 
ਸਾਹਿਬ ਬੁਢੇ ਐਸ ਸੁਨਾਈ । ਤਤਛਿਨ ਚਲੋਂ ਸੁ ਅਨੰਦ ਪਾਈ । 
ਦੂਰਹੁ ਦੇਖ ਉਠੇ ਰਣਧੀਰਾ” । ਸਭ ਦੀਵਾਨ ਉਠ ਪੁਲੰਕ ਸਰੀਰਾ ॥ 83 ॥ 
ਪਲਕ ਗਾਤ ਗੁਰ ਆਨੰਦ ਪਾਏ । ਸਾਹਿਬ ਬੁਢੇ ਕੇ ਚਰਨ ਗਾਹਾਏ । 
ਸਾਹਿਬ ਬੁਢੇ ਗੁਰ ਪਗ ਗਹੇ । ਗੁਰ ਨਾਨਕ ਸਮ ਹੋ ਮੁਖ ਕਹੇ ॥ 84 ॥ 
ਸ੍ਰੀ ਮੁਖ ਕਹਿ ਹਮ ਤੁਮਰੇ ਸੇਵਕ । ਗੁਰ ਨਾਨਕ ਸਮ ਤੁਮ ਨਹਿ ਭੇਵਕ । 
ਏਕ ਰੂਪ ਦੋਉ ਦ੍੍‌ਿਸ਼ਟਾਵੋ । ਭਿੰਨ ਭਿੰਨ ਕਹਿ ਰੂਪ ਧਰਾਵੇ ॥ 85॥ 


ਦੁ ਪੌਥੀ ਕੁਸਮਹਿ “ਅ ਪੋਥੀ ਸੰਗਤ “ਅ ਤੇ ਏ ਪੌਥੀ ਬਾਨੀ “ਦ ਪੌਥੀ ਮੈ ਹਿ ਪਾਸ %ਅ ਪੌਥੀ ਬੀਰ' 


ਅਧਿਆਇ ਪੰਦਰਵਾਂ 563 


ਦੋਹਰਾ 
ਪਰਸਪਰ ਬੈਦਨ ਤਬ ਕਰੀ ਦੌਉ ਉਠੇ ਸੁਖ ਖਾਨ । 
ਗੁਰਦਾਸ ਭਾਈ ਅਤਿ ਹਰਖ ਸਿਉ" ਲਗੋ ਚਰਨ ਗੁਰ ਆਨ ॥ 86 ॥ 
ਭਾਈ ਅਜਿਤਾ ਜੀਵਾ ਤਬੈ ਜੌਧ ਅੰਚਰਾ ਡਾਰ । 
ਚਰਨ ਕਮਲ ਗੁਰ' ਕੇ ਪਰੇ ਨਿਜ ਮਨ ਆਨੰਦ ਧਾਰ ॥ 87॥ 


ਅੜਿਲ 
ਸਾਹਿਬ ਬਢੇ ਕਰ ਨਿਜ ਹਾਥ ਗਹਾਇਯੋਂ । 
ਕਿ੍‌ਪਾਸਿੰਧ ਨਿਜ ਆਸਨ ਤਾਂਹਿ ਬੈਠਾਯੋ । 
ਇਕ ਆਸਨ ਪੈ ਦੋਈ ਸੋਭਾ ਪਾਂਵਹੀ । ਰ 
ਹੋ ਢੇਖ ਸੁ ਬ੍ਹਸ ਪਤਿ ਸੂਰ ਸੁ ਮਨੈ ਲਜਾਵਹੀ ।। 88 ।। 
ਦੋਹਰਾ 
ਬਹੁ ਪ੍ਰਕਾਰ ਸੋਭਾ ਧਰੇ ਦੋਈ ਗਿਆਨ ਸਰੂਪ । 
ਬ੍ਹਮ ਜੀਵ ਸਮ ਭੇਦ ਨਹਿੰ ਕ੍ਰਿਪਾ ਸਿੰਧ ਨਭ ਰੂਪ ॥ 89 ॥ 
ਰਹਿਰਾਸ ਪਾਠ ਸਿਖਨ! ਕੀਓ ਇਕ ਚਿਤ ਧਿਆਨ ਲਗਾਇ । 
ਕਰ ਅਰਦਾਸ ਬੰਦਨ ਕਰੀ ਚਰਨ ਕਮਲ ਚਿਤ ਲਾਇ ।1 90 ॥ 
ਚੌਪਈ ਰ 
ਸੀ ਸਤਿਗੁਰ ਕੀ ਆਗਿਆ ਪਾਏ । ਨਿਜ ਨਿਜ ਡੇਰੇ ਸਿਖ ਸਿਧਾਏ । 
ਸਤਿਗੁਰ ਨਿਕਟ ਸੁ ਮਹਿਲ ਨਵੀਨੋਂ । ਸਾਹਿਬ ਬੁਢੇ ਡੇਰਾ ਦੀਨੋ ॥ 91 ॥ 
ਪ੍ਰਸ਼ਨੋਤਰ ਬਹੁ ਸਬਦ ਕੇ ਕਰੇ । ਭਾਈ ਗੁਰੂ ਹਰਖ ਮਨ ਧਰੇਂ । 
ਹਰਿਗੋਵਿੰਦ ਨਿਜ ਦਾਸ ਬੁਲਾਈ । ਸੇਵ ਕਰੀ ਤਿਨ ਕੀ ਮਨ ਲਾਈ ।। 92॥ 
ਸਾਹਿਬ ਬੁਢੇ ਸਾਥ ਸੁ ਭਾਈ । ਇਹੁ ਬਿਧ ਕਹਾ ਭੋਵ ਸਮਝਾਈ । 
ਸੀ ਮੁਖ ਤੇ ਜੋ ਐਸ ਅਲਾਵਹਿੰ । ਤਤ ਛਿਨ ਕਰੋ ਸ ਹਰਖ ਧਰਾਵਹਿ । 93 ॥ 
ਇਮ ਕਹਿ ਪਲੰਘ ਬਿਰਾਜਿਤ ਭਏ । ਸੀ ਗੁਰ ਕੌਤਕ ਕਰਿ ਨਿਤ ਨਏ । 
ਸਭ ਗਾਥ ਲਿਖਉ” ਗਿ੍‌ੰਥ ਵਧ ਜਾਈ । ਤਾਂਤੇ ਕਹਉ” ਸੈਛੇਪ ਬਨਾਈ ॥ 94 ॥ 
ਦੋਹਰਾ ` 
ਕਸਪ ਸੁਤ ਆਵਤ ਭਯੋ ਦਧ ਸੁਤ ਰਾਜ ਬਿਹਾਇ । 
ਨਿਜਾ ਗਈ ਅਹਿ ਆਇਯੋਂ ਨਿਜ ਪਤ ਜਤ ਬਲ ਪਾਇ । 95 ।। 
ਅੜਿਲ 
ਸਾਹਿਬ ਬੁਢਾ ਭਾਈ [ਸਾਥ ਸੁ ਤੀਨ ਬਰ 1 
ਮਜਨ ਕੀਨ ਬਿਪਾਸਾ ਅਤਿ ਚਿਤ ਹਰਖ ਧਰ । 


'ਖਅ ਪੋਥੀ ਪ੍ਰਭ _“ਅ ਪੋਥੀ ਮਯਾਂ ਨਿਧ'ਨੇ _'ਤਅ ਪੌਥੀ ਸੰਗਟਿ _'ਅ ਪੌਥੀ ਵਿਚੋ” 


564 


ਗੁਰ ਬਿਲ'ਸ ਪਾਤਸ਼ਾਂਹੀ ੬ 


ਕਿ੍‌ਪਾ ਸਿੰਧ ਜਸ ਗਾਵਤ ਡੇਰੇ ਆਇਯੋ । 
ਬੈਠੇ ਗੁਰ ਜਹਿੰ ਆਪ ਦੀਵਾਨ ਲਗਾਇਯੋ ॥ 96 ।। 
ਸਾਹਿਬ ਬੁਢੇ ਕਉ ਦੇਖ ਸੁ ਮਨ ਮਹਿ ਹਰਖ ਧਰ । 
ਲੀਨੋ ਨਿਕਟ ਬੈਠਾਇ ਤਾਂਹਿ ਪ੍ਰਨਾਮ ਕਰ । 
ਤਾਂਹਿ ਸਮੋ' ਨਿਜ ਦਰਸ ਸੀ ਗੁਰ ਹੈ ਕਰਿਯੋ । 
ਹੌ ਸੋ ਨਰ ਜੀਵਨ ਮੁਕਤਿ ਜੁਗਤਿ ਭੀਤਰ ਭਯੋ ॥ 97 ॥ 
ਚੌਪਈ 
ਕੀਰਤਨ ਹੋਤ ਅਖੰਡ ਅਪਾਰਾ । ਚਰਚਾ ਕਰਤ ਗੁਰੂ ਕਰਤਾਰਾ । 
ਮੈਧਾਵੀ ਤਬ ਗੁਰ ਨਿਕਟਾਇਯੋ । ਹਾਥ ਜੌਰ ਇਮ ਬਚਨ”? ਅਲਾਯ ।। 98 ।1 
ਮਹਾਰਾਜ ਸਾਹਿਬ ਅਵਤਾਰੀ । ਬਨਯੋ ਨਗਰ ਅਬ ਲੇਹੁ ਨਿਹਾਰੀ । 
ਸਾਹਿਬ ਬਢੇ ਸੌ ਗੁਰ ਕਹੀ । ਪਿਖੋ ਨਗਰ ਚਲ ਆਨੰਦ ਲਹੀ ।। 99 ॥ 
ਭਾਈ ਗੁਰਦਾਸ ਚਲਯੋਂ ਪੁਨ ਸੈਗਾ । ਸਾਥ ਸਿਖ ਕਹਿੰ ਅਨਿਕ ਪ੍ਰਸੰਗਾਂ । 
ਕਿਪਾਸਿੰਧ ਸਭ ਬੀਥਨ ਫਿਰਹਿ । ਦੇਖ ਨਗਰ ਮਨ ਆਨੰਦ ਧਰਹਿ ॥ 100। 
ਜਬ ਮਸੀਤ ਗਰ ਨੈਨ ਨਿਹਾਰੀ । ਸਾਹਿਬ ਬੁਢੇ ਸਿਉ” ਬਾਤ ਉਚਾਰੀ । 
ਆਦਿ ਅੰਤ ਸਭ ਕਥਾ ਬਖਾਨੀ । ਜਹਿੰ ਨਮਿਤ ਕੀਓ ਜੁਧ! ਮਹਾਨੀ । 101 । 
ਦੋਹਰਾ 
ਸਭ ਪ੍ਰਮੰਗਿ ਸਤਿਗੁਰ ਕਹਯੋ ਸਾਹਿਬ ਬੁਢੇ ਪਾਸ । 
ਜੋ ਨਰ ਆਇ ਇਹ ਹਾਂ ਬਸੈ ਸਭੈ ਪੂਰੇ ਹੈ ਆਸ ॥ 102 ॥ 
ਸਵੇਯਾ 
ਭਾਈ ਗੁਰਦਾਸ ਉਚਾਰ ਕੀਯੋ ਦਿਖਯਾ ਸਮ ਇੰਦ ਪੁਰੀ ਨਾ ਕਬੋਰਾ 
ਲੰਕ ਨ ਸੰਕ ਲਜਾਇ ਮਨੈ ਪਿਖ ਪੰਕਜ ਜਾ ਪੁਰ ਲਾਜ ਸੁ ਹੋਰਾਂ । 
ਧਾਮ ਹਰੀ ਕਛੁ ਤੁਲ ਹੈ ਯਾਹਿ ਕੇ ਸੈਕਤ ਮਾਨ ਸੋਊ ਦ੍ਰਿਸ਼ਟੇਰਾਂ ! 
ਕਿਆ ਉਪਮਾ ਕਵਿ ਯਾਹਿ ਕਰੋਂ ਗੁਰ ਪ੍ਰਰਨ ਧਾਮ ਕਟੈ ਜਮ ਫੌਰਾ । 103 ॥ 
ਅੜਿਲ 
ਸਵਰਨ ਖਚਤ ਨਗ ਜਰੇ ਕ੍ਰਿਪਾ ਨਿਧਿ ਧਾਮ ਕੇ । 
ਸਦਰ ਸੋਭ ਅਪਾਰ ਪੂਰਨ ਸਭ ਕੰਮ ਕੇ ॥ 
ਸਭ ਸਿਖਨ ਮਿਲਿ ਆਇ ਸੁ ਬਿਨਤਿ ਉਚਾਰੀਆ । 
ਹੌ ਧਰੋ ਨਾਮ ਇਹੁ ਕੇਰ ਸਭਨ ਸੁਖ ਕਾਰੀਆ । 104॥ 
ਦੋਹਰਾ 
ਸਾਹਿਬ ਬੁਡਾ ਜੀ ਧਰਹਿੰ ਸਤਿਗੁਰ ਕਹਾਂ ਸੁਨਾਦਿ । 
ਤਬ ਸਿਖਨ ਬਿਨਤੀ ਕਰੀ ਧਰਓ ਨਾਮ ਸੁਖ ਪਾਇ ॥ 105 ॥ 


_____ 
॥% ੯ਥ। ਹੋਵਹਿ “ਮ ਤੇ ਏ ਪੌਥੀ ਬਿਠੈ _'% ਪੰਥੀ ਸਮਤ “ਮੇ ਪੋਥੀ ਗ੍ਯੋ 


ਅਧਿਆਇ ਪੰਦਰਵਾਂ ਰ 565 


ਸਾਹਿਬ ਬੁਢੇ ਸਭਨ ਸਿਉ” ਕੀਨੀ ਬੰਠ ਸਲਾਹਿ । 

ਸਭਿ ਮਿਲਿ ਔਸ ਬਿਚਾਰਿਯੋਂ ਨਾਮ ਗੁਰੂ ਚਿਤ ਚਾਹਿ ॥ 106 ॥ 
ਚੌਪਈ 

ਪ੍ਰਭ ਜੀ ਕੇ ਸਭ ਅਗ੍ਰਜ ਆਏ । ਸਾਹਿਬ ਬੁਢੇ ਬਚਨ” ਅਲਾਏ । 

ਹਰਿ ਗੋਵਿੰਦਪੁਰ ਯਾਂ ਕਾ ਨਾਮਾ । ਬਸਹਿ ਧਨਾਢ ਸੁ ਅਚਲ ਮੁਦਾਮਾ ।। 107 ।। 

ਬਚਨ ਅਮੌਘ ਗੁਰੂ ਤਹਿ ਜਾਨਾ । ਸਭ ਸਿਖਨ ਸਿਉਂ ਔਸ ਬਖਾਨਾ । 

ਧੰਨ ਧੰਨ ਭਾਈ ਕੌ ਕਹਯੋ । ਨਗਰ ਨਾਮ ਸੁਨ ਆਨੰਦ ਲਹਯੋਂ ॥ 108 ॥ 

ਸਾਹਿਬ ਬੁਢੇ ਬਿਨਤਿ ਉਚਾਰੀ । ਮਹਾਰਾਜ ਸਾਹਿਬ ਅਵਤਾਰੀ । 

ਮੌਕਉ ਆਗਿਆ ਦੇਊ ਸਿਧਾਉ” । ਦੀਜੋ ਦਰਸ ਹਉ" ਜਬੈ ਬੁਲਾਉ" ।। 109 ॥ 
ਦੋਹਰਾ 

ਜਬੇ ਸਿਖ ਮੈੱ' ਭੇਜਹੋ ਤੁਮਰੇ ਨਿਕਟ ਸੁਧਾਰ । 

ਤਬੈ ਦਰਸ ਮੁਹਿ ਦੀਜੀਐ ਕਿ੍‌ਪਾ ਸਿੰਧ ਕਰਤਾਰ ॥ 110 ॥ 

ਭਾਈ ਗੁਰਦਾਸ ਮਨ ਮਹਿ ਕਹੈ ਰਹਉ” ਕਛਹ ਇਹ ਠੌਰ । 

ਸਾਹਿਬ ਬ੍ਰਢਾ ਜਉ ਕਹਿਹਿ ਕ੍ਰਿਪਾ ਸਿੱਧ ਰਖ ਮੌਰ । 111 ॥ 
ਚੌਪਈ 

ਤਹਿ ਰਿਦ ਜਾਨ ਗੁਰ ਅਸ ਕਹਯੋ । ਭਾਈ ਗੁਰਦਾਸ ਈਹਾਂ ਤੁਮ ਰਹਯੋ । 

ਕੀਨ ਹਰਖ ਮਨ ਮਹਿ ਤਬ ਭਾਈ । ਸਾਹਿਬ ਬੁਢੇ ਆਗਿਆ?” ਪਾਈ । 112॥ 

ਚਰਨ ਬੋਦ ਗੁਰ ਕੇਰ ਸਿਧਾਏ । ਸਾਹਿਬ ਬਢਾ ਹਰਖ ਧਰਾਏ । 

ਸਾਥ ਅਜਿਤਾ ਜੀਵਾ ਭਾਈ । ਭਾਈ ਜੋਧ ਸੰਗਿ ਸੁਖਦਾਈ ॥ 113 ॥ 
ਦੋਹਰਾ 

ਚਰਨ ਬੰਦ ਸ੍ਰੀ ਗੁਰੂ ਕੇ ਚਲੇ ਸੁ ਵਿਦਿਆ ਹੋਇ । 

ਜ਼ਾਮਦਾਸ” ਓਰ ਚਾਰੇ ਚਲੇ ਬਿਦਾ ਕਰਤ ਗੁਰ ਸੋਇ॥ 1140 

ਭਾਈ ਜੀ ਸੀ ਗੁਰੁ ਕਉ ਸਾਹਿਬ ਬੁਢੇ ਸਾਥ । 

ਬਿਦਾ ਕੀਨ ਪਾਛੇ ਮੁਰੇ“ ਜੌਰ ਪਰਸਪਰ ਹਾਥ । 115 ॥ 
ਚੌਪਈ 

ਸੀ ਸਤਿਗੁਰ ਨਿਜ ਡੇਰੇ ਆਏ । ਭਾਈ ਸਿਉ” ਤਬ ਬੋਚਨੇ ਅਲਾਏ । 

ਸਾਹਿਬ$ ਬੁਢਾ ਪਰਉਪਕਾਰੀ। ਜਾਸ ਬਚਨ ਮਮ ਦੇਹ ਸਵਾਰੀ । 116 । 
ਦੋਹਰਾ 

ਇਹ ਸਾਖੀ ਪੂਰੀ ਭਈ ਸੁਨੋ ਔਰ ਮਨ ਲਾਇ । 

ਸੀ ਸਤਿਗੁਰ ਕੀ ਕਿਪਾ ਤੇ ਕਹਿ ਹਉ ਸਭਨ ਸੁਨਾਇ ॥ 117। 


£ਤ ਹੁਥੀ ਸਖਨ £ਏ ਪੋਥ1 ਅਇਸ ੪ਅ ਧੌਥੀ ਰਮਦਾਸਿ ਇ ਪੱਕੀ ਫਰਹਿ “ਅ ਤੇ ਏ ਪੌਥ! ਬਾਬਾ 


566 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਹਰਿ ਗੋਬਿੰਦ ਪੁਨ ਚੜੇ ਸ਼ਿਕਾਰਾ । ਸਾਥ ਸੂਰ' ਅਨਗੈਨਤ ਅਪਾਰਾ । 
ਚੀਤੇ ਸੁਆਨ ਲੀਨ ਬਹੁੰ ਸੰਗਾ । ਤੁਪਕ ਬਾਨ ਧਰ ਲੀਨ ਨਿਸੈਗਾ ॥ 118 ॥ 
ਬਾਜ ਸੁ ਜਹੀ ਜੁਰਰੇ ਲਿਆਏ । ਲਗਰ ਸਿਚਾਨੇ ਸਾਥ ਸੁਹਾਏ । 
ਅਨਗਨ ਜਾਸ ਲੈ ਚੜੇ ਸ਼ਿਕਾਰਾ । ਫੇਰਤ ਅਸਵ ਸੂਰ ਅਸ ਧਾਰਾ ।। 312 ॥ 
ਜਾਇ ਧਸੇ ਗਹਿਬਰ ਬਨ ਮਾਹੀ । ਸਵਾਨ ਚੀਤ ਅਰ ਮਿਰਗ ਗਹਾਂਈ । 
ਨਭ ਪੰਛੀ ਜੌ ਦਿਸ਼ਟ ਪਰਾਵੈ । ਬਾਜ ਸ਼ਿਚਾਨਾ ਮਾਰ ਗਿਰਾਵੈ ॥ 120 ॥ 
ਰ ਦੌਹਰਾ 
ਬਹੁਤ ਭਾਂਤ ਖੋਲਤ ਭਏ ਸਤਿਗੁਰ ਤਾਂਹਿ ਸ਼ਿਕਾਰ । 
ਜੇਉ ਜੀਵ ਨਿਜ ਕਰ ਹਨੇ ਭਏ ਮੁਕਤਿ ਤਤਕਾਰ॥ 121 । 
ਪੁਨ ਪਾਛੈ ਸਤਿਗੁਰ ਰਹੇ ਬੈਠ ਦਮਦਮੈ ਆਇ । 
ਕਾਂਸ਼ੀ ਤੇ ਮੈਗਤਿ ਅਈ ਸਤਿਗੁਰ ਚਰਨ ਤਕਾਇ ॥ 122 ॥ 
ਚੌਪਈ 
ਤਬ ਲੌ ਸੈਗਤਿ ਅਗਨਤ ਆਈ । ਤੀਰ ਬਿਪਾਸਾ£ ਕੇਰ ਸੁਹਾਈ । 
ਇਕ ਜਿਖ ਜਹਿੰ ਕੀ ਨਿਰਮਲ ਬੁਧ । ਆਛੋ ਰਹੈ ਸਦਾ ਮਨ ਸੁਧ ॥ 123 ।। 
` ਹਿੰਸਾ ਜੀਵ ਨਾ ਕਬਹੁ ਕਰਹੀ । ਮਦ ਮਾਂਸ ਪਰ ਦ੍ਰਿਸ਼ਟ ਨ ਧਰਹੀ । 
ਸੰਗਤਿ ਕਉ ਤਿਹ ਕਹਾਂ ਬ੍ਰਝਾਈ । ਬੈਠੋ ਸਬ ਇਸਨਾਨ ਕਰਾਈ ॥ 124। 
ਹਉ ਸਤਿਗੁਰ ਕੇ ਨਿਕਟ ਸੁ ਜਾਏ । ਦਿਖ ਆਵਉ ਕਸ ਮੌਜ ਬਨਾਏ । 
ਅਸ ਕਹਿ ਮਨ ਮਹਿ ਹਰਖ ਧਰਾਈ । ਏਕਲ ਦਰਸ ਕਰਹੁ ਸੁਖ ਪਾਈ ॥ 125 ।। 
ਦੋਹਰਾ 
ਪਾਰ ਬਿਪਾਸਾ ਕੇ ਉਤਰ ਆਯੋ ਸ੍ਰੀ ਗੁਰ ਪਾਸ । 
ਪ੍ਰਿਥਮ ਭੇਟ ਆਗੇ ਧਰੀ ਬੋਦਨ ਕੀਨ ਹੁਲਾਸ । 146 ॥ 
ਚੌਪਈ 
ਪੁਨ ਮਨ ਮਹਿ ਤਿਨ ਚਿੰਤਾ ਕੀਨੀ । ਸੀ ਸਤਿਗੁਰ ਕਿਹ ਕਾਰਜ ਲੀਨੀ । 
ਏਕ ਹਾਥ ਪਰ ਬਾਜ ਧਰਾਏ । ਦੂਤੀ ਬਟੇਰਾ ਚੀਰ ਦਵਾਏ!$ ॥ 127 ॥ 
ਲੌਹੁ ਭਰੇ ਹਾਥ ਗੁਰ ਕੇਰੇ । ਅਸ ਨਹਿ ਸੁਨੇ ਨਾਂਹਿ ਹਮ ਹੇਰੇ ! 
ਗੁਰ ਨਾਨਕ ਕੀ ਗਾਦੀ ਭਾਰੀ । ਅਸ ਨਹਿਂ ਹਿੱਸਾ ਕਰਹਿ ਬਿਚਾਰੀ । 128 ॥ 
ਕਾਂਸ਼ੀ ਤਜ ਹਮ ਦਰਸ਼ਨ ਆਏ । ਆਗੇ ਹਿੰਸਾ ਕਰਤ ਦਿਖਾਏ । 
ਇਹ ਬਿਧ ਗਟੀ ਸੁ ਚੜੈ ਉਤਾਰੇ । ਪਰਤ ਨਾ ਧੀਰ ਚਿਤੇ ਮਨ ਧਾਰੇ ।। 129 
ਕਿ੍‌ਪਾ ਸਿੰਧ ਤਹਿੰ ਮਨ ਕੀ ਜਾਨੀ । ਕਿਆ ਚਿਤਵਉ” ਭਾਖਉ' ਮਨ ਮਾਨੀ । 
ਤਬੈ ਸਿਖ ਕਹਿ ਤੁਮ ਸਭ ਜਾਨੋ । ਭੂਤ ਭਵਿਖ ਸਭੀ ਅਨਮਾਨ 1 420 ।। 


ਯੇ 


ਨ 
॥॥ ਪੰਥ) ਸਿਖ % ਪੋਥੀ ਮਾਹਿ $ਟ ਪੋਥੀ ਵਿਯਾਸਾ ੬ਦ ਪੋਥੀ ਖਵਾਏ 


ਅਧਿਆਇ ਪੰਦਰਵਾਂ 567 


ਦੋਹਰਾ 
ਦਯਾਸਿੰਧ' ਤਬ ਬਾਜ ਕਉ ਐਸੇ ਕਹਾ ਸੁਨਾਇ । 
ਨਿਜ ਸਾਖੀ ਸਭ ਸਿਖ ਕਉ ਦੀਜੈ ਆਪ ਬਤਾਇੰ ॥ 131 ॥ 
ਚੰਪਈ 
ਤਬੈ ਬਾਜ ਕਹਿ ਸੁਨਿ ਸਿਖ ਪਿਆਰੇ । ਤੋਂ ਪ੍ਰਤਿ ਕਹਿ ਹੈ” ਗਾਥ ਅਪਾਰੇ । 
ਪਿਛਲੇ ਜਨਮ ਰਹਹੁ ਗੁਰ ਪਾਸਾ । ਰਾਮਦਾਸ ਗੁਰ ਕਾ ਮੈ" ਦਾਸਾ ।। 132 ॥ 
ਸੀ ਸਤਿਗੁਰ ਮਨ ਐਸੇ ਭਾਯੋ । ਕਿਸੀ ਕਾਜ ਕਉ ਮੌਹਿ ਪਠਾਂਯੋਂ ! 
ਹਸ ਪਾਂਚ ਦੀਏ ਮਮ ਹਾਥਾ । ਚਲਿਯੋ ਨਾਇ ਗੁਰ ਕਉ ਹਉ” ਮਾਥਾ॥ 133 ॥ 
ਜਬ ਮੈੰ` ਤੀਰ ਬਿਪਾਸਾ ਆਯੋ । ਤਤ ਛਿਨ ਨੌਕਾਂ ਮਧ ਬਿਠਾਯੋਂ । 
ਯਾਹਿ ਬਟੇਰਾ ਥਾ ਸ ਮਲਾਹਿ । ਮਜੂਰੀ ਮਾਂਗੀ ਇਨ ਮਮ ਪਾਹਿ।। 134॥ 
ਇਨ ਕਹਿ ਜੇਜੀਆ ਤੁਰਕਨ ਲਾਯੋਂ । ਪਾਵਲਾ ਲੇਹੁੰ ਤਾਂ ਪਾਰ ਲੰਘਾਯੋ । 
ਦੇਕ ਟਕਾ ਇਸ ਕਉ ਮੈ” ਦੀਨਾ । ਇਨ ਨਹਿੰ ਲੀਨ ਕੰਧ ਮਨ ਕੀਨਾ । 135 ॥ 
ਦੌਹਰਾ 
ਤਬ ਹਉ” ਅਤਿ ਬਿਨਤੀ ਕਰੀ ਪੰਸੇ ਪਾਂਚ ਦਿਖਾਇ । 
ਤਮ ਲੋਵੇ ਸਭ ਕ੍ਰੋਧ ਤਜ ਮੌਕਉ ਪਾਰ ਲੰਘਾਇ ।। 136 ॥ 
ਨਦੀ ਮਧ ਨੌਕਾ ਗਈ ਕਰ ਰਹਿਯੋ ਜਤਨ ਅਨੌਕ । 
ਨਦੀ ਮਧ ਮਮ ਡਾਰਿਯੋ ਨਹਿ ਮਾਨਯੋ ਇਨ ਏਕ ॥ 127 ॥ 


ਅੜਿਲ 
ਨਦੀ ਬੀਚ ਮਲਾਹਿ ਦੀਨ ਮਮ ਡਾਰ ਕੌ । . 
ਦੇ ਰਹਿਯੋ ਪੈਸੇ ਪਾਂਚ ਸੁ ਬਿਨਤ ਉਚਾਰਕੌ । 
ਤਬ ਆਈ ਮਨ ਐਸ ਮੌਹ ਅਤਿ ਕ੍ਰੋਧ ਭਰ । 
ਹੋ ਚਕੀ ਖਾਵਉ” ਮਾਸ ਇਸੀ ਤਨ ਕਾਟ ਕਰ ॥ 138 ॥ 
ਤਬ ਨਿਕਸੇ ਮਮ ਪ੍ਰਾਨ ਏਹੁ ਭੀ ਹਤ ਭਯੋ । 
ਧਰਮ ਰਾਇ ਕੀ ਪੁਰੀ ਗਯੋ ਮਮ ਇਹੁ ਗਯੋਂ । 
ਧਰਮ ਰਾਜ ਅਸ ਭਾਖ ਧਰੋ ਭਵ ਜਾਇ ਕੌ । 
ਚੋ ਗੁਰ ਸੇਵਕ ਗਰ ਨਿਆਵ ਕਰਹਿ ਹਿਤ ਲਾਇ ਕੌ । 139 ॥ 
ਰ ਚੌਪਈ 
ਇਹ ਕਾਰਨ ਤਨ ਬਾਜ ਧਰਯੌ ਹਮ । ਦੀਨਾਨਾਥ ਨਹਿ ਕੌਊ ਗੁਰ ਸਮ । 
ਏ ਸੁ ਬਟੇਰਾ ਅਹੈ ਮਲਾਹ । ਚਕੀ ਮਾਸ ਖਾਉ” ਚਿਤਿ ਚਾਹ ॥ 140 ॥ 


੪% ਤੇ ਏ ਪੌਥੀ ਕ੍ਰਿਪਾ ਨਿਧਿ $ਅ ਪੋਥੀ ਸ੍ਨ'ਇ ੩ ਪੁਥੀ ਮੋਹਿ ਅਤੇ ਦ ਪੌਥੀ ਬਿ ਮੰ 


566 


ਗੁਰ ਬਿਲਾਸ ਪਤਸ਼ਂਹੀ ੬ 


ਸੁਨ ਪਿਆਰੇ ਸਿਖ ਬਾਤ ਪ੍ਰਸਿਧ । ਅੰਤ ਕਾਲ ਚਿਤਵੈ ਹੋਇ ਸਿਧ । 


ਸੇਵਕ ਨਿਆਇ ਗੁਰੂ ਜੀ ਕੀਨੋ । ਅਸ ਕਹਿ ਤਬੈ ਪ੍ਰਾਨ ਤਜ ਦੀਨੋ ॥ 141 ।। 


ਉਤਰੇ ਤਬ ਅਕਾਸ ਤੇ ਯਾਨਾ । ਸਦਰ ਦੋਇ ਖਚਤ ਬਿਧ ਨਾਨਾ । 

ਪਾਰਖਦ ਬੇਦ ਲਨ ਤਹਿ ਆਏ । ਹਾਥ ਜੌਰ ਅਸ ਬਚਨ” ਅਲਾਏ ।। 142 । 

ਯਾ ਪੈ ਚੜੇ ਬੈਕੁੰਠ ਸਿਧਾਰੋ । ਸ੍ਰੀ ਗੁਰ ਦਯਾ ਸੁ ਜਨਮ ਨਿਵਾਰੋ । 

ਸੁੰਦਰ ਦੇਹ ਦੂਹੂੰ ਤਬ ਧਾਰੀ । ਰਵਿ ਸਸਿ ਸਮ ਸੋਭਾ ਤਿੰਹ ਧਾਰੀ ॥ 143 ॥ 
ਦੋਹਰਾ 

ਉਸਤਤਿ ਕਰ ਜਾਤੇ ਭਏ ਕਰਨਾ ਸੀਵ” ਸੂ ਈਸ । 

ਲਖ ਸਿਖ ਚੌਕ ਤਬੈ ਭਯੋ ਗਯੋ ਸੈਸ ਮਨ ਪੀਸ ॥ 144। 
ਤੌਟਕ ਛਦ 

ਪੁਨ ਐਸ ਕਹੇ ਗੁਰ ਕੇ ਬਚਨ । ਨਹਿੰ ਜਾਨ ਸਕਉ” ਤੁਮਰੀ ਰਚਨ । 

ਮਮ ਜੀਵ ਬਸਯੋਂ ਅਗਯਾਨ ਬਲੀ.। ਤੁਮ ਭੂਲ ਛਿਮੌ ਗੁਰ ਜੀ ਸਗਲੀ ॥ 145 ॥ 

ਸਰਨਾਗਤਿ ਪਾਲ ਸਦਾ ਕਰਹ । ਨਿਜ ਦਾਸ ਕਲੋਸ ਸਭੇ ਹਰਹੋਂ । 

ਅਸ ਭਾਖ ਪਰਾ ਗੁਰ ਕੇ ਚਰਨੰ । ਤੁਮਰੋ ਇਹ ਨਾਮ ਅਘ ਹਰਨੰ । 146 ॥ 
ਚੰਪਈ 

ਤਬ ਸਤਿਗੁਰ ਤਹਿ ਸੀਸ ਉਠਾਯੋ । ਭਾਂਤ ਭਾਂਤ ਤਹਿੰ ਧੀਰ ਧਰਾਯੋ 

ਪੁਨ ਕਹਿ ਤਤ ਛਿਨ ਸੌਗਤਿ ਲਿਆਵੇ । ਜਾਹੁ ਸ਼ਿਤਾਬਾਂ ਦੇਰ ਨਹਿੰ ਲਾਵੋ ।1147। 

ਸੀਸ ਨਿਵਾਇ ਚਲਯੋਂ ਸਿਖ ਧਾਈ । ਸਭ ਸੋਗਤਿ ਸਿਉ ਬਾਤ ਅਲਾਈ । 

ਸ੍ਰੀ ਸਤਿਗੁਰ ਪੂਰਨ ਹੈ ਪੁਰਖਾਂ । ਸਹੀ ਸਭੋਂ ਮੋਹਿ ਨੈਨਨ ਲਖਾ ॥ 148 ॥ 

ਭਾਂਤ ਭਾਂਤ ਸਤਿਗੁਰ ਜਸ ਕਹਾਂ । ਜੋ ਤਹਿੰ ਨਿਜ ਨੈਨਨ ਥਾ ਲਹਾ । 

ਇਹੁ ਸੁਨ ਸੋਗਤਿ ਆਨੌਦ ਲੀਨੋ । ਤਤਡਿਨ ਆਇ ਦਰਸ ਗੁਰ ਕੀਨੋ ।। 149 ॥ 

ਭਾਂਤ ਭਾਂਤ ਕੀ ਭੇਟ ਚੜਾਈ । ਕਿਪਾਸਿੰਧ ਅਗ੍ਰਜ” ਮਨ ਲਾਈ । 

ਅਨਗਨ ਵਸਤ ਸੁ ਦਰਬ ਅਪਾਰੀ । ਕੌ ਕਵਿ ਗਣਤੀ ਕਹੇ ਵਿਚਾਰੀ ॥ 150।। 
ਦੌਹਰਾ 

ਕਸਲ ਆਨੌਦ ਸਭ ਕੀ ਲਈ ਸੀ ਸਤਿਗੁਰ ਕਰਤਾਰ । 

ਸਾਥ ਸਿਖ ਤਬ ਕਰਿ ਦਏ ਸੰਗਤਿ ਦੀਨ ਉਤਾਰ।। 151। 
ਸਰਠਾ 

ਪੁਨ ਆਏ ਨਿਜ ਧਾਮ ਕ੍ਰਿਪਾ ਸਿੰਧ ਮਨ ਹਰਖ ਸਿਉ”। 

ਕਰ ਪੂਰਨ ਗੁਰ ਕਾਮ ਦਾਸਨ ਕੀ ਰਛਿਆ ਕਰਹਿ । 152॥ 


£ਅ ਪੱਥ]ੀ ਬੋਨ ਅ ਤੇ ਏ ਪੰਥ) ਨਿਧੀ $ ਮ ਪੌਥੀ ਅਭੀ ਤੁਮ “ਅ ਪੋਥੀ ਸਨਮੁਖ 


ਅਜਿਅਇ ਪੰਦਰਵਾਂ 569 
ਚਂ ਪਈ 
ਪੁਰੀ ਰੈਨ ਤਬ ਸਸਿ ਪ੍ਰਗਟਾਯੋ । ਰਾਜ ਪਾਇ ਮਨ ਹਰਖ ਧਰਾਯੋਂ । 
ਖੌਲ ਪ੍ਰਸੋਗ ਜਉ ਤੁਮਹਿਂ ਸੁਨਾਉ" । ਗ੍ਰੰਥ ਬਢਨ ਤੇ ਅਧਿਕ ਡਰਾਉ” ।। 153 ॥ 
ਤਾਂਤੇ ਕਹਉ” ਸੋਕੌਚ ਸੁਧਾਰੀ । ਚੜਿਯੋ ਦਿਵਸ ਜਗ ਆਨੰਦਕਾਰੀ । 
ਤਬ ਸੰਗਤਿ ਗੁਰ ਕੇ ਨਿਕਟਾਈ । ਵਿਦਾ ਮਾਂਗ ਗਰ ਅੰਚਰ ਪਾਈ । 154 ॥ 
ਦੀਨਾ ਨਾਥ ਵਿਦਾ ਤਬ ਦੀਨੀ । ਇਛਾ ਪੂਰ ਸਭਹਨ£ ਕੀ ਕੀਨੀ । 
ਮਨ ਭਾਵਤ ਗੁਰ ਤੇ ਵਰੁ ਪਾਈ । ਤਹਿ ਤੇ ਸੰਗਤ ਤਬੈ ਸਿਧਾਈ ॥ 155 ॥ 
ਰਸਾਵਲ ਛੇਦ 
ਭਈ ਗਾਥ ਪੂਰੀ । ਸੁਨੋ ਔਰ ਰੂਰੀ । 
ਗੁਰੂ ਦੀਨ ਦਿਯਾਲਾ । ਬਿਠੰੰ ਕੌਸ ਖਿਆਲਾ ॥ 156 । 
ਮੁਖ ਆਪ ਗਾਈ । ਸੁ ਸਿਖ ਸੁਨਾਈ । 
ਜਾਵੇ ਕੋਉ ਪਿਆਰਾ । ਦਿਜੋ ਕੌ ਹਕਾਰਾ ॥ 157॥ 
ਪਠਿਯੌ ਸਿਖ ਏਕੇ । ਕਹੇ ਬਚਨ ਨੰਕੇ । 
ਬਟਾਲੇ ਸੋ ਜਾਵੇਂ । ਨਿਤਾ ਨੌਦ ਲਿਆਵੇ ॥ 158। 
ਸੁ ਭਾਗਵਤ ਭਾਰੀ । ਕਥਾ ਸੁ ਉਚਾਰੀ । 
ਤਬੈ ਸਿਖ ਧਾਯੋ । ਵਟਾਲੋਂ ਪਹੁੰਚਾਯੌ । 159 ॥ 
ਦੌਹਰਾ 
ਨਗਰ ਲੋਕ ਤੇ ਪੂਛ ਕਰਿ ਨਿਤਾਨੰਦ ਗ੍ਰਿਹਿ ਜਾਇ । 
ਸੀ ਮੁਖ ਸਿਉ ਆਗਿਆ ਕਰੀ ਸੌ ਸਭ ਦਈ ਸੁਨਾਈ ।। 160 ॥ 
ਭਾਗਵਤ ਪੌਥੀ ਸਾਥ ਲੰ ਚਲੋਂ ਸੀ ਗੁਰ [ਕੇ] ਪਾਸ । 
ਕਥਾ ਸੁਨਾਵਉ ਪ੍ਰਭੂ ਕਉ ਧਨ ਲੇਵਹੁ ਜਿਤ ਆਸ॥ 161 । 
ਚੌਪਈ ਰ 
ਯੌ ਸੁਨਿ ਪੰਡਤ ਤਿਆਰੀ ਕੀਨੀ । ਸਾਥ ਸਿਖ ਮਨ ਆਨੰਦ ਲੀਨੀ । 
ਨਿਸਾ ਪੈਡ ਬਸ ਗੁਰ ਪਹਿ ਆਯੋ । ਸ੍ਰੀ ਸਤਿਗੁਰ ਕਾ ਦਰਸ਼ਨ ਪਾਯੋਂ 1 162 ॥ 
ਬਹੁ ਆਦਰ ਸਤਿਗੁਰ ਤਿਹ ਦੀਨਾ । ਦਾਨ ਮਾਨ ਕਰ ਪੂਰਨ ਕੀਨਾ । 
ਸੀ ਮੁਖ ਸਿਉ ਤਬ ਬਚਨ ਊਚਾਰਾ । ਪੰਡਤ ਜੀ ਸੁਨੀਏ ਨਿਰਧਾਰਾ ॥ 163 । 
ਭਾਗਵਤ ਕੀ ਤੁਮ ਕਥਾ ਸੁਨਾਵੇ । ਸਪਤ ਦਿਵਸ ਪ੍ਰਨ ਕਰ ਸੁਖ ਪਾਵੇ 1 
ਬਹੁਤ ਭਲੀ ਪਡੌਤ ਮੁਖ ਕਹੀ । ਪਰਾਇਨ ਧਰਿਯੌ ਸੁ ਆਨੰਦ ਲਹੀ ।। 164 ॥ 
ਦਹਰਾ 
ਭਾਦੁ' ਸ੍ਦਿ ਥਿਤ ਦੂਜ ਜੰ ਧਰੀ ਕਥਾ।ਸੁਖ ਮਾਨ । 
'ਧਰ ਆਨੰਦ ਸਤਿਗੂਗ ਸੂਨਹਿਂ ਭਾਂਤ-ਭਾਂਤ ਕੇ ਗਿਆਨ । 165 ।1 


£% ਪ੍ਰੌਥ! ਡਰਪ'ਉ. “ਅ ਪੌਥੀ ਸੰ ਗਤ ”ਦ ਪੌਥੀ ਪਹਿ “ਅ ਪੋਥੀ ਵਿਚੋਂ' 


570 


ਗੁਰ ਬਿਲਾਸ ਪਾਂਤਸ਼ਹੀ ੬ 


ਤੀਨਿ ਪਹਿਰ ਹੋਵੇ ਕਥਾ ਸੈਗਤਿ ਸੁਨੈ ਅਪਾਰ ! 
ਭਾਂਤ ਭਾਂਤ ਸੀ ਕਿਸ਼ਨ ਗਾਥ ਪੰਡਤ” ਕਰੌ ਬਿਚਾਰ” ।। 166 ॥ 


_ ਚੌਪਈ 
ਏਕ ਦਿਵਸ ਅਸ ਕਥਾ ਉਚਾਰੀ । ਲਖ ਜੋਜਨ ਜਮ ਪੈਡ ਬਿਚਾਰੀ । 
ਸਨੈ ਸਨੈ ਨਰ ਪੈਂਡਾ ਕਰੈ । ਏਕ ਬਰਸ ਮਹਿ ਪਾਰ ਉਤਰੇ । 167 ॥ 
ਪੰਡਤ ਜਬ ਅਸ ਰਾਇ ਪ੍ਰਕਾਸਾ । ਚਾਰ ਸਿਖ ਮਿਲ ਕੀਨ ਬਿਲਾਸਾ । 
ਭਾਈ ਸ਼ੌਦਰ [ਅਰੁ]! ਭਾਈ ਲਾਲਾ । ਭਾਈ ਮਈਆ ਔਰ ਨਿਹਾਲਾ 1 168 ॥। 
ਇਨ ਚਾਰੋ' ਆਪਸ ਮਹਿ ਕਹਾ । ਪੰਡਤ ਰਾਹੁ ਦੂਰ ਬਡ ਕਹਾ । 
ਭਾਈ ਸੁੰਦਰ ਤਬੈ ਉਚਾਰਾ । ਕ੍ਿਪਾ ਕਰਹਿ ਜੇ ਗੁਰ ਕਰਤਾਰਾ ॥ 169 ॥ 
ਚਾਰ ਪਹਿਰ ਮਹਿ ਸਭ ਲੰਘ ਜਾਵਉ । ਸਤਿਗੁਰ ਦਇਆ ਖੇਦ” ਨਹਿ ਪਾਵਉ” । 
ਦੋਇ ਜਾਮ ਲਾਲੋ ਸੁ ਉਚਾਰੇ । ਏਕ ਜਾਮ ਮਈਆ ਨਿਰਧਾਰੇ ॥ 170॥ 
ਭਾਈ ਨਿਹਾਲੇ ਤਬ ਕਹਾ ਜਉ ਗੁਰ ਹੋਹਿ ਕ੍ਰਿਪਾਲ । 
ਏਕ ਨਿਮਖ ਲੰਘ ਜਾਇ ਹੋ ਕਿਤਕ ਪੈਡ ਇਹ ਖਯਾਲ ।। 171 ।। 
ਆਪਸ ਮੈ ਜਥੇ ਅਸ” ਕਹਾ ਸਿਖਨ ਅਪਨ ਬਿਚਾਰ । ਰ 
ਅਤਿ ਬਿਸਮਹਿੰ ਪੰਡਤ ਭਯੋ ਸਿਖਨ ਓਰ ਨਿਹਾਰ ।। 172 ॥ 
ਰ ਅੜਿਲ 
ਪੁਨ ਸਤਿਗੁਰ ਸਿਉ ਕਹੀ ਬਾਤ ਸਭ ਜਾਇ ਕੌ । 
ਮਹਾਰਾਜ ਸਿਖ ਭਾਖਤ ਐੱਸ ਬਨਾਇ ਕੈ । 
ਕੈ ਪੁਰਾਨ ਇਹ ਝਰਠ ਮਿਥਯਾ ਸਿਖ ਗਾਵਹੀ । 


ਗਮ 


ਹੋ ਚਾਰ ਜਾਮ ਮਧ ਨਿਮਖ ਪਾਰ ਕਿਮ ਜਾਵਹੀ ।। 173 ॥ 

ਰ ਚੌਪਈ 
ਸੀ ਮੁਖ ਸਿਉਂ ਗੁਰ ਕੀਨ ਉਚਾਰਾ । ਭਾਈ ਗੁਰਦਾਸ ਕਹੋ ਨਿਰਧਾਰਾਂ । 
ਤਬ ਭਾਈ ਗੁਰ ਆਗਿਆ ਪਾਏ । ਹਾਥ ਜੋਰ ਅਸ ਬਚਨ ਅਲਾਇ ।1 174 ॥ 
ਸਨ ਪੰਡਤ ਏ ਵੇਦ ਪੁਰਾਨਾ । ਜਗਤ ਲੋਗ ਤਾੜਤ ਬਿਧ ਨਾਨਾ । 
ਗੁਰ ਸਿਖਨ ਪਰ ਬਲ ਨਹੀ' ਪਾਵੇ । ਧਰਮਰਾਇ ਮਨ ਮਹਿ ਭੋ ਖਾਵੇ ॥ 175 ॥ 
ਸਰਬ ਕਲਾ ਗੁਰ ਨਾਨਕ ਕੇਰੀ । ਏਕ ਰੂਪ ਇਹ ਭੇਂਦ ਨ ਹੇਰੀ । 
ਗੁਰ ਨਾਨਕ ਕੀ ਸਿਖੀ ਭਾਰੀ । ਮੌਤੇ ਕਹੀ ਨਾ ਬਾਤ ਬਿਚਾਰੀ ॥ 176 ॥ 
ਜਿਤਨੋ ਬਲ ਹੋਵਤ ਹੈ ਮਾਂਹੀ । ਤਿਤਨੇ ਦੌਰਤ ਸੈਸਾ ਨਾਹੀ” । 
ਇਨ ਸਿਖਨ ਮਹਿ ਬਲ ਹੈ ਐਸਾ । ਕ੍ਰਿਪਾ ਸਿੰਧ ਦੀਨਾ ਹੈ ਜੈਸਾ ।॥ 177 ॥ 


'ਅ ਤੋਂ ਦ ਪੌਥ) ਕਹਹਿ ਬਿਸਤਾਰ “%ਅ ਪੌਥੀ ਵਿਚੋ" 2ਅ ਪੌਥੀ ਕਸ਼ਟ “ਅ ਪੋਥੀ ਇਮ 


ਜਜ ਗਜ "ਜੱ --.-.--.-1. "ਪਰ 


ਅਧਿਆਇ ਪੌ ਦਰਵ 271 
” << 
ਦਹਰਾ 
ਜੇ ਸਤਿਗੁਰ ਕਿਪਾ ਕਰਹਿ ਨਿਮਖ ਨ ਲਾਗੇ ਜਾਤ । 
ਪ੍ਰਭ ਕ੍ਰਿਪਾ ਜਮ ਤੇ ਛੁਟੇ ਐਸ ਬਚਨ ਬਿਖਯਾਤ ॥ 78 ॥ 
ਸਤਿਗੁਰ ਮਹਿਮਾ ਅਗਮ ਹੈ ਮੌ' ਤੇ ਕਹੀ ਨ ਜਾਇ । 
ਸੇਸ ਸਹਿਸ ਜਿਹਵਾ ਧਰੀ ਨੇਤਿ ਨੇਤਿ ਮੁਖ ਗਾਇ ॥ 179 ॥ 
ਅਸ ਕਹਿ ਭਾਈ ਚਰਨਨ ਪਰਾ । ਕ੍ਰਿਪਾ ਸਿੰਧ ਕੇ ਆਨੰਦ ਭਰਾ । 
ਇਹ ਸਨ ਪੰਡਤ ਚਿੰਤਾ ਕੀਨੀ । ਜਗਤਿ ਪੂਜ ਗਤਿ ਮੰ” ਨਹਿ ਚੀਨੀ । 180 ॥ 
ਸਰਬ ਚਰਿਤ ਕੇ ਕਰਨੇਹਾਰੇ । ਤਾ ਸਿਉ" ਕਹਿ ਹੋ ਕਥਾ ਉਚਾਰੇ ! 
ਅਸ ਬਿਚਾਰ ਤਬ ਸੀਸ ਨਿਵਾਯੋ । ਤਾਹਿ ਤ੍ਰਾਹਿ ਗੁਰ ਸਰਨੀ ਆਯੋ ॥ 181। 
ਬਡ ਅਪਰਾਧ ਮੌਹਿ ਤੇ ਭਯੋ । ਤ੍ਰੰ ਕਰਤਾ ਤ੍ਰੰਹਿ ਕਥਾ ਸੁਨਯੰ । 


੨ 
ਲਾ 


ਛਿਮੌ' ਭੁਲ ਮਮ ਸਿਖ ਸੁ ਕੀਜੌ । ਸਿਦਕ ਭਿਛ£ ਮੌਕਉ ਪ੍ਰਭ ਦੀਜੋ ॥ 182 । 
ਕ੍ਰਿਪਾ ਦਿਸ਼ਟ ਕਰਿ ਦੀਨ ਦਯਾਲਾ । ਸਿਖ ਕੀਯੋ ਪੰਡਤ ਤਿੰਹ ਕਾਲਾਂ । 
ਦਿਬ [ਦਿ੍‌ਸਟਿ|' ਪੰਡਤ ਹ੍ਰੈ ਗਈ । ਏਕ ਨਿਮਖ ਜਮਰਾਹਿ ਦਿਖਈ ॥ 183 ॥ 
ਦੋਹਰਾ 
ਤਬੈ ਪ੍ਰਭ ਆਗਿਆ ਕਰੀ ਕਰੋ ਕਥਾ ਨਿਰਧਾਰ । 
ਲੈ ਆਗਿਆ ਸੀ ਗੁਰੂ ਤੇ ਪੰਡਤ ਕੀਨ ਉਚਾਰ ।। 184 1 
ਭਾਂਤ ਭਾਂਤ ਹੋਵਤ ਕਥਾ ਨਿਤ ਨੌਤਨ ਨਿਰਧਾਰ । 
ਏਕ ਚਿਤ ਸੰਗਤਿ ਸਨੈ ਕ੍ਰਿਪਾ ਸਿੰਧ ਕਰਤਾਰ ॥ 182 ॥ 
ਚੌਪਈ 
ਜਨਮ ਅਸਟਮੀ ਜਬ ਦਿਨ ਆਯੋਂ । ਮੰਗਲ ਦਰਬ ਗੁਰੂ ਮੰਗਾਯ । 
ਕਥਾ ਭਾਗਵਤ ਕੀ ਪੁਰੀ ਭਈ । ਸਭ ਸੈਗਤਿ ਮਨ ਆਨੰਦ ਲਈ ।। 186 ॥ 
` ਪੰਡਤ ਭੌਗ ਕਥਾ ਕਾ ਪਾਯੋ । ਸੀ ਸਤਿਗੁਰ ਬਹੁ ਦਰਬ ਚੜਾਯੰ । 
ਮੈਗਤਿ ਭੇਟ ਧਰੀ ਬਿਧਿ ਨਾਨਾ । ਆਨੰਦ ਹੌਵਤ ਅਨਿਕ ਵਿਧਾਨਾ ॥ 187 ॥ 
ਭੇਟ ਚੜੀ ਤਬਹੀ ਬਹੁ ਅਨਗਨ । ਪੁਤ੍ਰ ਪ੍ੌਤ ਲੌ" ਖਾਹਿ ਸੁ ਬ੍ਰਹਮਨ । 
ਪੁਨ ਪੰਡਤ ਬਿਦਿਆ ਗੁਰ ਕੀਨੋ । ਸਿਖੀ ਦਾਨ ਤਿਸੀ ਕਉ ਦੀਨੋ ॥ 188 ॥ 
ਹਰਿ ਗੌਬਿੰਦ ਕੇ ਚਰਿਤ ਅਪਾਰਾ । ਨੌਤਿ ਨੌਤਿ ਮੁਖ ਚਾਰ ਉਚਾਰ । 
ਤਛ ਜੀਵ ਮਮ ਜੀਵ ਉਚਾਰੋਂ । ਛਿਮੋ ਭੁਲ ਨਿਜ ਦਾਸ ਬਿਚਾਰੋ ॥ 187 । 


ਰਾ ਸਾ ਹੱਟ ਪਾ ਖ 
&0 ਪ੩। ਹਮ £ਅ ਤ ਏ ਪੌਥੀ ਘੋਰ $ਅ ਪੋਥ) ਦਾਨ “ਅ ਪੌਥੀ ਵਿਚੋਂ ਅ ਪੋਥੀ ਲ੍ਗਿ 


572 ਲਾ ਗੁਰ ਬਿਲਾਸ ਧਾਤਸ਼ਾਹੀ ੬ 


ਦੋਹਰਾ 
ਅਬੈ ਧਿਆਇ ਪੂਰਨ ਕੀਓ ਸ੍ਰੀ ਸਤਿਗੁਰ ਪ੍ਰਸੰਗ । 
ਪੜੇ ਸੁਨੇ ਜੌ ਪ੍ਰੰਮ ਕਰ ਹੋਇ ਸੁਧ ਜਿਮ ਗੈਗ ।। 190 ॥ 
ਆਂਗੇ ਯਹਿ ਕਥ ਹੋਇਗੀ ਜਾਵਹਿੰ ਗੁਰ ਰਮਦਾਸ । 
ਸਾਹਿਬ ਬੁਢਾ ਔਤ ਪਿਖ ਭੋਜ ਸਿਖ ਗੁਰ ਪਾਸ।। 191 ॥ 
ਇਤਿ ਸ੍ਰੀ ਗੁਰ ਬਿਲਾਸ ਚਾਰ ਸਾਖੀ ਬਰਨੌਨ ਨਾਮੰ ਪਰ ਦਸਮੋਂ ਧਿਆਇ ਮਸਤ ਸੁਭ 
ਮਸਤ ।। 15 ॥ ਵਾਹਿਗੁਰੂ ।। 


ਅਧਿਆਇ ਸੋਲਵਾਂ 


ਚੌਪਈ ਰ 
ਸੁਨੋ ਸੋਤ ਅਬ ਕਥਾ ਉਚਾਰਉ । ਤੁਮਰੇ ਚਿਤ ਕਉ ਭਰਮ ਨਿਵਾਰਉ” । 
ਹਰਿ ਗੋਬਿਦ ਕੋ ਚਰਿਤ ਅਨੌਤਾ ।” ਪੈਕਜ ਜਾਂ ਸੁ ਪਾਵਤ ਨ ਅੰਤਾਂ । 1 ॥ 
ਹਰਿ ਗੋਵਿੰਦ ਗੁਰ ਚਰਿਤ ਮਹਾਏ । ਦੋਇ ਮਾਸ ਗੁਰ ਇਹਾਂ ਬਿਤਾਏ । 
ਸਾਹਿਬ ਬਢੇ ਕਥਾ ਪ੍ਰਕਾਸਉ” । ਜਿੰਹ ਬਿਧ ਸੁਨੀ ਦਯਾ ਨਿਧ ਪਾਸਉ” । 2 । 
ਅਸੁ ਸੁਦੀ ਮ਼ੈਚਮੀ ਕੇਰੀ । ਦਰਸਨ ਕਰਯੋ ਗੁਰ ਅਰਜਨ ਕੇਰੀ । 
ਸਾਹਿਬ ਬੁਢਾ ਚਰਨਨ'ਪਰਿਯੋ । ਗੁਰ ਦਰਸ਼ਨ ਕਰ ਆਨੰਦ ਭਰਿਯੋ ।। 3 ॥ 
ਸੀ ਮੁਖ ਅੰਸੇ ਬਚਨ ਉਚਾਰੇ । ਸੁਨੋ ਬਚਨ ਭਾਈ ਨਿਰਧਾਰੇ । 
ਗੁਰ ਨਾਨਕ ਬਚ ਪੂਰੇ ਭਏ ! ਛਠਮ ਗੂਰ੍ਹ ਨੇਤਰ ਚ੍ਰਸਟਏ [।4।। 


ਦਹਰਾ 
ਅਬ ਚਾਲ ਗੁਰ ਧਾਮ ਮੈ ਸਤਿਗੁਰ ਰੂਪ ਸਮਾਇ । 
ਹਰਿ ਗੋਬਿੰਦ ਬਲਾਇ ਗੁਰ ਨਿਜ ਸੁਤਿ ਬਾਂਹਿ ਫਰਾਇ£ ॥ 5 ॥ 
ਗੁਰ ਅਰਜੁਨ ਅਤਰ ਭਏ ਐਸ ਬਚਨ ਮੁਖ ਭਾਖ । 
ਸਾਹਿਬ ਬਢਾ ਹਰਖ ਧਰ ਨਿਜ ਤਿਆਰੀ ਚਿਤ ਲਾਖ ।। 6 1 


_ ਚੌਪਈ 
ਏਕ ਸਿਖ ਤਬ ਲੀਨ ਬਨਾਈ । ਭਾਂਤ ਭਾਂਤ ਤਹਿੰ ਕਹਿ ਸਮਝਾਈ । 
ਹਰਿ ਗੋਵਿੰਦ ਗਰ ਪੈ ਤੁਮ ਜਾਵਓ । ਚਰਨ ਕਮਲ ਪਰ ਸੀਸ ਨਿਵਾਵਓ । 7 ॥ 
ਪੁੰਨ ਕਹਿ ਸਮਾ ਅੰਤ ਮਮ ਆਯੋ । ਚਿਤ ਚਾਹਤ ਤਵ ਦਰਸ ਕਰਾਯੌ । 
ਜੈਸ਼ ਦੇਪਤੀ ਕਰੀ ਸਹਾਇ । ਗਜ ਗ੍ਰਾਂਹ ਤੇ ਲੀਨ ਛਡਾਇ ॥8 ॥ 
ਤੈਸੇ ਐਤ ਸਮਾ ਮਮ ਜਾਨਾ । ਦੇਹੁ ਦਰਜ ਮੋਹਿ ਕ੍੍‌ਿਪਾ ਨਿਧਾਨਾਂ । 
ਅਸ ਬਿਨਤੀ ਕਰ ਸਿਖ ਪਠਾਯੋ । ਹਰਿ ਗੋਬਿੰਦ ਪੁਰ ਸੋ ਚਲ ਆਯੋ ॥ 9 ॥ 
ਸੀ ਸਤਿਗੁਰ ਕੇ ਸਨਮੁਖ ਜਾਈ । ਚਰਨ ਬੰਦ ਬਹੁ ਬਿਨਤ ਸੁਨਾਈ । 
ਅਤਰਜਾਮੀ ਗੁਰੁ ਅਵਤਾਰੀ । ਜਾਨ ਗਏ ਸਭ ਹੀ ਨਿਰਧਾਰੀ ॥ 10 ॥ 


<< ਰਤ <੬=੧੬ 
ਪਅ ਪੋਥੀ ਬ੍ਹਮਾ ਜਾਸ_ ਨ ਪਾਵਤ ਅੰਤਾਂ 2ਅ ਪੋਥੀ ਪਿਖ ਲਏ 5 ਪੌਥੀ ਗਹਾਇ “ਏ ਪੋਥੀ ਮੋਹਿ 


" 


574 ਗ੍ਰੋਰ ਬਿਲਾਸ ਪਾਤਸ਼!ਹੀ ੬ 


ਦੋਹਰਾ 
ਸਭ ਸਿਖਨ ਕੌ ਬੋਲ ਕਰਿ ਅੰ ਭਾਈ ਗੁਰਦਾਸ । 
ਸਾਹਿਬ ਬੁਢੇ ਯਾਦ ਕੀਯੋ ਸ੍ਰੀ ਮੁਖ ਕੀਨ ਪ੍ਰਕਾਸ ॥ 11 ॥ 
ਨਿਜ ਹੈ ਤੁਰਤ ਮੌਗਾਇਯੋ ਸਤਿਗੁਰ ਕ੍ਰਿਪਾ ਨਿਧਾਨ । 
ਨਗਰ ਲੌਕ ਸੁਨ ਪਾਇਓ ਸਤਿਗੁਰ ਕਰਤ ਪਿਆਨ ।। 12 ॥ 
ਚੌਪਈ 
ਨਗਰ ਲੌਕ ਤਜ ਕੇ ਸਭ ਕਾਜਾ । ਆਇ ਕਰਹਿ ਬਿਨਤੀ ਮਹਾਰਾਜਾ । 
ਹਮ ਭੀ ਤੁਮਰੇ ਸਾਥ ਸਿਧਾਵਹਿਂ । ਜਨਮ ਸਫਲ ਕਰ ਬਹੁ ਸੁਖ ਪਾਵਹਿ ॥ 13 ॥ 
ਹਮੋ' ਨ ਤਯਾਗੋ ਤੁਮ ਬਿਨ ਦੁਖ ਹੋਈ । ਕਰਹੈ ਖੋਦ ਦੁਸਟ ਹੈ ਜੋਈ । 
ਕ੍ਰਿਪਾ ਸਿੰਧ ਮਨ ਆਨੰਦ ਪਾਯੋ । ਨਗਰ ਲੌਕ ਕਉ ਧੀਰ ਧਰਾਯੋ: । 14 ॥ 
ਰਹੋਂ ਧਾਮ ਸੋਵਾ ਸਿਖ ਕਰੋ । ਸਤਿਨਾਮ ਰਿਦ ਮਹਿ ਤੁਮ ਧਰੋਂ । 
ਭਾਈ ਨਿਹਾਲ ਤਬੈ ਬ੍ਲਾਯੋ । ਸਰੀ ਮੁਖ ਸਿਉ" ਅਸ ਬਚਨ? ਅਲਾਯੌ ॥ 15 ॥ 
ਨਗਰ ਲੌਕ ਕੀ ਰਛਯਾ ਕਰੋ । ਇਹ ਨਾਂ ਰਹੋਂ ਹਰਖ ਮਨ ਧਰੋਂ । 
ਕਛ ਸੈਨਾ ਤਿੰਹ ਸੰਗਿ ਕਰਾਈ । ਆਗਿਆ ਕਰੋ ਧਰਉ” ਚਿਤ ਲਾਈ ॥ 16 । 
ਦੋਹਰਾ 
ਭਾਈ ਨਿਹਾਲ ਸੌਪਿਓ" ਨਗਰ ਸੈਨ ਦੇ ਸਾਥ । 
ਕ੍ਪਾ ਸਿੰਧ ਪਯਾਨਾ ਕੀਓ ਔਰ ਸੁਨੋ ਤੁਮ ਗਾਥ ।। 17 ।। 
ਭਾਈ ਗੁਰਦਾਸ ਕਉ ਸੰਗ ਲੈ ਸਾਥ ਸੂਰ ਅਨਪਾਰ । 
ਹੈ ਸਵਾਰ ਸਤਿਗੁਰ ਭਏ ਕੌ ਕਵਿ ਸਕੋ ਉਚਾਰ ॥ 18 ॥ 
ਰ ਚੌਪਈ 
ਚਲੇ ਚਾਲ ਨਾਗਰ ਕੇ ਨੈਨ । ਸਰੰਦਰ ਮਨੋ ਚਾਤਰੀ ਬੈਨ । 
ਭਵਾਨੀ ਬਾਹਨ ਕਿਧੋਂ ਸੁਹਾਯੋ । ਤੁਫੰਗ ਤੀਰ ਮਾਨੋ ਲਖ ਪਾਯੋ ॥ 19॥ 
ਕਿਧੋ' ਐਜਨੀ ਪੁਤ ਚਲਿਯੋ ਹੈ । ਜੀਵਨ ਹਿਤੇ ਸ਼ਿਤਾਬ ਧਯੋ ਹੈ । 
ਕਿਧੋ“ ਗਰੜ ਦੌੜਿਯੋ ਬਲਵਾਨ । ਅਸ ਛਬ ਹ੍ਹੈ ਹਯ ਕ੍ਰਿਪਾ ਨਿਧਾਨਾ ॥ 20 ॥ 
ਸਤਿਗੁਰ ਰੂਪ ਦੇਖ ਸਭਿ ਮੋਹੈ । ਪੰਥੀ ਲੋਕ ਜੇਊ ਮੁਖ ਜੌਹੇ । 
ਨਾਮਦੇਵ ਕੇ ਦੇਹੁਰੇ ਆਏ । ਭਗਤ ਜਾਨ ਤਿਨ ਦਰਸ਼ਨ ਪਾਏ । 21 ॥ 
ਉਤਰ ਤੁਰੋਗ ਤੇ ਕੀਨ ਪ੍ਰਨਾਮ । ਦਾਸ ਕਵੀ ਕਰ ਪੂਰਨ ਕਾਮ ॥ 
ਪੁਨ ਪ੍ਰਭ ਚਲੇ ਤੁਰਤ ਤਹਿੰ ਜਾਈ । ਰਮਦਾਸ ਓਰ ਮਨ ਆਨੰਦ ਪਾਈ # 
ਰ ਦੋਹਰਾ 
ਰੰਨ ਪੰਥ ਟਿਕ ਸ੍ਰੀ ਗੁਰੂ ਦਲੋਂ ਸੁ 'ਪ੍ਰਾਤਹਕਾਲ । 
ਨੌਮ ਥਿਤ ਰਮਦਾਸ ਮਹਿ ਪਹੌੌਚੇ ਗੁਰੁ" ਕਿਰਪਾਲ ।। 23 ॥ 


ੱਏ ਪੰਥੀ >ਿਧਾਯੋ ਅ ਪੋਥੀ ਕੈਨ “ਅ ਤੋ ਏ ਪੋਥੀ ਸੀਸ ਨਿਵਾਏ _“ ਪੌਥੀ ਪ੍ਰਭੁ 


ਅਧਿਆਇ ਸੌਲਵਾਂ 572 


ਪੰਥ ਕਥਾਂ ਜੇ ਕਵਿ ਕਹੈ ਬਾਢੋਂ ਗ੍ਰਿੱਥ ਅਪਾਰ । 
ਤਾਂਤੇ ਕਰਹੁ ਸੈਕੋਚ ਸਿਉ ਸੁਨਹੁ ਸੋਤ ਨਿਰਧਾਰ ॥ 24 ॥ 

ਰ ਚੌਪਈ 
ਸਾਹਿਬ ਬੁਢੇ ਇਮ ਸਨ ਪਾਏ । ਧਾਰ ਕ੍ਰਿਪਾ ਸ੍ਰੀ ਗੁਰ ਹੈ ਆਏ । 
ਉਠਾ ਹਰਖ ਧਰ ਹਰਖ ਨ ਮਾਵੈ । ਚਲਾ ਲੰਨ ਗੁਰ ਚਲਯੋ ਨ ਜਾਵੈ ॥ 25 ।। 
ਹਰਖ ਸਮੁੰਦ ਬੀਚ ਭਯੋਂ ਲੀਨਾ । ਰਹਿਯੋ ਬੈਠ ਕਛੂ ਦਿ੍‌ਿਸ਼ਟ ਨਾ ਚੀਨਾ । 
ਕ੍ਰਿਪਾ ਸਿੰਧ ਤਤਛਿਨ ਤਿਹ ਆਏ । ਬੁਢੇ ਲਗਾ ਸਮਾਧ ਲਗਾਏ ॥ 26 ॥ 
ਗੁਰ ਨਾਨਕ ਸਮ ਬੁਢਾ ਜਾਨਾ । ਚਰਨ ਗਹੇ ਤਬ ਕ੍ਰਿਪਾ ਨਿਧਾਨਾਂ । 
ਏਕ ਰੂਪ ਧਰ ਚਰਨ ਗਹਾਏ । ਦੂਤੀ ਰੂਪ ਤਿਹ ਹਰਿ ਪ੍ਰਗਟਾਏ ।। 27 ॥। 
ਸਾਹਿਬ ਬੁਢਾ ਹਰਖਤ ਜਾਗਾਂ । ਚਰਨ ਕਮਲ ਗੁਰ ਕੇ ਰਸ ਪਾਗਾ । 
ਪਰਸਪਰ ਚਰਨ ਬੈਦਨਾ ਕਰੀ । ਚਰਚਾ ਕਰਤ ਮੁਕਤ ਕੀ ਘਰੀ । 28 ।। 

ਦੋਹਰਾ 

ਸਾਹਿਬ ਬ੍ਢਾ ਸਾਥ ਲੰ ਸੀ ਗੁਰ ਗ੍ਰਿਹ ਕਉ ਆਇ । 
ਭਾਂਤ ਭਾਂਤ ਸੇਵਾ ਕਰੀ ਮਨ ਮੈ" ਹਰਖ ਨ ਮਾਇ ।। 29 ॥ 
ਭਾਈ ਗੁਰਦਾਸ ਚਰਨੀ ਲਗੋ ਬੁਢੇ ਕੇ ਤਬ ਆਇ । 
ਕਸਲ ਆਨੰਦ ਤਹਿ ਪ੍ਰਛ ਕੈ ਬੰਠੇ ਆਇਸ ਪਾਇ ।। 30 ॥ 


ਅੜਿਲ 
ਸਾਹਿਬ ਬੁਢੇ ਕੇ ਚਟਨ ਸਿਖ ਸਭਹੀ ਪਰੋ । 
ਜਭਹਨ ਆਦਰ ਧਾਰ ਮਾਨ ਸਭ ਕਾ ਕਰੇ । 
ਸਾਹਿਬ ਬਢੇ ਹਟਖ ਅਧਿਕ ਚਿਤ ਧਾਰਿਯੋ । 
ਹੋ ਦਧ ਜਿਉ” ਬਿਗਸੈ ਦੇਖ ਸਸੀ ਨਿਜ ਪਾਰਿਯੋ ।। 31 ॥ 

ਚੰਪਈ 
ਹਰਿ ਗੌਬਿੰਦ ਸਿਉ" ਚਰਚਾ ਕੀਨੀ । ਭਾਂਤ ਭਾਂਤ ਮਨ ਆਨੰਦ ਲੀਨੀ । 
ਅਨਿਕ ਭਾਂਤ ਪ੍ਰਸਾਦਿ ਕਰਾਏ । ਗਨੇ ਨਾ ਜਾਹਿ ਅਧਿਕ ਮਨ ਲਾਏ ॥ 32 ॥ 
ਸਭ ਸਿਖਨ ਕੌ ਡੇਰਾ ਦੀਨੋ । ਸ਼ੌੰਦਰ ਮੰਦਰ ਸੋਭ ਨਵੀਨੇਂ । 
ਕਿਪਾ ਸਿੰਧ! ਨਿਜ ਪਾਸ ਰਹਾਏ । ਦਰਸ ਕਰੋਂ ਮਨ ਆਨੰਦ ਪਾਏ ।। 33 ॥ 
ਸੀ ਸਤਿਗੁਰ ਤਬ ਭੌਜਨ ਕੀਨਾ । ਸਾਹਿਬ ਬੁਢੇ ਹਰਖ ਸੁ ਲੀਨਾ । ਰ 
ਪ੍ਰੋਮ ਭੋਜ ਰਸ ਅਨਤਾਂ ਪ੍ਰਕਾਰਾ । ਸ੍ਰੀ ਮੁਖ ਭਾਖਯੋ ਗੁਰ ਕਰਤਾਰਾ ।। 34 ॥ 
ਤਬ ਸਿਖਨ ਕੌਉ ਭੌਜਨ ਦੀਨੇ । ਜਿੰਹ ਜਿੰਹ ਇਛ ਤੌਸ ਤਿਨ ਲੀਨੇ । 
ਸਭੇ ਤ੍ਰਿਪਤਿ ਹੋਇ ਡੋਰ ਸਿਧਾਏ । ਧਰ ਆਗਿਆ ਗੁਰ ਕੀ ਸੁਖ ਪਾਏ ॥ 35 ॥ 


ਰਣ 
4ਮ ਪੁੰਥੀ ਮਹਿ “ਅ ਤੇ ਏ ਪੋਥੀ ਨਿਧਾਨ ' ਪੰਥੀ ਅਨਿਕ 


576 ਗੁਰ ਬਿਲਾਸ ਪ'ਤਸ਼ਾਹੀ ੬ 


ਦੋਹਰਾ 
ਸਾਹਿਬ ਬੁਢੇ ਨਿਕਟ ਤਬ ਹਰਖ ਸੈਨ ਭੂਅ ਕੀਨ। 
ਜਾਮ ਏਕ ਨਿਸ ਜਬ ਗਈ ਗੁਰ ਸਭ ਮਨ ਮਹਿ ਚੀਨ ॥ 36 ॥ 
ਬਚਨ ਤਬੈ ਗੁਰ ਅਸ ਕੀਆ ਹੈ ਸਾਹਿਬ ਮਹਾਰਾਜ । ਰ 
ਮਮ ਸਿਖਯਾ ਦੀਜੈ ਪ੍ਰਭੂ ਤੁਮ ਗੁਰ ਨਾਨਕ ਰਾਜ ॥ 27 । 


ਝਲਨਾਂ ਛਦ 
ਬੋਲੇ ਧਾਰ ਹੁਲਾਸ ਬਿਲਾਸ ਸੇਤੀ ਸਾਹਿਬ ਬਢਾ ਤੌ ਬਡੋ ਸੁਖ ਪਾਇ ਕੌ ਜੀ । 
ਤਮ ਬਡੇ ਰਣਧੀਰ ਅਧੀਰ ਨਿਜ ਅਰਿ ਕਰੋਂ ਲੋਹੁ ਪਿਤ ਬੈਰ ਸੁਖ ਪਾਇ ਕੌ ਜੀ । 
ਤਮ ਤਾਤ ਕਾ ਤਾਤ ਬਖਯਾਤ ਜਗ ਹੋਇਗਾ ਲੋਹਿ ਸਬ ਬੈਰ ਅਰ ਘਾਇ ਕੈ ਜੀ । 


ਤਿਸੈ ਸਿਖ ਬਲਵਾਨ ਜਹਾਨ ਪਰ ਬਲ ਧਰਹਿ ਪਾਇ ਹੈ ਜ਼ਾਜ ਸਿਰ ਲਾਇ ਕੇ ਜੀ । 
॥ 38 ॥ 


ਚੌਪਾਈ 
ਆਦਿ ਨਰਾਯਨ ਰੂਪ ਅਪਾਰਾ । ਕਰੇ ਚਰਿਤ ਤੁਮ ਅਨਿਕ ਪ੍ਰਕਾਰਾਂ । 
ਮਾਨੁਖ ਸਵਾਂਗ ਤੋਹਿ ਅਬ ਭਯੋ । ਗੋ ਦ੍ਰਿਜਾਂ ਰਖ੍ਯਾਂ ਹਿਤ ਭਵ ਲਯੋ । 39 ॥ 
ਅਸ ਕਹਿ ਅਬ ਗੁਰੁ ਚਰਨਨ ਪਰਿਯੋ । ਕਰੋਂ ਰਛ ਮੁਹਿ ਅਸ ਬਚਰਿਯੋਂ । 
ਕਿਪਾਸਿੰਧ ਤਬ ਉਪਮ ਕਰਾਈ । ਸਾਹਿਬ ਬ੍ਢੇ ਕੀ ਮਨ ਲਾਈ।1 40।। 
ਪਦ ਪੰਕਜ! ਬਢੇ ਕੇ ਗਹੇ । ਮੈ ਹਉ” ਦਾਸ ਬਚਨ ਗੂਰੁ ਕਹੇ 
ਜੋ ਮਮ ਸੈਵ ਕਰੋਂ ਸੌ ਕਰੂੰ । ਜੌ ਆਗਿਆ ਸੀ ਮੁਖ ਤੇ ਰਰ੍ੰ 1141॥ 
ਬਾਬੇ ਬਢੇ ਐਸ ਉਚਾਰੀ । ਤੁਮ ਹੋ ਕ੍ਰਿਪਾਸਿੰਧ ਅਵਤਾਰੀ । 
ਮਮ ਸਤ ਬਾਂਹ ਗਹੋ ਸੁਖ ਪਾਇ । ਸਾਹਿਬ ਭਾਨ ਤਬ ਬੁਲਾਇ ।1 42 ॥ 
_ਦੌਹਰਾ 
ਸਾਹਿਬ ਭਾਨੂੰ ਹਾਥ ਗਹਿ ਸੌ'ਪਨ ਗੁਰੁ ਕੋ ਕੀਨ । 
ਦਯਾਸਿੰਧ ਕਰ ਪਕੜ ਕੈ ਸੀਸ ਧਾਰ ਨਿਜ ਲੀਨ ॥ 43 । 
ਗੁਰ ਨਾਨਕ ਤੇ ਆਦਿ ਲੈ ਕ੍ਰਿਪਾ ਕਰਤ ਜਸ ਮੋਹਿ । 
ਤੈਸ ਕਿਪਾ ਇਸ ਪਰ ਕਰੈ ਸਾਹਿਬ ਭਾਨ੍ਹ ਤੋਹਿ । 44।। 
ਚੌਪਈ 
ਇਹ ਬਿਧ ਚਰਚਾ ਭਈ ਅਪਾਰ । ਕਹਿ [ਹਮ]? ਕਥੈ ਸਰਬ ਬਿਸਤਾਰ । 
ਤਬ ਲੈ ਜਾਮ ਏਕ ਨਿਸ ਰਹੀ । ਸਾਹਿਬ ਬੁਢੇ ਗੁਰ ਸਿਉ” ਕਹੀਂ । 
ਅਬ ਤਿਆਰੀ ਮੌਰੀ ਤਮ ਜਾਨੋ । ਪਾਂਚ ਗੁਰੂ ਆਏ ਅਨਮਾਨੌ । 
ਅਸ ਕਹ ਬੁਢੋ ਕੀਓ ਇਸਨਾਨਾ । ਸ੍ਰੀ ਸਤਿਗੁਰ ਤਬ ਮਜਨ ਠਾਨਾ ।। 46 ।। 


1% ਤੋਂ ਦ ਪੌਥੀ ਬਿਪੁ £ਅ ਪੋਥੀ ਚਰਨ ਕਮਲ “£ ਪੋਥੀ ਵਿਚੋ 


ਅਧਿਅ'ਇ ਸੌਲਵਾ 577 
ਕਰ ਸਨਾਨ' ਬੈਠ ਤਬ ਗਏ । ਸਨਮੁਖ ਆਸਨ -ਦੁਹੁਅਨ-ਕਏ-। 
ਜਪੁਜੀ ਪੜਨ ਲਗੇਂ ਮਨ ਲਾਈ । ਸਾਹਿਬ ਬੁਢਾ ਅਤਿ ਸੁਖਦਾਈ? ।। 47 । 
ਜਪੁਜੀ ਭੌਗ ਤਬੈ ਤਿਨ ਪਾਯੋ । ਪਾਂਚ ਗੁਰੁ ਤਬ ਦਰਸ ਦਿਖਾਯੋ । 
ਪਾਂਚ ਗੁਰੂ ਅਸ ਬਚਨ ਸੁਨਾਈ । ਧਰਮ” ਧਾਮ ਚਾਲੋਂ ਸੁਖ ਪਾਈ ।1 48 ॥ 
ਦੌਹਰਾ 
ਸਾਹਿਬ ਬੁਢੇ ਹਰਖ ਸਿਉ” ਪ੍ਰਿਥਮ ਬੋਦਨਾ ਕੀਨ | 
ਚਰਨ ਬੋਦ ਗੁਰ ਛਟਮ ਕੇ ਤਤ ਛਿਨ ਤਿਆਰੀ ਕੀਨ ।। 49 ॥ 
ਕੁਸਾ ਡਾਰ ਆਸਨ ਕੀਓ ਨਵਮ ਦੁਆਰ ਕੇ ਸਾਧ । 
ਦਸਮ ਦਵਾਰ ਪ੍ਰਾਣ ਲਗੈ ਪਰਮ ਸਮਾਧਿ ਅਗਾਧ ।। 50 ।। 
ਚੌਪਈ 
ਸਾਹਿਬ ਬੁਢੇ ਪ੍ਰਾਨ ਸਿਧਾਏ । ਪਾਂਚ ਗੁਰੂ ਸੋਗ ਅਤਿ ਸੁਖ ਪਾਏ । 
ਹਰਿ ਗੋਬਿੰਦ ਗੁਰ ਤਬ ਇਹ ਕੀਨੋ । ਰਾਗੀ ਬੋਲ“ ਨਿਕਟ ਤਬ ਲੀਨੌਂ । 
ਸ੍ਰੀ ਮੁਖ ਕਹਾ ਸਬਦ? ਤੁਮ ਗਾਵੇ । ਪ੍ਰਥਮ ਵਾਰ ਆਸਾ ਕੀ ਲਾਵੇ । 
ਗਾਵਤ ਮਾਰੂ ਸਬਦ ਅਪਾਰਾ । ਸਾਂਤਿ ਵੈਰਾਗੀ ਚਾਲੀ ਧਾਰਾ ।। 52 ॥ 
ਤਬ ਲਉ ਚੜਿਯੋ ਭਾਨ ਅਚ ਘਾਈ । ਭਯੋ ਪ੍ਰਕਾਸ਼ ਔਥੇਰ ਵਿਹਾਈ । 
ਸੀ ਸਤਿਗੁਰ ਕੀ ਆਗਿਆ ਪਾਏ । ਭਾਂਤ ਭਾਂਤ ਤਬ ਦਰਬ ਲਯਾਏ । 53 ॥ 
ਬਿਬਾਨ ਤਿਆਰੀ ਗੁਰਿ ਕਰਵਾਈ । ਜਰੀ ਬਾਦਲਾ ਬਹੁ ਬਿਧ ਲਾਈ । 
ਰਾਗੀ ਭੌਗ ਸਬਦ? ਕਾ ਪਾਯੋਂ । ਸੀ ਗੁਰ ਤਿਨ ਕਊ ਔਸ ਅਲਾਯੋ ॥ 54 ॥ 
ਰ ਦੌਹਰਾ 
ਮਾਰੂ ਡਖਣੇ ਵਰ ਕੋ ਅਬ ਗਾਵੋ ਸੁਰ ਉਚ ! 
ਸਿਖ ਸੋਗਤਿ ਆਈ ਘਨੀ ਭਈ ਭੀਰ ਅਤਿ ਮੂਚ ॥ 22 ॥੧ 
ਏਕ ਓਰ ਸਰੀ ਗੁਰ ਲਗੈ ਦੂਜੋ ਭਾਨਾ ਸਾਥ । 
ਗੁਰਦਾਸ ਅਜਿਤਾ ਹਰਖ ਸਿਉ ਦੂਤੀ ਓਰ ਗਹਿ ਹਾਥ ॥ 56 ॥ 
ਚੌਪਈ _- 
ਚਾਰੋ ਲੀਨ ਬਿਬਾਨ ਉਠਾਈ । ਦੋਵਾਂਗਨ” ਸਭ ਦੇਖਨ ਆਈ 1 
ਤੁਰਗ ਫੂਲ ਸਭ ਦੇਵਨ ਡਾਰੇ । ਬ'ਜ ਬਜਾਏ ਅਨਿਕ ਪ੍ਰਕਾਰੇ ।। 57 ॥ 
ਚੌਕੀ ਹੋਵਤ ਸਬਦ ਬਿਐਤਾ । ਕਿਉ” ਨਾ ਹੋਹਿ ਜਿਹ ਗੁਰੂ ਭਗਵੈਤਾ । 
ਅਤਰ ਗੁਲਾਬ ਸੁ ਛਿਰਕ ਬਿਮਾਨਾ । ਸਭ ਕੇ ਮਨ ਵੈਰਾਗ ਮੋਹਾਨਾ । 58 ॥ 


£ਦ ਪੋਥੀ ਇਸਨਾਨ £ਅ ਪੌਥੀ ਹਲਜਾਈ] $ਦ ਪਖੌਬੀ ਅਪਨੇ “ਅ ਪੋਥੀ ਬੋਲ'ਇ “£ ਖੌਥੀ ਬਾਣੀ “£ ਪੰਥੀ 
ਰਤਨ '#ਅ ਖੌਥੀ ਸਭੁ 


578 ਗੁਰ ਬਿਲਸ ਪਾਤਸ਼ਾਹੀ ੬ 


ਧਨ ਅਰ ਧਾਮ ਕੀ ਪ੍ਰੀਤਿ ਵਿਸਾਰੀ । ਚਿਖਾ ਓਰ ਦਿਖ ਸਰਗਮ ਸਵਾਰੀ । 
ਭਾਈ ਅਜਿਤੇ ਚਰਿਤ ਦਿਖਾਨਾ । ਸਭ ਕੌ ਸੀਤ ਛਤ੍੍‌ ਦਿ੍‌ਸਾਨਾ ॥ 59 ॥ 
ਚੈਦਨ ਭਾਰ ਬਹੁਤ ਤਬ ਲਿਆਇ । ਰਚੀ ਚਿਤਾ ਬਡ ਉਚ ਸੁਹਾਇ । 
ਦਰ ਮਹਿ ਤਬ ਚਿਖਾ ਬਨਾਈ । ਮ੍ਰਿਤਕ ਕ੍ਰਿਯਾ ਸੌ ਸਭੀ ਕਰਾਈ ।1! 60 ॥ 
ਦੋਹਰਾ 
ਚਿਖਾ ਉਪਰ ਜਬਹੀ ਧਰੀ ਸਾਹਿਬ ਬੁਢੇ ਦੇਹ । 
ਹਰਿ ਗੋਬਿੰਦ ਕੇ ਨੈਨ ਤੇ ਚਾਲਿਯੋ ਨੀਰ ਸਨੇਹ । 61 ॥ 
ਸਾਹਿਬ ਭਾਨ ਨੌਨ ਤੇ ਚਲਿਯੋ ਨੀਰ ਪ੍ਰਵਾਹ । 
ਸਾਹਿਬ ਭਾਨੈ ਸਰੀ ਗੁਰੂ ਤਬੋ ਲਗਾਯੋ ਦਾਹ ॥62॥ 
ਚੌਪਈ 
ਹਰਿ ਗੋਬਿੰਦ ਗੁਰੁ ਲਾਇ ਦਿਵਾਨ । ਬੈਠਤ ਭਏ ਸੁ ਕ੍ਰਿਪਾ ਨਿਧਾਨ । 
ਕਪਾਲ ਕਿਯਾ ਕਰ ਭਾਨਾ ਆਯੋਂ । ਲੈ ਗੁਰ ਸਾਥ ਇਸਨਾਨ ਕਰਾਯੰ ।। 63 ॥ 
ਦੋਹਰਾ ਰ 
ਕੀਰਤ ਸੋਹਲਾ ਤਬ ਪੜਿਯੋ ਇਕ ਸਿਖ ਪ੍ਰੰਮ ਲਗਾਇ । 
ਕਰ ਅਰਦਾਸ ਬੈਠਤ ਭਯੋ ਸ੍ਰੀ ਗੁਰੁ ਆਇਸ ਪਾਇ ॥ 64 ॥ 
ਚੌਪਈ 
ਪ੍ਰਸਾਦਿ ਵਰਤਾਇ ਨਿਜ ਡੇਰੇ ਆਏ । ਸੰਗਤਿ ਸਿਖ ਵਿਦਾ ਕਰਵਾਏ ।। 
ਸਾਹਿਬ ਭਾਨਾ ਸਭ ਪਰਿਵਾਰਾ । ਦੀਨਾਨਾਥ ਗੁਰ੍ਹ ਕਰਤਾਰਾ । 62 ।। 
ਭਾਇ ਅਜਿਤਾ ਇਹ ਸਭ ਆਗੇ । ਹਾਥ ਜੋਰ ਬਚ ਕਹਿ ਅਨ੍ਰਾਂਗੇਂ । 
ਮਹਾਰਾਜ ਚਲਿ ਸਾਥ ਵਿਮਾਨਾ । ਸੀਸ ਛਤ ਸਭ ਕੇ ਅਨੁਮਾਨਾ ।। 66 ।। 
ਆਵਤ ਦੇਖਿਓ ਆਪ ਕੇ ਸੀਸ । ਕਿਆ ਇਹ [ਚਰਿਤ]” ਭਯੋ ਜਗਦੀਸ । 
ਸੀ ਮੁਖ ਸਿਉ ਤਬ ਬਚਨ ਉਚਾਰੇ । ਜਾਵਤ ਸਭ ਮਨ ਮਰਨ ਨਿਹਾਰੇ ॥ 67 ॥ 
ਦੋਹਰਾ 
ਆਵਤ ਚਿੰਤਾ ਧਾਮ ਕੀ ਦਾਰਾ ਸੁਤ ਸਿਉ ਪ੍ਰੀਤਿ । 
ਇਹ ਕਾਰਨ ਨਹਿ ਛਤ ਸਿਰ ਥਿਰਲਾ ਰਿਖਿ ਜਗਜੀਤ ॥ 68 ।। 
ਸਾਹਿਬ ਭਾਨੇ ਸਿਉ ਤਬੈ ਦੀਨ ਧੀਰ ਕਹ ਬਾਤ । 
ਅਸਥਿਰ ਜਗ ਕੋਈ ਨਹੀ [ਸੀ|! ਰਾਮ ਕ੍ਰਿਸ਼ਨ ਬਖਯਾਤ ।। 69 ।। 
ਚੌਪਈ 
ਤਾਂਕੀ ਚਿੰਤ ਸਦਾ ਮਨ ਕਰੀਏ । ਅਨਹੋਨੀ ਹੋਇ ਸੁ ਚਿਤ ਬਿਚਰੀਏ । 
ਜਗ ਮਾਹਿ ਰੀਤਿ ਚਲਿਤ ਇਹ ਆਈ । ਕਰਿ ਕਾਰਜ ਸਭ ਕੂਚ ਕਰਾਈ ।! 70 ॥ 


੪ਅ ਪੰਥੀ ਕੀਰਤਨ “ਏ ਪੌਥੀ ਵਿਚੋ “ਅ ਪੋਥ) ਵਿਚੋ” 


ਅਧਿਆਂਇ ਸੌਲਵਾਂ 579 


ਸੌ ਜੀਵਤ ਜਿਹ ਜਸ ਜਗ ਮਾਂਹੀ । ਗਾਵਤ ਨਰ ਨਿਜ ਬੋਧ ਕਟਾਹੀ । 
ਤਾਂਤੇ ਚਿਤ ਚਿੰਤਾ ਮਤ ਧਰੋ । ਨਿਜ ਪਿਤ ਜਸ ਪ੍ਰਗਟ ਸੁਨ ਬਰੋ ।। 71 ॥ 
ਕਰ ਉਪਦੇਸ ਗਿਆਨ ਗੁਰੂ ਦੀਨੋ । ਸਾਹਿਬ ਭਾਨੋ ਦਿੜਤਾ ਕੀਨੌ । 
ਔਰ ਪ੍ਰਸੋਗ ਕਹਿ ਅਨਿਕ ਪ੍ਰਕਾਰਾ । ਗੁਰੂ ਸੁਨਾਏ ਤਾਂਹਿ ਸੁਧਾਰਾ। 72॥ 
ਸਿਖ ਸੈਗਤਿ ਦੂਰੋ ਚਲ ਆਵੈ । ਸਾਹਿਬ ਭਾਨੋ ਕਉ ਸੁ ਬੁਲਾਵੈ । 
ਸਾਰੋ ਦਿਵਸ ਬਰਤ ਹੀ ਰਾਖਯੋ । ਪਰੀ ਰੌਨ ਸੀ ਗੁਰੂ ਅਸ ਭਾਖਯੋ 1 73 ॥ 
ਦਹਰਾ 
ਲਾਂਗਰੀ ਤਬ ਗੁਰੁ ਬੌਲ ਕੌ ਸ੍ਰੀ ਮੁਖ ਅਸ ਫੁਰਮਾਇ । 
ਪ੍ਰਸਾਦਿ ਤਿਆਰ ਤਤ ਛਿਨ ਕਰਹੁ ਕਛ੍ਹ ਦੇਰ ਨਹਿ ਲਾਇ |! 74॥ 
ਪ੍ਰਸਾਦਿ ਤਿਆਰ ਜਬਹੀ ਭਯੋ ਸਭ ਕੌ ਦੀਨ ਵਰਤਾਇ । 
ਸਾਹਿਬ ਭਾਨੇ ਸਿਉ” ਗੁਰ ਆਪ ਛਠਿਓ ਸੁਖ ਪਾਇ ।। 75 ॥ 
ਚੌਪਈ 
ਇਹ ਬਿਧਿ ਸਭਹਨ ਧੀਰ ਧਰਾਈ । ਕਿਿਪਾਸਿੰਧ ਮਨ ਆਨੌਦ ਪਾਈ । 
ਕੀਰਤਨ ਰੋਤ ਅਖੰਡ ਤਹਾਂ । ਦਯਾਸਿੰਧ ਇਸਥਿਤ ਹੈ ਜਹਾਂ । 
ਜਬ ਚੌਥੇ ਕਾ ਦਿਵਸ ਲਖਾਏ । ਮ੍ਰਿਤਕ [ਕ੍੍‌ਯਾ] ਕਰ ਫੁਲ ਚੁਨਵਾਏ । 
ਸਾਥ ਸਿਖ ਰੰਗਾ ਪਠ ਦੀਨੋ । ਅਨਗਨ ਦਰਬ ਸਾਥ ਤਿਨ ਲੀਨੋ ॥ 77 । 
ਪਰਚਾਵਣ ਕਰਣ ਸਿਖ ਬਹੁ ਆਵਹਿ । ਨਿਤ ਨ੍ਰਤਨ ਕਛਹ ਵਾਰ ਨਾ ਪਾਵਹਿ । 
ਸੀ ਗੁਰ ਰਿੰਥ ਕਾ ਪਾਠ ਕਰਾਯੌ । ਭਾਈ ਗੁਰਦਾਸ ਕਰਤ ਸੁਖ ਪਾਯੋਂ ॥ 78 ॥ 
ਦੌਹਰਾ 
ਇਹ ਬਿਧ ਭਏ ਬਿਤੀਤ ਤਬ ਕਿਤਕ ਦਿਵਸ ਸੁਖ ਪਾਇ 1 
ਤੇਰਵੇ“ ਕਾ ਦਿਨ ਆਯੋ ਸੀ ਗੁਰ ਅਸ! ਫੁਰਮਾਇ ।। 79 0 
ਸਿਖ ਸੋਗਤਿ ਆਈ ਘਨੀ ਸ੍ਰੀ ਗੁਰ ਲਾਇ ਦਿਵਾਨ । 
ਦੇਵ ਜਛ ਕਿੰਨਰ ਸਭੈ ਦੇਖਤ ਚੜੌ ਬਿਬਾਨ ॥ 80 ॥ 
ਚੌਪਈ 
ਹਰਿ ਗੋਵਿੰਦ ਸੀ ਮੁਖ ਫੁਰਮਾਯੋਂ । ਭਾਈ ਭੌਗ ਗ੍ਰਿੱਥ ਕਾ ਪਾਇਯੋ । 
ਕਿਹਾ ਸਿੰਧ ਗੁਰ ਤਬ ਇਹੁ ਕੀਨੀ । ਸਾਹਿਬ ਭਾਨੇ ਕੌ ਪਗ ਦੀਨੀ ॥ 81 ॥ 
ਸਾਹਿਬ ਬਢੇ ਗਦੀ ਭਾਰੀ । ਬੈਠਾਯੋ ਤਹਿੰ ਪ੍ਰ ਸੁਖ ਧਾਰੀ । 
ਤਬੈ ਰਬਾਬੀ! ਆਨੰਦ ਗਾਯੋ । ਫੂਲਨ ਝਰਿ ਤਬ ਦੇਵਨ ਲਾਯੋਂ ।। 82 1੧ 
ਮੱਧ ਅਕਾਸ ਬਜਾਏ ਬਾਜੇ । ਭਾਰਤ ਫੂਲ ਸੁ ਅੰਜੁਲ ਸਾਜੇ । 
ਇਹੁ ਬਿਧ ਭਯੋ ਸੁ ਮੰਗਲਚਾਰਾਂ । ਦੀਝ ਦਾਨ ਅਗਨੌਤ ਅਪਾਰਾ 1 83 ॥ 


੬੪੧ ਪੁੌਥੀ ਵਿਚ £ਅਪੰਥੀ ਇਮ £ਅ ਪੋਥੀ ਕੀਰਤਨੀਣੁੰ 


580 ਗੁਰ ਬਿਲਾਸ ਪਾਤਸ਼ਾਹੀ ੬ 


ਸਿਖ ਸੈਗਤਿ ਸਭਹੀ ਚਲ ਆਵੈ । ਸਾਹਿਬ ਭਾਨੇ ਕਉ ਸਿਰ ਨਯਾਵੈ । 
ਇਹ ਬਿਧਿ ਹਰਿ ਗੋਵਿੰਦ ਗੁਰ ਪੂਰਾ । ਕੰਤਕ ਕਰਤ ਅਨਿਕ ਗੁਰ ਸੂਰਾ ॥ 84। 
ਰ ਦੋਹਰਾ ਰ 
ਏਕ ਦਿਵਸ ਸਰੀ ਸਤਿਗੁਰ ਸ਼ਸਤ੍ਨ ਕਮਰ ਕਸਾਇ । 
ਬਹੁਤ ਖੁਸ਼ੀ ਧਰ ਸਤਿਗੁਰੂ ਬੈਠੇ ਮਨ ਹਰਖਾਇ ॥ 85 ।੧ 
ਇਕ ਮਾਈ ਆਈ ਤਬੈ ਅਤਿਸੈ ਹੋਇ ਬਿਮਾਂਨ । 
ਸਤਿਗੁਰ ਪਹਿ ਬਿਨਤੀ ਕਰੀ ਧਰੀ ਭੇਟ ਸੁਖ ਮਾਨ ॥ 86 ॥ 
ਸਵੇਯਾ 
ਜੌਰ ਕੈ ਹਾਥ ਕਰੀ ਬਿਨਤੀ ਪ੍ਰਭ ਪੰਟੀ ਬਸਉ' ਮਾਝ ਸੁਖਦਾਈ । 
ਜਟੀ ਸੁ ਜਾਤ ਸਿਧੂ ਹਮਰੋ ਕੁਲ ਦੇਸਾ ਹੈ ਨਾਮ ਕਿਵੈ" ਦੁਖ ਜਾਈ । 
ਉਪਮਾ ਬਹੁ ਤੌਰ ਸੁਨੀ ਪ੍ਰਭ ਜੀ ਇਹ ਕਾਰਨ ਤੋਂ ਤੁਮਰੇ ਪਹਿ ਆਈ । 
ਦੀਨ ਦਿਆਲ ਨਿਹਾਲ ਕਰਹੁ ਮੁਹਿ ਆਸਾਂਵੌਤ ਕੀਂ ਆਸ ਪੁਜਾਈ ॥ 87 ॥ 
ਰ ਚੌਪਈ 
ਮਹਾਰਾਜ ਮੇਰੇ ਸੁਤ ਨਾਹੀ । ਧਰ ਇਛਾਂ ਮੋਹਿ ਤੁਮ ਪਹਿ ਆਹੀ । 
ਮੇਰੀ ਚਿਤਵਨ ਪ੍ਰਭੂ ਜੀ ਹਰੇ । ਇਛ ਪੂਰ ਸੁਤ ਕੀ ਸੁ” ਧਰੋ” ॥ 88 ।। 
ਦੀਨਾ ਨਾਥ ਕਹਾ ਮੁਸਕਾਏ । ਤੁਮਰੇ ਮਸਤੰਕ ਸੁਤ ਨਾ ਲਿਖਾਏ । 
ਯੋ ਸੁਨ ਵਿਮਨ ਭਈ ਵਹੁ ਮਾਈ । ਗੁਰਦਾਸ ਭਾਈ ਪਹਿ ਸੌਚ ਅਲਾਈ ॥ 89 ॥ 
ਭਾਈ  ਪੂਛਿਓ ਕਿਉ ਤੁਮ ਚਿੰਤਾ । ਭਈ ਬਿਮਨ ਕਹਿ ਸਭ ਬ੍ਰਤੰਤਾਂ । 
ਮਾਈ ਕਹਾ ਪ੍ਰਭੂ ਫਰਮਾਇਯੋ । ਤੁਮਰੋ ਮਸਤਕ ਸੁਤ ਨ ਲਿਖਾਯੋ ॥ 90। 
ਦੋਹਰਾ 
_ਸੈਤ ਸਰਲ ਚਿਤ ਜਗਤ ਹਿਤ ਪਰਉਪਕਾਰੀ ਬਹੁ ਮੀਤ । 
ਦੀਨ ਦੇਖ ਤਿਹ ਮਨ ਦਵਯੋ ਕਹਿਯੋ ਬਚਨ ਤਬ ਨੀਤ ॥ 91 ॥ 
ਰ ਚੌਪਈ 
ਸੰਤਨ ਕੀ ਇਹ ਰੀਤਿ ਸੁਹਾਈ । ਜਿਉ” ਜਿਉ” ਪਰਉਪਕਾਰ ਕਰਾਹੀ । 
ਦੀਨਨ ਹਿਤ ਨਿਜ ਤਨ ਪਰਹਰੈ`। ਪਰਉਪਕਾਰ ਸਦਾ ਵਹੁ ਕਰੇ“। 92 ॥ 
ਤਬ ਭਾਈ ਅਸ ਬਾਤ ਸਿਖਾਈ । ਬਿਨਤ ਕਰੋਂ ਸ੍ਰੀ ਗੁਰ ਪਹਿ ਜਾਈ । 
ਧਰ ਦਰਗਾਹ ਕਲਮ ਤੁਮ ਹਾਥਾ । ਸੋ ਤੁਮ ਈਹਾਂ ਪੁਰਾਵਹੁ ਨਾਥਾ ॥ 93 ॥ 
ਅਸ ਸਿਖਯਾ ਸੁਨ ਦੇਸਾਂ ਮਾਈ । ਸੀ ਗੁਰ ਪਹਿ ਤਿਹ ਛਿਨ ਚਲ ਆਈ । 
ਜਿਮ ਸਿਖਯਾ ਭਾਈ ਜੀ ਦੀਨੀ । ਸੌ ਸਬ ਅਰਜ ਗੁਰ੍ਹਾ ਪੈ ਕੀਨੀ ॥ 94 ॥ 
੧ ਰ ਰ 


9੪ ਤੇ ਏ ਪੋਥੀ ਨਿਮਾਨਿ _“ਅ ਪੋਥੀ ਤੁਮ ਕਰੋ “ਅ ਤੇ ਝ ਪੌਥੀ ਸਤਿਗੁਰ 


ਅਧਿਆਇ ਸੌਲਵਾਂ 581 


ਦੋਹਰਾ 
ਅਬ ਕ੍ਰਿਪਾ ਕਰ ਪ੍ਰਭ ਲਿਖੋਂ ਕਲਮ ਤੁਮਾਰੇ ਹਾਥ । 
ਸੁਕੇ ਤੇ ਹਰਯਾ ਕਰੋਂ ਮੌਰੋ ਮਾਥ ਅਨਾਥ ॥ 95 ॥ 
ਬਹ ਪ੍ਰਸੰਨ ਸਤਿਗੁਰ ਭਏ ਤਹਿੰ ਕਉ ਧੀਰ ਧਰਾਇ । 
ਸਾਹਿਬ ਭਾਨ ਪਾਸ ਤਬ ਚਲਿਤ ਭਏ ਸੁਖ ਪਾਇ ॥ 96॥। 
ਚੌਪਈ 
ਦੀਨਾ ਨਾਥ ਕਉ ਦੇਖ ਉਂਠੇ ਸਭ । ਕਰ ਸਿਉ ਕਰ ਗਹਿ ਬੈਠ ਗਏ ਤਬ । 
ਚਰਚਾ ਕੀਨੀ ਅਨਿਕ ਪ੍ਰਕਾਰਾ । ਪੂਨ ਆਏ ਨਿਜ ਡੌਰ ਮਝਾਰਾ ।। 97 ॥ 
ਪਰੀ ਰੈਨ ਗੁੰਬਜ ਤਬ ਕਾਲੀ । ਨਿਸਚਰ ਜੀਵ ਫਿਰਤ ਦਿਨ ਟਾਲੀ । 
ਬਿਤੀ ਰੈਨ ਪੁਨ ਭਾਨ ਚੜਾਯੋ । ਭਾਗ ਉਲ੍ੂਕ ਅੰਧੇਰ ਬਿਹਾਯੋਂ ॥ 98 ॥ 
ਏਕ ਜਾਮ ਜਬ ਹੀ ਦਿਨ ਰਹਾ । ਨਿਜ ਸਰਨ ਸਿਉ ਸਤਿਗੁਰ ਕਹਾ । 
ਸ਼ਸਤ੍ਰ ਬਾਂਧ ਹੈ ਚਲੋ ਸਵਾਰਾਂ । ਖੋਲੋ ਬਨ ਮਹਿੰ ਜਾਇ ਸ਼ਿਕਾਰਾ ॥ 99 ॥ 
ਨਿਜ ਸ਼ਸਤ੍ਨ ਸਿਉ ਕਮਰ ਕਸਾਈ । ਭਏ ਸਵਾਰ ਪ੍ਰਭੂ ਹਰਖਾਈ । 
ਸਭੇ ਸੂਰ ਭਏ ਸੋਗ ਅਪਾਰਾ । ਚੀਤੇ ਸੁਆਨ ਸੰਗਿ ਬਹੁ ਨਾਰਾ ॥ 100 ॥ 
ਦਹਰਾ 
ਤਬ ਮਾਈ ਬੰੌਲਤ ਭਈ ਸੀ ਗੁਰੁ ਸਨਮੁਖ ਆਇ । 
ਮਹਾਰਾਜ ਕ੍ਰਿਪਾ ਕਰੋਂ ਮੇਰੇ ਸੁਤ ਪ੍ਰਗਟਾਇ ।। 101 ॥ 
ਸੀ ਮੁਖ ਤਬ ਐਸੇ ਕਹਾ ਤੁਮਰੋ ਸੁਤ ਨਹਿ ਲੇਖ । 
ਪੁਨ ਮਾਈ ਅੰਸੇ ਕਹਾ ਅਬ ਤਮ ਲਿਖੋ ਅਲੌਖ ॥ 102 ॥ 
ਸਵੇਯਾ 
ਦੀਨ ਪਛਾਨ ਨਿਧਾਨ ਪ੍ਰਝੂ ਮੁਸਕਾਇ ਕਹਿਯੋ ਤੁਮਰੇ ਸੁਤ ਆਵੋ । 
ਦੇਸਾਂ ਕਹੈ ਪ੍ਰਤੀਤਿ ਦੇਹੋ ਪ੍ਰਭੁ ਦੇਹੁ ਲਿਖਾਇ ਹਮੈ” ਦੁਖ ਜਾਵੈ । 
ਬਾਗਦ ਕਲਮ ਲਈ ਗੁਰ ਹਾਥ ਲਗੇ ਲਿਖ ਏਕ ਹੈ ਪਾਂਵ ਉਠਾਵੈ । 
ਏਕ ਤੇ ਸਪਤ” ਭਏ ਤਬ ਹੀ ਗੁਰ ਐਸ ਕਹਿਯੋ ਸਤ ਸਾਤ ਲਹਾਵੈ ॥ 103 ।੧ 
ਚੌਪਈ 
ਸ੍ਰੀ ਸਤਿਗੁਰ ਬਹਿ ਜਾਹੁ ਨਿਜ ਆਲ । ਸਪਤ ਪੁਤ੍ਰ ਤੁਮਰੈ ਕਲ ਪਾਲੈ । 
ਸਨ ਗੁਰ ਬਚਨ ਸੁ ਆਨੰਦ ਧਰਿਯੋ । ਦੇਸਾਂ ਗੁਰ ਕਉ ਧੰਨ ਉਚਰਿਯੋ । 
ਧਨ ਧੰਨ ਕਹਿ ਗੁਰ ਪਗ ਪਰੀ । ਪ੍ਰਕਰਮਾ ਕਰ ਉਸਤਤਿ ਕਰੀ । 
ਤਬ ਦੇਸਾ ਨਿਜ ਦੇਸ ਸਿਧਾਰੀ । ਜਾਵਤ ਧਨ ਧੰਨ ਗੁਰੂ ਉਚਾਰੀ ॥ 105 ॥ 


#ਅ ਪੌਥੀ ਸ੍ਰ 5ਅ ਤੋਂ ਏ ਪੋਥੀ ਜਾਤ 


582 ਗੁਰ ਬਿਲਾਸ ਪਾਤਸ਼ਾਹੀ ੬ 


ਸਾਤ ਬਰਸ ਮਹਿ ਸੁਤ ਸਭ ਭਏ । ਗੁਰ ਬਚ ਸਭ ਭਏ ਐਸੇ ਨਏ । 
ਕਿਪਾ ਸਿੰਧ ਪੁਨ ਚੜੇ ਸ਼ਿਕਾਰਾ । ਕੰਤਕ ਕਰਤ ਸੁ ਅਨਿਕ ਪ੍ਰਕਾਰਾ ॥ 106 | 


ਦੋਹਰਾ 

ਰਾਵੀ ਨਦਿ ਤੇ ਕਛ ਉਰੇ ਬੇਲਾ ਬਨ ਦਿਸ਼ਟਾਇ । 

ਤਿਹ ਸ਼ਿਕਾਰ ਖੋਲਯੋ ਪਰਭੂ ਜੀਵ ਜੈਤ ਬਹੁ ਘਾਇ ॥ 107 ॥ 

ਏਕ ਸਿਖ ਐਸੇ ਕਹਿਯੋ ਮੌਹਿ ਆਯੋ ਪ੍ਰਭੁ ਦੇਖ । 

ਗੋ ਹੱਤਿਆ ਦੋਖੀ” ਕਰਹਿ ਬਨ ਮਹਿ ਪਾਪੀ ਭੇਖ ।। 108 ॥ 

ਤੋਟਕ ਛੋਦ 

ਜਬ ਐਸ ਸਨੇ ਸਿਖ ਕੇ ਬਚਨੇ । ਗੁਰ ਚਿਤ ਕਰੋਧ ਬਡੋ ਰਚਨੰ । 
_ਤਿੰਹ ਕਉ ਅਗ ਰਾਖ ਸੁ ਜਾਤ ਭਏ । ਤ੍ਰਿੰਹ ਜੈਤਕ ਥੇ ਹਤ ਕੈ ਸੁ ਦਏ । 109॥ 


ਭੁ ਜਗ ਪ੍ਰਯਾਤ ਛਦ 
ਜਬੈ ਪਾਂਚ ਸਾਤੌ ਦਏ ਦੁਰਸ਼ਟ ਘਾਏ । ਸਨੋ ਦੀਨ ਦੌਖੀ ਤਬੈ ਅੰਰ ਆਏ । 
ਹੁਤੋ ਏਕ ਗਾਵੇ ਬਨੰ ਮਧ ਜਾਨੋ । ਜਬੈ ਦਸ਼ਟ ਪਾਪੀ ਨ ਪਾਪੰ ਸੌਕਾਨੋ ॥ 110 ॥ 
ਤਬੈ ਦੌਰ ਆਏ ਪਚਾਸੰ ਸੁ ਦੌਖੀ । ਹਨੇ ਤੀਰ ਗੌਲੀ ਕਰਹਿ ਮਾਰ ਚੌਖੀ । 
ਤਬੈ ਦੀਨਾ ਨਾਥ ਦਿਖੋ ਦੁਸ਼ਟ ਆਏ । ਹਨੇ ਤੀਰ ਤੀਖੇ ਕਈ ਦੁਸ਼ਟ ਆਏ ।111।। 
ਗਟਾ ਕਟ ਬਾਹੈ ਡਿੱਗੇ ਅੰਗ ਭੂਮੋ । ਬਡੇ ਘਾਇ ਲਾਗੇ ਡਿਗੇ ਪਾਂਪ ਝੁੰਮ । 
ਸਭੈ ਦੁਸ਼ਟ ਮਾਰੇ ਨਾ ਏਕੇ ਬਚਾਯੋ । ਤਿਨੈ ਝੰਡ ਬਾਸੈ ਸੁ ਆਗੇ ਲਗਾਯੇ ।॥ 112 ॥ 
ਸ ਆਰਨ ਬੀਚ ਭਈ ਔਸ ਜੁਆਲਾ । ਮਿਟਾ ਪਾਪ ਅਧੇਰ ਮਾਨੋ ਕਰਾਲਾ । 
ਅਮੈ ਦੇਵ ਦੇਖਿਓ ਪ੍ਰਕਾਸ ਸੁਹਾਏ । ਨਭੈ ਫੂਲ ਡਾਰਹਿਂ ਜਸੈ ਗੀਤ ਗਾਏ ॥ 113॥ 
ਦੌਹਰਾ' 
ਜਉ ਧੇਨ ਦੁਸ਼ਟਨ ਹਨੀ ਸੋ ਧਰ ਰੂਪ ਅਪਾਰ । 
'ਦਿਬ ਦੇਹ ਧਰ ਸੌ ਅਈ ਕ੍ਰਿਪਾ ਸਿੰਧ ਨਿਕਟਾਰ ।! 114 ॥ 


ਹਾਥ! ਜੌਰ ਬਿਨਤੀ ਕਰੀ ਮੈ ਹੂੰ ਭੂਮਿ ਅਨਾਥ । 

ਦੁਸ਼ਟ ਖੋਦ ਮੋ ਕਉ ਕਰਹਿ ਹਰੋਂ ਭਾਰ ਅਸਿ ਸਾਥ ॥ 115 '। 
ਛਪੇ 

ਧਰਯੋ ਰੂਪ ਤੁਮ ਆਪ ਭਾਰ ਧਰਨੀ ਕੇ ਹਰਤਾ । 

ਆਏ ਦੇਵ ਪ੍ਰਤਖ ਇੰਦ ਆਦਿਕ ਸ਼ਿਵ ਸਕਤਾ । 

ਕੀਨੀ ਖਿਨੈ ਅਪਾਰ ਹਰੋ ਪ੍ਰਭ ਪ੍ਰਿਥਮੀ ਗਰਤਾ । 

ਉਨ ਤੇ ਬਡੇਂ ਸਿਕੌਦ ਮਹਾਂ ਭੁਜ ਸਾਚ ਉਚਰਤਾ । 


ਪੀ 
ਸਮ ਪੋਥੀ ਸਤ £ਅ ਪੌਥੀ ਪਾਪੀ ?ਅ ਤੇ ਏ ਪੰਥੀ ਦੌਇ ਕਰ 


ਅਧਿਆਇ ਸੌਲਵਾਂ 583 


ਕਰੌ ਰਛ! ਪ੍ਰਿਥਮੀ ਪ੍ਰਭੂ ਪਾਪ ਭਾਰ ਤਤ ਛਿਨ ਹਰੋ । 
ਦੇਵ ਧੇਨ ਹਰਖਤ ਕਰੌ ਧਰਮ ਆਪ ਵਿਸਤ੍ਰਤ ਕਰੋਂ । 116 ।। 
ਸਵੇਯਾ 
ਬੈਠ ਸਨੇ ਸਭ ਦੇਵਨ ਕੇ ਤਬ ਬੋਲਤ ਭਏ ਦਯਾ ਸਿੰਧੂ ਮਰਾਰਾ । 
ਭਾਰ ਨਿਵਾਰ ਕਰਹੁੰ ਕਛੁ ਆਪ ਸੌ ਔਰ ਕਰਹੁ ਉਪਚਾਰ ਕਰਾਰਾ ।। 
ਰੂਪ ਧਰਹੁ ਦਸਵਾਂ” ਜਬਹੀ ਤਬ ਸਤਰ ਸੰਘਾਰ ਕਰਹੁੰ ਤਨ ਛਾਰਾਂ । 
ਪੰਥ ਬਨਾਇ ਹਨਾਇ ਮਲੌਛਨ ਰਛ ਕਰਹੂੰ ਧਰਨੀ ਹਰ ਭਾਰਾ । 117॥ 
ਚੌਪਈ 
ਅਜ ਬਚਨ ਜਬ ਦੇਵਨ ਸੁਨੰ । ਦੈ ਧੀਰਜ ਧਰਨੀ ਕੌ ਭਨੌ । 
ਅਬ ਤੁਮ ਧੀਰ ਧਰੌ ਅਰਗਾਈ । ਕਰਹੈ” ਸਤਿਗੁਰ ਤੋਹਿ ਸਹਾਈ ॥ 118 ॥ 
ਅਸਾਂ ਕਹਿ ਭਏ ਲੋਪ ਸਭ ਦੇਵਾ । ਗੋ ਤਨ ਧਰ ਨਿਜ ਰੂਪ ਅਭੇਂਵਾ । 
ਹਰਿਗੋਬਿੰਦ ਗੁਰ ਕੀਓ ਪਯਾਨਾ । ਰਮਦਾਸ ਓਰ ਭਾਖਤ ਗਥ ਨਾਨਾ ।। 1179 ॥ 
ਹਾਥ ਜੋਰ ਸਿਖ ਪੁਛਤ ਭਏ । ਮਹਾਰਾਜ ਕਿਆ ਕੰਤਕ ਨਏਂ । 
ਕੌ ਸੀ ਧੇਨ ਔਰ ਕੌ ਆਏ । ਕਿਪਾਸਿੰਧ ਹਮ ਭੇਦ ਨਾ ਪਾਏ॥ 120 ॥ 
ਸੀ ਮੁਖ ਕਹਿ ਜੋ ਧੇਨ ਹਤਾਈ । ਸੋ ਥੀ ਧਰਾ ਜਨਨਿ ਜਗ ਗਾਈ” । 
ਪਾਪ ਭਾਰ ਸਿਉ ਬਿਹਥਲ ਭਈ । ਧੋਨ ਰੂਪ ਧਰ ਸਨਮੁਖ ਅਈ ॥ 121 ॥ 
ਸਭੇ ਦੇਵ ਇਹ ਕਾਰਨ ਆਏ । ਹਰੋਂ ਭਾਰ ਧਰ ਅਸ ਫੁਰਮਾਏ । 
ਏ ਬਿਧ ਭਾਖਤ ਕਿ੍‌ਪਾ ਨਿਧਾਨਾ । ਰਮਦਾਸ ਮਾਹਿ ਪਹੁੰਚੇ ਸੁਖ ਖਾਨਾ । 122 ॥ 
ਦੌਹਰਾ 
ਸਾਹਿਬ ਭਾਨੇ ਪਾਸ ਤਬ ਸਤਿਗੁਰ ਅਏ ਉਦਾਰ । 
ਕੌਨ ਕਵੀ ਉਸਤਤਿ ਕਰੇ ਮੂਰਤ ਅਪਰ ਅਪਾਰ ॥ 123 । 
ਦੇਖ ਉਠਿਯੋ ਭਾਨਾ ਤਬੈ ਸਾਹਿਬ ਸ੍ਰੀ ਗੁਰ ਚੀਨ । 
ਨਿਜ ਆਸਨ ਤਬ ਛੋਰਿਯੋ ਪਗ ਬੰਦਨ ਪੁਨ ਕੀਨ ॥ 124 ॥ 
ਚੰਪਈ 
ਇਕ ਆਸਨ ਪਰ ਦੌਉ ਬੈਠਾਏ । ਚਰਚਾ ਕਰਤ ਬਹੁਤ ਸੁਖ ਪਾਏ” । 
ਸਾਹਿਬ ਭਾਲੇ ਬਚਨ ਉਚਾਰਾ । ਕਹੋਂ ਪ੍ਰਭੂ ਕਸ ਖੇਲ ਸ਼ਿਕਾਰਾ ॥ 322 ॥ 
ਸੀ ਗੁਰ ਤਬ ਸਭ ਬਾਤ ਉਚਾਰੀ । ਜਿਹ ਬਿਧ ਬਨ ਮਹਿ ਸਤ ਸੈਘਾਰੀ । 
ਸਨ ਕਰ ਭਾਨੇ ਹਰਖ ਧਰਾਯੋਂ । ਕ੍੍‌ਿਪਾਸਿਧੁ ਚਰਨਨ ਲਪਟਾਯੇ ॥ 129 ॥ 
ਪਰਸਪਰ ਸੌਦਰ ਬਾਤ ਉਚਾਰੀ । ਸੰਗਤਿ ਸਭ ਧੰਨ ਧੰਨ ਉਚਾਰੀ । 
ਪਨ ਸਤਿਗੁਰ ਨਿਜ ਡੋਰੇ ਆਏ । ਦਿਨ ਪਤਿ ਲੋਪ ਨਿਸਾ£ ਪ੍ਰਗਟਾਏ ॥ 127 ॥ 


1੦ ਮੌਬੀ ਰਛਯਾ 'ਇ ਪੋਥੀ ਦਸਮ “ਅ ਪੋਥੀ ਇਮ “ਅੰ ਪੋਥੀ ਮਾਈ $ਅ ਤੋ  ਪੌਥੀ ਹਹਖਏਂ 62 ਪ੍ਰ) 
ਨਿਦਪਤਿ 


584 ਗੁਰ ਬਿਲਾਸ ਧਾਤਸ਼'ਹੀ ੬ 


ਰਾਕਾ ਪਤਿ ਯੁਤ ਸੈਨ ਸੁਹਾਈ । ਬਿਚਰਹਿ ਨਿਸਚਰ ਜੀਵਨ ਖਾਈ । 

ਪੁਨ ਦਿਨ ਪਤਿ ਨਿਜ ਤਖਤ ਸੁਹਾਯੋ । ਜਰੀ ਸਿਪਰ ਧਰ ਮੁਖ ਸੁਖ ਪਾਯੋ ।। 128।। 
ਦੋਹਰਾ 

ਭਾਜ ਗਏ ਨਿਸਚਰ ਸਭੈ ਨਿਸ ਪਤਿ ਲੌਪ ਦਿਖਾਇ । 

ਨਿਜ ਨਿਜ ਕਾਰਜ ਸਭ ਲਗੇ ਜਗਤ ਲੌਕ ਸੁਖ ਪਾਇ।। 129॥ 


ਕੈਡਲੀਆ 
ਸਭ ਸਿਖ ਤਬ ਇਕਠੇ ਭਏ ਸਤਿਗੁਰ ਲਾਇ ਦਿਵਾਨ । 
ਸੀ ਮੁਖ ਸਿਉ ਐਸੇ ਰਰਿਓ ਸੁਨੋ ਸਭੇ ਦੈ ਕਾਨ । 
ਸਨੋ ਸਭੈ ਦੈ ਕਾਨ ਚਲੈ ਹਮ ਪਰ ਕਰਤਾਰੈ । 
ਗੁਰ ਨਾਨਕ ਅਸਥਾਨ ਜਾਨ ਰਾਵੀ ਨਿਕਟਾਰੇ । 
ਚਲੋ ਦਰਸ਼ ਕਰ ਤਾਂਹਿ ਜਨਮ ਸਫਲਾ ਨਿਜ ਕਰੀਏ । 
ਕਰ ਬੋਦਨ ਬਹੁ ਬਾਰ ਚਰਨ ਰਜ ਮਸਤਕ ਧਰੀਏ ॥ 130 ॥ 

ਚੌਪਈ 
ਐਸੇ ਕਹਿ ਗੁਰ ਕੀਨ ਪਿਆਨਾ । ਸਾਹਿਬ ਭਾਨਾ ਸਾਥ ਸਿਧਾਨਾ । 
ਭਾਈ ਗੁਰਦਾਸ ਸੁ ਸਿਖ ਅਪਾਰਾ । ਗੁਰਸੈਗਿ ਚਲੈ ਦਰਸ ਕਰਤਾਰਾ ॥ 131 ॥ 
ਰਾਂਵੀ ਲਾਂਘ ਸੁ ਪਹੁੰਚੇ ਤਹਾਂ । ਗੁਰ ਨਾਨਕ ਕਾ ਅਸਥਲਾ ਜਹਾਂ । 
ਪੁਸਾਦਿ ਭੇਟ ਧਰ ਬਿਨਤ ਉਚਾਰੀ । ਹਾਥ ਜੌਰ ਗਰਿ ਅੰਚਰ ਡਾਰੀ ॥ 132 ॥ 
ਪ੍ਰਕਰਮਾ ਕਰ ਤਬ ਦਰਸ਼ਨ ਪਾਏ । ਗੁਰ ਅੰਗਦ ਜਹਿੰ ਤਿਲਕ ਕਰਾਏ । 
ਤਿੰਹ ਮੰਜੀ ਕਾ ਦਰਸ਼ਨ ਪਾਯੋ । ਪਰਕਮਾ ਕੀਨ ਧੰਨ” ਮੁਖ ਗਾਯੋ 1 133 ॥ 
ਬਾਰੰਬਾਰ ਬੋਦਨਾ ਕੀਨੀ । ਦਰਸ਼ਨ ਕਰਿ ਮਨ ਆਨੰਦ ਲੀਨੀ । 
ਬਾਂਗ ਮਧ ਪ੍ਰਭਿ ਡੋਰ ਲਗਾਏ । ਹਰਿ ਗੋਬਿੰਦ ਗੁਰ ਅਤਿ ਸੁਖ ਪਾਏ ।। 134॥ 
ਦੋਹਰਾ 

ਧਰਮ ਚੋਦ ਆਯੋ ਤਹਾਂ ਪੌਤਾ ਨਾਨਕ ਕੇਰ । 
ਕ੍ਰਿਪਾਸਿੰਧ ਗੁਰ ਤਬ ਉਠੇ ਤਾਂ ਕੌ ਆਵਨ ਹੇਰ ॥ 135 ॥ 

_ਅੜਿਲ 
ਧਰਮ ਸਸੀ? ਕੇ ਚਰਨ ਸੀ ਗੁਰ ਜਬ ਗਹੇ । 
ਨਿਜ ਆਸਨ ਬੈਠਾਇ ਨਿੰਮ ਹੁਇ ਬਚ ਕਹੇਂ । 
ਤੋਰ ਦਰਸ ਕੇ ਕਾਜ ਅਏ ਸੁਖ ਮਾਨ ਕੰ। 
ਹੋ ਚਰਨ ਕਮਲ ਤੋਰ ਪਰਸ ਦੁਖ ਸਭ ਹਾਨ ਕੈ ! 136 । 





ਪਮ ਪੋਰੀ ਅਜਥਾਨ “ ਪੰਥੀ ਜਸ _ਅ ਪੌਥੀ ਚੰਦ 


ਅਧਿਆਇ ਸੌਲਵਾਂ 585 


ਕੰਡਲੀਆ' ਛੋਦ 

ਧਰਮ ਚੋਦ ਸੌਗ ਜੇ ਅਏ ਬੇਦੀ ਬੋਸ ਉਦਾਰ । 

ਸਭ ਕੌ ਗੁਰ ਬੈਦਨ ਕਰੀ ਸਮਝ' ਗੁਰੂ ਪਰਿਵਾਰ । 

ਸਮਝੇ ਗੁਰੂ ਪਰਿਵਾਰ ਭਾਂਤ ਬਹੁ ਬਿਨਤੀ ਕੀਨੀ । 

ਸਭਹਨ ਕੀਨ ਪ੍ਰਨਾਮ ਜੇਉ ਗੁਰ ਸੌਗ ਪ੍ਰਥੀਨੀ । 

ਦਾਹਨਿ ਦਿਸ ਗੁਰ ਕੇਰ ਧਰਮ ਚੋਦ ਤਬੈ ਬਿਠਾਏ । 

ਬਾਂਵੇ ਭਾਨਾ ਰਾਜ ਗੁਰੂ ਮਧ ਸੌਭਾ ਪਾਏ ॥ 137। 
ਦਹਰਾ 

ਚਾਰ ਘਰੀ ਦਿਨ ਜਬ ਅਯੋਂ ਕੀਰਤਨ ਹੌਤ ਅਪਾਰ । 

ਰਾਮ ਕਲੀ ਕੀ ਵਾਰ ਕੀ ਪੌੜੀ ਕੀਨ ਉਚਾਰ ।। 138 ।. 

ਸਭ ਮਿਲ ਗਾਵਤ ਪ੍ਰੀਤਿ ਸਿਉ” ਰਾਗੀ ਪੰੜੀ ਲਾਇ । 

ਜਾਂ ਸੁਧਿਓ ਲਹਿਣਾ ਟਿਕਿਓ ਗੁਰ ਨਾਨਕ ਸੁਖਦਾਇ ।। 139 ॥ 
ਚੌਪਈ 

ਸਾਹਿਬ ਭਾਨੇ ਬਾਤ ਉਚਾਰੀ । ਹਾਥ ਜੋਰ ਸੀ ਗੁਰ ਨਿਕਟਾਰੀ । 

ਦੀਨਾ ਨਾਥ ਦਯਾ ਤਮ ਕਰੋਂ । ਸੈਸਾ ਭਯੋ ਤਾਂਹਿ ਪਰਹਰੋ ॥ 140 । 

ਯਾਹਿ ਅਰਥ ਮੈ ਸਮਝੋ ਨਾਹੀ । ਟਿਕਿਓ ਲਹਿਣਾ ਸੁਧ ਕਰਾਈ । 

ਯਹਿ ਸੋਸਾ ਹਤ ਕਰੋ ਨਿਹਾਲ । ਤੁਮ ਸਤਿਗੁਰ ਸਦਿ ਸਦਾ ਕਿਪਾਲ ।। 141 ॥ 
ਸਵੇਯਾ 

ਭਾਨੋ ਕੇ ਬੈਨ ਸਨੇ ਜਬ ਹੀ ਗੁਰ ਬੋਲ ਤਬ ਅਸ ਬੰਨ ਉਚਾਰੇ । 

ਧਰਮ ਸਸੀ ਤਨ ਹੇਰ ਦਯਾਨਿਧ ਐਸ ਕਹਿਓ ਸਨੀਏ ਨਿਰਧਾਰੇ । 

ਤੁਮਰੇ ਗਿਹ ਕੀ ਇਹ ਬਾਤ ਪ੍ਰਭੂ ਤਮ ਯਾਂਹਿ ਕੌ ਅਰਥ ਕਰੋਂ ਸੁਖ ਕਾਰੇ । 

ਧਰਮ ਸਸੀ ਮੁਖ ਪੰਕਜ! ਤੇ ਇਹ ਭਾਂਤ ਕਹਿਯੋ ਤੁਮ ਜਾਨਨਹਾਰੇ ॥ 142 ॥ 
ਦੋਹਰਾ 

ਫਿਰ ਸਤਿਗੁਰ ਔਸੋ ਕਹਾ ਆਪ ਕਹੋ ਨਿਰਧਾਂਰ । 

ਸਧ ਲਹਿਣਾ ਕੌਸੇ ਕੀਯੋ ਤਿਲਕ ਦੀਨ ਕਰਤਾਰ ।। 143 ।। 

ਰ ਸੋਰਠਾ ਰ 

ਧਰਮ ਸਸੀ ਸੁਖ ਮਾਨ ਹਾਥ ਜੋਰ ਬਿਨਤੀ ਕਰੀ । . 

ਸੁਨੋ ਪ੍ਰਭੁ ਸੁਖ ਖਾਨ ਜੈਸੇ ਪਿਤ ਤੇ ਮੈਂ ਸੁਨਯੋ ॥ 144 ॥ 
ਚੰਪਈ 

ਬੈਸਨੋ ਦੇਵੀ ਕਾ ਸੋਗ ਆਯੋ । ਗੁਰ ਨਾਨਕ ਕਾ ਦਰਸ਼ਨ ਪਾਯੋ । 

ਇਹ ਥਾਂ ਰੈਨ ਬਸੈ ਤਿੰਹ ਲੌਗਾ । ਧਾਰ ਅਨੰਦ ਤਜੈ ਸਭ ਸੋਗਾ।॥ 145॥ 





੬% ਪੌਥੀ] ਮਾਂਠ $ਅ ਪੌਥੀ ਯੁਤ ਐਅ ਤੇ ਏ ਖੌਥੀ ਚੰਦ “ਅ ਪੌਥੀ ਮੁ ਖਾਰਬਿੰਦ 


586 ਗੁਰ ਬਿਲਾਸ ਪਾਤਸ਼ਾਹੀ ੬ 


ਲਹਣਾ ਨਾਮ ਤਿ੍‌ਹਣ ਤਿਹ ਜਾਤ । ਸੀ ਗੁਰ ਨਿਕਟ ਰਹਿਯੋ ਤਜ ਤਾਤੇ । 

ਨਿਜ ਨਿਜ ਆਸ੍ਮ ਨਿਸ ਸਬ ਰਹੇ । ਲਹਿਣੈ ਮਨ ਮਹਿ ਆਨੰਦ ਲਹੇ ॥ 146 ।। 

ਸਾਰੀ ਨਿਸਾ ਦਰਸ ਗਰ ਕੀਨੋ । ਜਾਗਤ ਰਹਿਯੋਂ ਨੀਦ ਨਹਿ ਲੀਨੋਂ । 

ਪਾਛੇ ਰਾਤ ਪਹਿਰ ਜਬ ਰਹੀ । ਬਾਰ ਬੁਹਾਰਤ ਨਾਰੀ ਲਹੀ। 1471 

ਸ੍ਰੰਦਰ ਰੂਪ ਨਿਕੇਤ ਨਿਹਾਰਾ । ਪੂਛਿਓ ਕੌ ਹੈ ਕਹੁ ਵਿਵਹਾਰਾ । 

ਤਥ ਦੇਵੀ ਮੁਖ ਬਚਨ ਪ੍ਰਕਾਸੀ । ਗੁਰ ਨਾਨਕ ਕੀ ਮੈ ਹੋ ਦਾਸੀ । 148 ॥ 
ਦੌਹਰਾ 

ਜਿਹ ਦਰਸ਼ਨ ਚਾਲ ਤਮੇ ਸੋ ਮਮ ਇਹਾਂ ਬੁਹਾਰ । 

ਆਦਿ ਨਾਰਾਇਨ ਬਪੁ ਧਰ ਖੇਲਤ ਇਹ ਸੁਖ ਕਾਰ॥ 149॥ 

ਚਰਨ ਕਮਲ ਰਜ ਸਿਰ ਧਰੂ ਗੁਰ ਨਾਨਕ ਕੀ ਆਇ । 

ਬਾਰ ਬ੍ਹਾਰੋ` ਨਿਤ ਹੀ ਜਨਮ ਸਫਲ ਨਿਜ ਪਾਇ ।। 150 ।॥ 


ਰਸਾਵਲ ਛੋਦ 
ਇਮ ਬੈਨ ਗਾਏ । ਸੁ ਦੇਵੀ ਸੁਨਾਏ । 


ਸਨੋ ਸੋਤ ਭਾਈ । ਸੁ ਚਿਤ ਲਗਾਈ ॥ 151 ॥ 
ਗੁਰੂ ਸੇਵ ਕੀਜੇ । ਬਡੇ ਜਸ ਲੀਜੇ । 

ਜੋਈ ਸੇਵ ਪਾਏ । ਸੁ ਜਨਮ ਨ ਆਏ ।॥ 152॥ 
ਸੋ 


ਮੈ” ਹੂੰ ਪ੍ਰਸੈਨੋ । ਕਹੋ” ਤਾਸ ਧੋਨੰ । 
ਸੰ ਬੈਨ ਗੋਈ । ਸੁ ਦੇਵੀ [ਲੋਪੋਈ|।। 153 ॥ 
ਚੌਪਈ 
ਤਬ ਲਹਿਣੇ ਮਨ ਆਨੰਦ ਪਾਈ । ਕਰੋ" ਸੋਵ ਸਤਿਗੁਰ ਮਨ ਲਾਈ ।. 
ਤਾਤ ਮਾਤ ਕਾ ਸੈਗਿ ਤਜਾਯੋ । ਗੁਰ ਨਾਨਕ ਕੇ ਨਿਕਟ ਰਹਾਯੌਂ ॥ 154 ॥ 
ਪ੍ਰਾਤ ਹੋਤ ਤਬ ਸੈਗਿ ਸਿਧਾਰਾ । ਸ੍ਰੀ ਦੇਵੀ ਕੇ ਦਰਸ ਉਂਦਾਰਾ । 
ਇਕ ਚਿਤ ਲੈਹਣਾ ਸੇਵ ਕਮਾਵੈ । ਗੁਰੂ ਨਾਨਕ ਕੌ ਬਹੁਤ ਰਿਝਾਵੈ ।। 155 ॥ 
ਬੜੀ ਮਾਤ ਜੌ ਹਮਰੀ ਦਾਦੀ । ਦੇਖ ਸੇਵ ਇਸ ਸੋ ਬਿਸਮਾਦੀ । 
ਸਰੀ ਗੁਰੂ ਨਾਨਕ ਨਿਕਟ ਸੁ ਜਾਏ । ਹਾਥ ਜੋਰ ਅਸ ਬਚਨ ਸੁਨਾਏ ॥ 156 ॥ 
ਮਹਾਰਾਜ ਕਰੀਏ ਇਹ ਦਾਤ । ਦੌਖ ਦਰਿਦ ਨਿਜ ਤਨ ਬਖਯਾਤ । 
ਨਿਜ ਸਤ ਕੌ ਗੁਰਿਆਈ ਦੀਜੈ । ਜਗਤ ਬੀਚ ਤੁਮ ਬਡ ਜਸ ਲੀਜੈ ॥ 157 ॥ 
ਦੌਹਰਾ 
ਯਹਿ ਖਤੀ ਸੋ ਹਿਤ ਕਰੋ ਸੁਤ ਸਿਉਂ ਨੇਹੁ ਨ ਧਾਰ । 
ਸੈ? ਮਨ ਮੈ ਬਿਸਮੈ' ਭਈ ਕਿਯਾ ਕੌਤਕ ਕਰਤਾਰ । 158 ॥ 


ਅ ਪੌਥੀ ਵਿਚੋਂ ਅ ਪੋਥੀ ਹਉ 


ਅਧਿਆਦਿ ਸੌਲਵਾਂ 587 


ਚੌਪਈ 
ਏਕ ਦਿਵਸ ਗੁਰੁ ਅਵਸਰ ਪਾਈ । ਦਾਦੀ ਸਾਥ ਲੀਨ ਹਰਖਾਈ । 
ਸਤ ਸੇਵਕ ਸਭ ਹੀ ਸੰਗ ਲੀਨੇਂ । ਨਿਜ ਇਛਾ ਗੁਰੁ ਪਿਆਨਾ ਕੀਨੇ ॥ 159 ॥ 
ਚਲਤ ਚਲਤ ਗੁਰੁ ਇਹ ਠਾਂ ਆਏ । ਬਡ ਉਜਾੜ ਸਭ ਹੀ ਸਮ ਪਾਏ । 
ਪਾਂਚ ਕੌਸ ਇਹ ਪੁਰ ਤੈ ਜਾਨ । ਬੈਠੇ ਕ੍ਰਿਪਾ ਕਰਤ ਸੁਖ ਮਾਨ ॥ 160 ॥ 
ਮੈਗਤਿ ਥੀ ਖੁਦਿਆ ਜੁਤ ਭਾਰੀ । ਸਭ ਮਿਲ ਐਸੇ ਕੀਨ ਪੁਕਾਰੀ । 
ਚਲੋ ਨਗਰ ਪੁਰ ਭੋਜਨ ਲੋਵੋ । ਨਹੀ ਤਾਂ ਹਮ ਕੌ ਇਹ ਨਾਂ ਦੇਵੋ ।। 161 ॥ 
ਗੁਰੁ ਨਾਨਕ ਸ੍ਰੀ ਚੋਦ ਸਿਉਂ ਕਹਾਂ । ਚੜੇ ਬਿਰਛ ਪਰ ਭੌਜਨ ਲਹਾਂ । 
ਸੀ ਚੋਦ ਐਸੇ ਤਬ ਭਾਖਿਯੋ । ਬਿਰਛ ਪਰ ਸ਼ੂਲ ਨ ਭੋਜਨ ਰਾਥਿਯੋਂ । 162 ॥ 
ਦੋਹਰਾ 
ਤਨ ਮਹਿ ਅਤਿ ਖੁਧਿਆ ਭਈ ਚਲੋਂ ਪੁਰੀ ਕੇ ਮਾਂਹਿ । 
ਬਾਵਰ ਜਿਉ' ਬਾਤਾਂ ਕਰੈ ਕਿਕਰ ਫਲ ਕੌ ਖਾਂਹਿ ॥ 163 ॥ 
ਸੀ ਗੁਰੂ ਨਾਨਕ ਤਬ ਕਹਾਂ ਲਖਮੀ ਦਾਸ ਨਿਹਾਰ । 
ਯਾਹਿ ਬਿਰਛ ਪਰ ਤਮ ਚੜੋ ਭੋਜਨ ਲੋਹੁ ਉਤਾਰ ॥ 164 ॥ 
ਚੌਪਈ] 
ਮਰੇ ਪਿਤ ਭੀ ਐਸੇ ਕਹਾ ।। ਕੌਨ ਪਕਾਵਤ ਬਿਰਛ ਪਰ ਲਹਾਂ । 
ਕਿਕਰ ਸੁਲੀ ਫਲ ਦਿਸ਼ਟਾਵਹਿ । ਕਹੁ ਤੌ ਭੌਜਨ ਕਹਿੰ ਤੇ ਲਿਆਵਹਿ ॥ 165 ॥ 
ਤਮ ਤੌ ਬੋਪੁਰਵਾਹੀ ਕਰਹੋਂ । ਕਿਕਰ ਫਲ ਭੰਜਨ ਲੈ ਕਰਹੰ । 
ਹਮਕੌ ਖੁਦਿਆ ਅਧਿਕ ਸਤਾਵੇ" । ਚਲੋ ਨਗਰ ਸਭ ਭੋਜਨ ਖਾਵੇ” ॥ 166 ॥ 
ਦਹ ਸੁਤਨ ਨਿਜ ਬਚਨ ਨ ਮਾਨੇ । ਮਮ ਦਾਦੀ ਕੌ ਗੁਰੂ ਬਖਾਨੇ । 
ਦੇਖੋ ਬਚਨ ਹਮਾਰੇ ਫੋਰੇ । ਸਨਮੁਖ ਉਤ੍੍‌ ਦੇਵਤ ਮੌਰੇ ।। 167 ॥ 
ਦੌਹਰਾ 
ਗੁਰੁ ਨਾਨਕ ਭਾਖਿਯੋ ਬਚਨ ਲਹਿਣੇ ਕਉਂ ਸਮਝਾਇ । 
ਪੁਰਖਾ ਯਾਂ ਪਰ ਤੁਮ ਚੜੋਂ ਭੌਜਨ ਦੇਹੁ ਮਹਾਇ ॥ 168 ॥ 
ਸੋਰਠਾਂ 
ਸੀ ਗੁਰ ਬਚਨ ਸੁਨਾਇ ਤਾਤਕਾਲ ਲਹਿਣਾ ਉਠਿਯੋ । 
_ਪੁੰਗਤਿ ਸਭਨ ਸ਼ੋਲੀ/ਇ ਬਿਰਛ ਚੌਫੇਰੇ ਤਾਂ ਸਮ । 169 , 
ਚੌਪਈ 
ਧਾਇ ਚੜਿਓ ਲਹਿਣਾ ਕਿਕਰ ਕੇ । ਚਰਨ ਕਮਲ ਮਨ ਮਹਿ ਧਰ ਗੁਰ ਕੇ । 
ਦੀਓ ਹਲੂਣਾ ਅਤਿ ਬਲਿ ਪਾਂਈ ॥ ਬਿਰਛ ਤੇ ਭੌਜਨ ਧਾਵਤ ਆਈ ।। 170। 





੬ਟ ਪੰਥੀ ਸਾਹਮਨ 


588 ਗੁਰ ਬਿਲਾਸ ਪਾਤਸ਼ਾਹੀ ੬ 


ਜਿੰਹ ਜਿੰਹ ਜੈਸੀ ਇਛਾ ਕਰੀ । ਤਿੰਹ ਕਰ ਭੋਜਨ ਤੈਸਾ ਪਰੀ । 
ਕਿਨਹੂੰ ਚਾਵਲ ਔਰ ਕੜਾਹਾ । ਮਾਸ” ਪ੍ਰਸਾਦਿ ਦਾਲ ਕਿਨ ਚਾਹਾ ।। 171 ॥ 
ਭੋਜਨ ਕਰਤ ਤ੍ਰਿਪਤਿ ਸਭ ਭਏ । ਜਨ ਮਿਜਮਾਨੀ ਕਿਕਰ ਦਏ । 
ਕਮਧੇਨੁ ਜਨ ਰੂਪ ਸੁਹਾਈ । ਗੁਰ ਨਾਨਕ ਗਥ ਲਖੀ ਨਾ ਜਾਈ ॥ 172 ॥ 
ਲਹਿਣਾ ਉਤਰ ਚਰਨ ਗੁਰੁ ਪਰਾ । ਸਭ ਸੰਗਤਿ ਮਨ ਬਿਸਮੈਂ' ਧਰਾ । 
ਪੁਨਹ ਕਰਤਾਰ ਪੁਰੇ ਗੁਰ ਆਏ । ਨਰਅਨ ਹਾਰ ਚਰਿਤ ਸੁਖਦਾਏ।। 173 ॥ 
ਦ ਹਰਾ ਰ 
ਇਹੁ ਪ੍ਰਸੰਗ” ਪਰਰਨ ਭਯੋ ਔਰ ਸੁਨੋ ਨਿਰਧਾਰ । 
ਪੱਖ ਰੁਤ ਆਈ ਤਬੈ ਸਤਿਗੁਰ ਕੀਨ ਉਚਾਰ ॥ 174 ॥ 
ਰ ਚੌਪਈ 
ਏਕ ਪਰੀਖਯਾ ਐਸੀ ਕੀਨੀ । ਅਬ ਕਰਹੋ ਇਕ ਔਰ ਨਵੀਨੀ । 
ਤਬ ਲੰ ਪਰੀ ਰੈਨ ਘਟ ਆਈ । ਬਿਜਲੀ ਚਮਕ ਬਡੀ ਛਬਿ ਦਾਈ ॥ 175॥ 
ਛਮ ਛਮ ਬਰਖਾ ਹੋਤ ਅਪਾਰਾ । ਤੀਖਨਿ ਪਵਨ ਚਲਤ ਭੈਕਾਰਾ । 
ਬੜੇ ਨਿਵਡ ਤਮ ਦ੍ਰਿਸ਼ਟ ਨਾ ਆਈ । ਗੁਰੂ ਨਾਨਕ ਮਨ ਐਸੇ ਭਾਈ ॥ 176 ॥ 
ਰ ਦੋਹਰਾ 
ਜਬੈ ਰੈਨ ਆਧੀ ਗਈ ਸ੍ਰੀ ਗੁਰ ਨੈਨ ਨਿਹਾਰ ! 
ਸ੍ਰੀ ਸਸਿ ਨਿਕਟਿ ਨਿਹਾਰ ਕੈ ਐਸੇ ਕੀਨ ਉਚਾਰ ॥ 177 ॥ 
ਬਸਤ੍‌ ਹਮਾਰੇ ਮੈਲੇ ਹੈ' ਜਾਵੇਂ ਧੋਇ ਲਿਆਇ । 
ਮਮ ਤਾਯਾ ਬੋਲਿਓ ਤਬੈ ਨਿਸ ਅੰਧੇਰ ਬਿਹਾਇ ॥। 178 । 
ਸਵੈਯ” 
ਹੌਤ ਪਰਾਤ ਬੁਲਾਇ ਕੌ ਧੋਬਨ ਲੇਹੁ ਧੁਵਾਇ ਅਬੈ ਕਿਮ ਜਾਵਹਿੰ । 
ਕਾਲੀ ਨਿਸਾ ਬਰਖਾ ਅਤਿ ਹੋਵਤ ਚੌਰ ਮਿਲੈ ਕੋਉ ਖੋਸ ਲੈ ਜਾਵਹਿੰ । 
ਮੋਰ ਪਿਤਾ ਕੌ ਬੁਲਾਇ ਕੈ ਸ੍ਰੀ ਗਰ ਐਸ ਕਹਿਯੋ ਸੁਤ ਧੋਇ ਲੈ ਆਵਹਿੰ । 
ਮਰ ਪਿਤਾ ਤਬ ਐਸ ਕਹਿਯੋ ਮੈ” ਜਾਂਉ” ਤਬੈ ਜਬ ਰੈਨ ਬਿਹਾਵਿਹਿਂ ॥ 179॥ 
ਚੌਪਈ 
ਪੁਨ ਲਹਣੇ ਕੋ ਨਿਕਟ ਬੁਲਾਈ । ਸਤਿਗਰ ਕਹਾ ਨਿਕਟ ਸਮਝਾਈ । 
ਪੁਰਖਾ ਬਸਤ੍ਰ ਧੋਇ ਤੁਮ ਲਿਆਵਉ । ਮਨ ਬਾਂਛਤ ਫਲ ਸਭ ਤੁਮ ਪਾਵਉ” ।180॥ 
ਸਤਿ ਬਚਨ ਕਹਿ ਤਤ ਛਿਨ ਗਯੋ । ਆਗੋ ਐਸ ਨਿਹਾਰਤ ਭਯੋ । 
ਦਿਵਸ ਦੁਪਹਿਰ ਸੜਤ ਪਗ ਭਾਰੀ । ਬਸਤ ਧੋਇ ਗੁਰ ਉਪਮ ਉਚਾਰੀ ।। 181 ॥ 


ਦ ਪੌਥ1 ਮ੮$ _£% ਧੋਥੀ ਗਾਬਾ . “% ਪੌਥੀ ਚੰਦ _“ਅ ਧੋਥੀ ਕਾਲ 


ਅਧਿਆਇ ਸੌਲਵਾਂ 58 


ਬਸਤ ਧੌਇ ਨਿਜ ਡੇਰੇ ਆਯੋਂ । ਅਰਧ ਨਿਸਾ ਦਿਖ ਮਨਿ ਬਿਸਮਾਯੋਂ । 

ਪਿਖ ਗੁਰ ਨਾਨਕ ਕੀਓ ਅਨੰਦਾਂ “ਸਤ ਕਉ ਕਹਾ ਦੇਖ ਸਰੀ ਚੋਦਾ ॥ 182।। 

ਤਬ ਲਹਿਣਾ ਗੁਰ ਚਰਨਨ ਪਰੇ । ਬਸਤ੍ਰ ਸਭੈ ਗੁਰ ਆਗੇ ਧਰੇ । 

ਮਮ ਦਾਦੀ ਕਉ ਸੀ ਗੁਰ ਭਾਖੀ । ਦੇਖੀ ਇਹ" ਪੁਤ੍ਰਨ ਕੀ ਸਾਖੀ॥ 183 ॥ 
ਦਹਰਾ 

ਧੁਰਮ ਚੈਦ ਐਸੇ ਕਹਿਯੋ ਦੋਇ ਬਾਤ ਇਮ ਕੀਨ । 

ਕਿਤਕ ਦਿਵਸ ਬੀਤੇ ਜਬੈ ਅੰਰ ਪਰੀਖਯਾ ਲੀਨ ।! 184 ।। 

ਏਕ ਦਿਵਸ ਸੀ ਸਤਿਗੁਰੂ ਸਰਬ ਕਲਾ ਸਮਰਥ । 

ਗੁਰ ਨਾਨਕ ਨਿਜ ਮੌਜ ਮਹਿ ਲੀਨ ਕਟਰਾ ਹਥ ।। 185 [1 


ਚੌਪਈ 
ਸਤ ਸੋਵਕ ਨਿਜ ਸੋਗ ਸ਼ ਲੀਨੇ । ਨਿਜ ਇਛਾ ਮਹਿ ਪਯਾਨਾ ਕੀਨੇ । 
ਚਲਤ ਚਲਤ ਪੁਨ ਆਏ ਤਹਾਂ । ਬਹੂਤ ਮਲੀਨ [ਚਲਹਾ[” ਥਾ ਜਹਾਂ ॥ 186 ॥ 
ਅਤਿ ਮਲੀਨ ਦੰਰਗੌਧ ਬਹੁ ਆਵੈ । ਨਾਸ ਮੂੰਦ ਕਰ ਜੀਵ ਲੰਘਾਵੋ । 
ਗੁਰ ਨਾਨਕ ਤਹਿ ਨਿਕਟਿ ਖਰੋਂ£ਂ । ਜੱਲ ਮਲੀਨ ਜਾਤ 'ਨਹਿੰ ਜੋਏ ।। 187 ॥ 
ਤਾਂ ਮੈ' ਦੀਨ ਕਟੌਰਾ ਡਾਰੇ । ਸੀ ਚੈਦ ਕਉ ਗੁਰ ਬੈਨ ਉਚਾਰੇ । 
ਕਾਢ ਕਟੌਰਾ ਅਬਹੀ ਲਿਆਵੇ । ਮੁਖ ਮਾਂਗਯੋ ਬਰ ਤੁਰਤ ਸੁ ਪਾਵੇ ।। 188 ॥ 
ਤੋ ਤਿਨ ਕਹਾ ਇਹ ਚਲਹਾ ਮਲੀਨ । ਅਰ ਮਮ ਬਸਤ੍੍‌ ਹੋਹਿ ਸੋ ਖੀਨ । 
ਕਛਕ ਦਰਬ ਦੈ ਅਭੈ ਕਢਾਵਉ” । ਇਸ ਕੇ ਨਿਕਟ” ਨਾ ਹਉ ਕਥਿ ਜਾਵਉ” ।489॥ 
ਦੋਹਰਾ 
ਛਤੀ ਹਮਰੀ ਬੈਸ ਹੈ ਹਮ ਤੁਮਰੇ ਪੁਤ ਉਦਾਰ । 
ਚਲਹਾ ਮਲੀਨ ਦੁਰਗੈਧ ਬਹੁ ਇਹੁ ਤਉ ਕਾਮ ਗਵਾਰ ।। 190 ॥ 
ਮੋਰੇ ਪਿਤ ਕੋ ਗੁਰ ਕਹਾ ਐਸੇ ਬਚਨ ਸੁਨਾਇ । 
ਹੋ ਸੁਤ ਇਹ ਛੰਨਾ ਕਢੋ ਮਨ ਮਹਿ ਹਰਖ ਧਰਾਇ ॥ 191 । 
ਚੌਪਈ 
ਮੋਰੇ ਪਿਤ ਭੀ ਐਸ ਪ੍ਰਕਾਸਾ । ਲੋਰੁ ਕਢਾਇ ਆਇ ਕੌਂ ਦਾਸਾ । 
ਤਮ ਤੋਂ ਬੇਪ੍ਰਵਾਹ ਕਹਾਵੇ । ਮਲੀਨ ਚਲੌਹੁ ਮਹਿ ਹਮ ਕੇ ਪਾਵੇ ॥ 192 । 
ਗੁਰ ਨਾਨਕ ਤਬ ਐਸ ਬਿਚਾਰੀ । ਲਹਿਣੇ ਓਰ ਕਟਾਖ ਨਿਹਾਗੀ । 
ਲਹਿਨਾ ਦੇਖ ਕਟਾਖ ਗੁਰ ਕੇਰੇ । ਪਰਾ ਦੌਰ ਕਛਹ ਲਾਇ ਨ ਦੇਰੇ॥ 193 ॥ 
ਪੁਸ਼ਾਕ ਤਾਂਹਿ ਬਰੁ ਮੌਲ ਧਰਾਈ । ਤਾਂਹਿ ਸੈਕ ਕਛ੍ਹ ਚਿਤ ਨ ਲਿਆਈ । 
ਟੁਬੀ ਲਾਇ£ ਕਟੌਰਾ ਕਾਢਿਯੋਂ । ਗੁਰ ਨਾਨਕ ਬਡ ਆਨੰਦ ਬਾਢਿਯੋ 1 19411 


ਸਹ 
1ਅ ਪੌਥੀ ਇਨ “ਟ ਪੌਥੀ ਵਿਚੋ “੬ ਪੌਥੀ ਪਾਸ “ਮ ਤੇ ਏ ਪੌਂਥੀ ਮਾਰਿ 


590 ਗੁਰ ਬਿਲਾਸ ਪਾਤਸ਼ਾਹੀ ੬ 


ਲਹਿਣਾ ਤਬ ਗੁਰ ਚਰਨਨ ਪਰਿਯੋਂ । ਅਤਿ ਗੁਲਾਬ ਸਾਥ ਜਨ ਭਰਿਯੋ । 

ਤਬ ਗੁਰ ਨਾਨਕ ਬਾਤ ਸੁਨਾਈ । ਤੁਮ ਕਉ ਲਿਖੀ ਨਾ ਏਹੁ ਬਡਾਈ ॥ 195। 
ਦੋਹਰਾ 

ਮਮ ਦਾਦੀ ਕਉ ਤਬ ਕਹਾ ਸੀ ਗੁਰ ਨਾਨਕ ਰਾਇ । 

ਸਤਿ ਗੁਰੀਆਈ ਕੌ ਧਰੈ ਮਮ ਸੋਵਕ ਸੁਖਦਾਇ ॥ 196 ।। 

ਧਰਮ ਚੋਦ ਏਹ ਗਥ ਕਹੀ ਹਰਿਗੋਬਿੰਦ ਨਿਕਟਾਰ । 

ਤੀਨ ਬਾਰ ਦਹ ਭਾਂਤ ਕਰ ਲਹਿਣਾ ਸੁਧ ਸੁਧਾਰ ॥ 197 । 
ਚੌਪਈ 

ਹਰਿ ਗੋਵਿੰਦ ਗੁਰ ਕਥਾ ਸੁਨਾਈ । ਧਰਮ ਚੈਦ ਹਮ ਆਨੰਦ ਪਾਈ । 

ਸੀ ਮੁਖ ਤੇ ਕਛੁ ਔਰ ਸੁਨਾਵੋ । ਲਹਿਣੇ ਤਿਲਕ ਜੈਸ ਬਿਧ ਪਾਵੋਂ । 198 ।। 

ਧਰਮਚੈਦ ਕਹਿ ਸੁਨੋ ਦਯਾਲਾ । ਗੁਰ ਨਾਨਕ ਸੇਵਕ ਪ੍ਰਿਤਿਪਾਲਾ । 

ਤਿਨ ਕੀ ਗਥ ਕਛ ਲਖੀ ਨਾ ਜਾਈ । ਨੇਤਿ ਨੇਤਿ ਮੁਖਚਾਰ' ਬਤਾਈ ॥ 199 ॥ 

ਸੁਨੀ ਜੌਸ ਤੁਮ ਅਗ੍ਰ ਸੁਨਾਂਉ । ਹੋਇ ਭੂਲ ਮਮ ਬਖਸ ਕਰਾਂਉ ॥ 

ਕਿਤਕ ਦਿਵਸ ਜਬ ਬੀਤਤ ਭਏ । ਗੁਰ ਨਾਨਕ ਤਬ ਏਕਲ ਭਏ ।। 200॥ 

ਕਛਕ ਦੂਰ ਨਗਰ ਤੇ ਜਾਈ । ਬੈਠੇ ਤਹਾਂ ਸਮਾਧ ਲਗਾਈ । 

ਸੁਤ ਸੇਵਕ ਢੂੰਢਤ ਤਬ ਆਏ । ਚਰਨ ਕਮਲ ਗੁਰ ਸੀਸ ਨਿਵਾਏ ॥ 201 ॥ 
ਦੋਹਰਾ 

ਸੁਤ ਸੇਵਕ ਕੌ ਦੇਖ ਕਰ ਆਗੇ ਕੀਨ ਪਯਾਨ 

ਮੁਰਦਾ ਏਕ ਨਿਹਾਰਿਓ ਜਾਂਹਿ ਕ੍ਰਮ ਤਨ ਖਾਨ ॥ 202॥ 

ਤਿਸੇ ਓਰ ਕੀ ਪਵਨ ਜਬ ਆਈ ਅਤਹਿ” ਮਲੀਨ । 

ਸਰੀ ਗੁਰ ਕੇ ਪੁਤ੍ਨ ਦੁੰਹ ਨਾਸ ਮੂੰਦ ਕਰ ਲੀਨ । 203 ॥ 
ਚੌਪਈ 

ਗੁਰ ਨਾਨਕ ਗਤਿ ਅਗਮ ਅਪਾਰਾ । ਸੀ ਚੋਦ ਕਉ [ਤਿਨ ਐਸ ਉਚਾਰਾ । 

ਹੋ ਸੁਤ ਯਹਿ ਮੁਰਦੇ ਕੌ ਖਾਵੇ । ਜੋ ਕੁਛੁ ਚਾਹੋ ਸੋਈ ਪਾਵੇ ।। 204 ॥ 

ਤਾਏ ਕਹੀ ਮ੍ਰਿਤਕ ਏ ਦੇਹਾ । ਚਲਤ ਕ੍ਰਿਮ ਦੁਰਗੈਧਤ ਏਹਾ । 

ਜੇ ਮ੍ਰਿਤਕ ਕੋ ਅੰਗ ਛੁਹਾਵੈ । ਤਾਂਕੋਂ ਜਨਮ ਅਪਵਿਤ ਕਰਾਵੈ ।। 205 ॥ 

ਤਮ ਭਾਖਤ ਹੋ ਯਾਂ ਕਉਂ ਖਾਵਉ' । ਮੰ” ਤੋਂ ਨਿਕਟ ਨਾ ਯਾਂ” ਕੇ ਜਾਵਉ” । 

ਐਸੇ ਕਹੀ ਜਬੈ ਤਿਨ ਬਾਨੀ । ਮੇਰੇ ਪਿਤਾ ਕਉ ਗੁਰੂ ਬਖਾਨੀ ॥ 206 ॥ 

ਹੋ ਸੁਤ ਮੁਰਦੇ ਕੌ ਤੁਮ ਖਾਵਉਂ । ਜਨਮ ਸਫਲ ਕਰ ਸੇਵ ਕਮਾਵਉ । 

ਤਬ ਤਿਨ ਕਹਾ ਇਹ ਮਿਤ੍ਕ ਦਿਖਾਈ । ਚਲਤ ਕ੍ਰਿਮ ਕਉ ਨਿਕਟ ਨ ਜਾਈ ।।20711 


“ਅ ਪੌਥੀ ਬ੍ਰਹਮਹਿ ਦਏ ਪੌਥੀ ਕੀਟ £ਅ ਪੌਥੀ ਬਹੁਤਿ “ਅ ਪੋਥੀ ਵਿਚੋਂ” ££ ਪੋਥੀ ਇਕ 


ਅਧਿਅ'ਇ ਸੌਲਵਾਂ 891 


ਦੋਹਰਾ 
ਹਮ ਨਹੀ' ਜਾਨਤ ਕਸ ਕਹਿਓ ਤੁਮ ਅਸ ਬਚਨ ਉਚਾਰ । 
ਮਿਤਕ ਕਿਮ ਤਨ ਦੇਖ ਕੌ ਜਾਤ ਨਾ ਕੌ ਨਿਕਟਾਰ ॥ 208 ॥ 
ਪਸੂ ਜੀਵ ਜੋ ਬਨ ਬਸਹਿੰ ਸੋ ਨਹਿ ਇਸ ਕਉ ਖਾਂਹਿ । 
ਛਤਿ ਜਾਤ ਹਮ ਬੋਸ ਗੁਰੂ ਕੌਸੇ ਭਛ ਕਰਾਂਹਿ।। 209 
ਚੌਪਈ 
ਸੀ ਗੁਰ ਨਾਨਕ ਰੂਪ ਮੁਰਾਰੇ । ਲਹਿਨੇ ਓਰ ਕਟਾਖ ਨਿਹਾਰੇਂ । 
ਤਤਕਾਲ ਸੇ ਦਉਰਿਓ ਧਾਈ । ਦੇਖ ਕਟਾਖ ਗੁਰ ਜੀ ਪਾਈ ।। 210॥ 
ਜ਼ਬ ਮੁਰਦੇ ਕਉ ਖਾਵਨ ਲਾਗਾ । ਕਿਆ ਦੇਖੋ ਲਹਿਣਾ ਬਡਭਾਗਾ । 
ਗਰਮ ਕੜਾਹ ਅਬੈ ਜਨ ਕੀਨੋ । ਧਾਰ ਆਨੌਦ ਤਹਿ ਭਫਨ” ਕੀਨੋ । 211 ॥ 
ਝਛਨ ਕਰ ਸੀ ਗੁਰ ਪਹਿ ਆਯੋ । ਗੁਰ ਨਾਨਕ ਤਬ ਬਚਨ ਅਲਾਯੋ । 
ਕਹੁ ਲਹਿਣਾ ਕਿਆ ਭਛਨ ਕਰਿਓ । ਹਾਥ ਜੋਰ ਲਹਿਣੇ ਤਬ ਰਰਿਓਰ ॥ 2120 
ਤੁਮਰੀ ਗਤਿ ਪ੍ਰਭੂ ਅਗਮ ਅਪਾਰਾ । ਤੁਛ ਜੀਵ ਹਮ ਕੌਸ ਨਿਹਾਰਾਂ । 
ਕੜਾਹ ਭੌਜ ਹਮ ਤਾਂਹਿ ਕਰਾਯੋਂ । ਕਛ੍ਹ ਨਹਿੰ ਮੁਰਦੇ ਐਗੁ ਲਖਾਯੋ ॥2130॥ 
ਦੌਹਰਾ 
ਸੀ ਗੁਰ ਨਾਨਕ ਸੁਤਨ ਕਉ ਐਸੇ ਬਚਨ ਅਲਾਇ । 
ਇਹ ਅਜਰ ਤਮ ਕਸ ਜਰਿਓ ਤੁਮਤੇ ਜਰਿਓ ਨਜਾਇ।। 214॥ 
ਮਮ ਦਾਦੀ ਕਉ ਸ੍ਰੀ ਗੁਰੂ ਐਸ ਕਹਾ ਸੁਨਾਇ । 
ਤਮ ਗੁਰਿਆਈ ਕਹਤ ਹੈ ਪੁਤਨ ਦੇਹੁ ਬਨਾਇ ।। 215 ॥ 


ਚੌਪਈ 
ਇਹ ਨਹਿ ਮਾਨਤ ਆਗਿਆ ਮੋਰੀ । ਚਾਰ ਗਾਥ ਨਿਜ ਨੈਨਨ ਹੇਰੀ । 
ਇਹੁ ਹੈ ਅਜਰ ਸੁ ਪਦ ਗੁਰਿਆਈ । ਬਿਖ ਸਮਾਨ ਇਹੁ ਜਰਿਓ ਨ ਜਾਈ ॥216। 
ਲਹਿਣੇ ਸਮਝ ਸੈਨ ਮਮ ਲਈ । ਪੂਛੋ ਇਸੋਂ ਕਾਹਿ ਤੁਮ ਖਈ । 
ਤਬ ਦਾਦੀ ਸਤ ਲਹਿਣਾ ਬੁਲਾਏ । ਅਤਿ ਆਦਰ ਸਿਉ ਪਾਸ ਬੋਠਾਏ ॥ 217॥ 
ਕਹੁ ਲਹਿਣਾ ਤੁਮ ਸਾਚ ਨਿਹਾਰੀ । ਕਿਆ ਖਾਇਓ ਤੁਮ ਕਹੁ ਨਿਰਧਾਰੀ । 
ਲਹਿਣਾ ਕਹਿ ਕੜਾਹ ਮੰ ਖਾਯੋ । ਸੀਤ ਗਰਮ ਅਤਿਸੈ ਮਨ ਭਾਯੋ ॥ 215 । 
ਸਨਤ ਬਾਤ ਤਿਨ ਬਿਸਮੈ” ਪਾਈ । ਧਰਮ ਚੋਦ” ਅਸ ਬਾਤ ਅਲਾਈ । 
ਲਹਿਣਾ ਸੇਵ ਗ੍ਰੂ ਕੀ ਕਰੈ । ਨਿਸ ਦਿਨ ਨੈਨ ਨੀਂਦ ਨਹਿ ਧਰੈ ॥ 2194 


੯% ਪੋਥੀ ਪ੍ਰਸਾਦ £ਅ ਪੋਥੀ ਛਕਨਾ $£ ਪੌਥੀ ਸਸਿ 





592 


ਗੁਰ ਬਿਲਾਸ ਪ!ਤਸ਼!ਹੀ ੬ 


ਦੋਹਰਾ 
ਕਿਤਕ ਦਿਵਸ ਬੀਤਤ ਭਏ ਬਰਖਾ ਭਈ ਅਪਾਰ । 
ਜਲ ਥਲ ਤਬ ਇਕ ਸਰ ਭਯੋ ਤਬ ਮਨ ਆਨੰਦ ਧਾਰ।। 220 । 
ਮਮ ਦਾਦੀ ਗੁਰ ਕੌ ਕਹਾ ਖਬਰ ਖੇਤ ਕੀ ਲੇਹੁ । 
ਖੜਾ ਬਹੁਤ ਜਲ ਹੋਇਗਾ ਪਰਾ ਬਹੁਤ ਹੈ ਮਹ । 221 ॥ 
ਚੌਪਈ ਰ 
ਦੇਖਨ ਖੇਤ ਚਲੋਂ ਗੁਰ ਦੇਵਾ । ਸਾਥ ਪੁਤ ਦੋ ਜਾਨ ਅਭੇਵਾ । 
ਲਹਿਣਾ ਤਬੈ ਸਾਥ ਹੀ ਭਯੋ । ਚਰਨ ਕਮਲ ਗੁਰ ਕੇ ਮਨ ਦਯੋ ॥ 22211 
ਜਾਇ ਖੇਤ ਗੁਰ ਦੇਖਯੋ ਜਬ ਹੀ । ਬਹੁਤ ਨਦੀਨ ਕਾਢਿਓ ਤਬ ਹੀ । 
ਘਾਸ ਸਰਕੜਾ ਕਹੂੰ ਅਪਾਰਾ । ਗੀਲਾ ਚੀਕੜ ਸੌ ਬਹੁ ਭਾਰਾ । 223 । 
ਤਾਂਕੀ ਪੌਟ ਬਧੀ ਗੁਰ ਨਾਨਕ । ਬਡੇ ਪੁਤ੍ਰ ਕੌ ਬਚਨ ਬਖਾਨਕ । 
ਇਸ ਕਉ ਚਾਇ ਸੁ ਗ੍ਰਿਹਿਂ ਪਹੰਚਾਵਹੁ । ਜੌ ਕਿਛ ਚਾਹੋ ਸੋ ਤੁਮ ਪਾਵਹੁ ।।2241 
ਸੀ ਚੋਦ ਕਹਾ ਬੁਲਾਇ ਸੁ ਕਾਮਾ । ਅਬੋ ਪਹੁੰਚਾਉ ਲਾਇ ਨਾਂ ਜਾਮਾ । 
ਚਿਕੜ ਚੌਵਤ ਘਾਸ਼ ਮਲੀਨਾ । ਕਾਮ ਕਿਸੀ ਨਹਿ ਨੌਨਨ ਚੀਨਾ । 225 ॥ 
ਦੋਹਰਾ 
ਮੌਰੇ ਪਿਤ ਕੌ ਤਬ ਕਹਿਯੋ ਤੁਮ ਸੁਤ ਲੇਹੁ ਉਠਾਂਇ । 
ਤਿਨ ਭੀ ਬਚ ਐਸੇ ਕਹਾ ਮੌਤੇ! ਚੁਕਿਓ ਨਾ ਜਾਇ ॥ 226 ॥ 
ਚਿਕੜ ਚੋਵਤ ਯਾਹਿ ਤੇ ਮੌਰੇ ਬਸਤੁ ਅਪਾਰ । 
ਮਮ ਲਜਿਆ ਆਵੈ ਘਨੀ ਇਹ ਤਉ ਕਾਮ ਚਮਾਰ ॥ 227 ॥ 
ਚੌਪਈ 
ਨਿਜ ਗੁਰਿਆਈ ਬੋਝ ਬਿਚਾਰੀ । ਲਹਿਣੇ ਓਰ ਸੁ ਦ੍ਿਸ਼ਟ ਪਸਾਰੀ । 
ਤਾਤਕਾਲ ਤਿਨ ਲੀਨ” ਉਠਾਈ । ਕਛ ਸੈਕਾ ਨਹਿ ਮਨ ਮਹਿ ਆਈ।॥ 228॥ 
ਆਗੇ ਆਗੇ ਸਤਿਗੁਰ ਭਏ । ਪਾਛੋ ਲਹਿਣਾ ਪੱਟ ਉਠਏ । 
ਸਤਿਗੁਰ ਚਰਨ ਕਮਲ ਚਿਤ ਲਾਈ । ਤਨ ਮਨ ਦੇ ਅਤਿ ਹਰਖ ਧਰਾਈ ॥229। 
ਚੌਵਤ ਚੀਕੜ ਬਸਤ ਅਪਾਰਾ । ਕੇਸਰ ਛਿਰਟਿਓ ਪ੍ਰਭੂ ਵਿਚਾਰਾ । 
ਤਿੰਹ ਗੁਰਿਆਈ ਬੋਝ ਦੀਓ ਸਿਰ । ਕੇਸਰ ਡਾਰਿਓ ਗੁਰ ਨਾਨਕ ਬਰ ।। 230 ॥ 
ਸੀ ਗੁਰੁ ਨਾਨਕ ਡੇਰੇ ਆਏ । ਮਮ ਦਾਦੀ ਦਿਖ ਬਿਸਮਹਿਂ ਪਾਏ । 
ਕਹਿਓ ਤੋਹਿ ਕਛੁ ਸੈਕ ਨਾਂ ਲਾਜਾ । ਕਹਿਯੋ ਕਰਤ ਕਿਉ” ਜਗਤ ਅਕਾਜਾ ॥231।੧ 
੍ ਦੋਹਰਾ 
ਆਇ ਜਾਇ ਨਹੀ” ਦੇਖਤੇ ਇਸਕੇ ਬਸਤ੍੍‌ ਨਵੀਨ । 
ਚੀਕੜ ਭਰੇ ਸੂ ਘਾਸ ਕੀ ਪੌਟ ਸੀਸ ਇਸ ਦੀਨ ॥ 232 ॥ 


(੨ 


'ਮ ਪੌਥੀ ਸਦਨ £ ਪੌਥੀ ਹਮ ਤੇ “ਦ ਪੌਥੀ ਲੀਓ 


ਅਧਿਆਇ ਸੌਲਵਾਂ 593 


ਸ੍ਰੀ ਗੁਰ ਨਾਨਕ ਤਬ ਕਹਿਯੋ ਮੋ ਸੁਤ ਕਹਾ ਨ ਮਾਨ | 
ਪਾਂਚ ਬਚਨ ਆਗੇ ਫਿਰ ਅਬ ਨਹਿ ਸਮਝ ਅਜਾਨ ॥ 232 ॥ 


ਚੌਪਈ 
'ਇਹ ਮੋਕਉ ਹੈ ਅਤਿਸੈ ਪਿਆਰਾ । ਤਾਂਤੇ ਬੌਝ ਸੀਸ ਇਹੁ ਧਾਰਾ । 
ਤੁਮ ਨਹਿ ਜਾਨੋ ਕਸ ਹਮ ਕਰਹਿ । ਸੁਤ ਨਹਿ ਸਮਝ ਕੋਸ ਹਮ ਧਰਹਿਂ । 234 ॥ 
ਔਰ ਸੁ ਕਥਾ ਅਨੇਕ ਪ੍ਰਕਾਰਾ । ਤਾਂਤੇ ਬੋਝ-ਸੀਸ ਇਹੁ ਧਾਰਾਂ । 
ਪਰੀਖਿਆ ਕਰੀ ਗੁਰੂ ਕਰਤਾਰਾ । ਯਹੀ ਬਾਤ ਮਨ ਮਾਂਹਿ ਬਿਚਾਰਾ ॥ 235 ।। 
ਬਹੁਤ ਕਾਲ ਇਹੁ ਭਾਂਤ ਬਿਤਾਯੋ । ਅਬਚਲ ਬੈਕੰਠ ਧਾਮ ਸੁਹਾਂਯੋਂ । 
ਬਿਸਨ ਕਮਲ ਭਵ ਦੇਵ ਸਬਾਏ । ਕਬੀਰ ਆਦਿ ਜੇਂ ਭਗਤ ਕਹਾਏ ।। 2326 । 
ਸਭ ਮਿਲ ਗੁਰੁ ਨਾਨਕ ਪਗ ਧੂਰਾ । ਬਿਨਤੀ ਕਰੀ ਸੁ ਜਾਇ ਹਜੂਰਾ । 
ਜਿਤਕ ਕਾਜ ਤਮ ਕਰਨਾਂ ਚਹਯੋ । ਕਰਹੁ ਸਭੀ ਮਨ ਆਨੰਦ ਲਹਯੌਂ ॥ 237 ॥ 
ਸਨਮੁਖ ਆਨ ਬਹੁ ਉਸਤਤਿ ਕਰੀ । ਕੌਨ ਕਵੀ ਜੌ ਮੁਖ ਤੇ ਰਰੀ । 
ਹਾਥ ਜੋਰ ਅਸ ਬਿਨਤ ਉਚਾਰੀ । ਹੈ ਗੁਰ ਨਾਨਕ ਸੈਕਟਹਾਰੀ ॥ 238 ॥ 


ਦਹਰਾ 
ਜਗਤ ਕਾਜ ਸਭ ਹੀ ਕੀਏ ਕਲਜੁਗ ਕੀਓ ਉਧਾਰ ! 
ਅਬ ਚਾਲੇ ਨਿਜ ਧਾਮ ਕੌ ਦੇਵਨ ਕਾਜ ਸਵਾਰ । 23? ।। 
ਅਸ ਕਹਿ ਭਏ ਸੁ ਲੋਪ ਸਭ ਗਏ ਸਭੇ ਨਿਜ ਧਾਮ । 
ਗੁਰ ਨਾਨਕ ਤਬ ਹੀ ਕੀਓ ਪੂਰਨ ਇਹ ਬਿਧਿ ਕਾਮ । 24011 
ਚੌਪਈ 
ਮਮ ਦਾਦੀ ਕੌ ਤਬੈ ਬਲਾਯੋ । ਸੀ ਚੰਦ ਲਖਮੀ ਦਾਸ ਸੁ ਆਯੋ । 
ਸੀ ਗੁਰ ਨਾਨਕ ਨਿਕਟ ਸੁ ਆਏ । ਆਦਰ ਸਿਉ ਗੁਰੁ ਪਾਸ! ਬੈਠਾਏ ॥ 241 ॥ 
ਸੀ ਗੁਰੁ ਨਾਨਕ ਗਦ ਗਦ ਭਏ । ਦ੍ਹੁੰ ਸੁਤਨ ਕੌ ਬਚਨ [ਅਲਏ” ਹ 
ਟੋਕੋ ਮਾਥ ਸੁ ਲਹਿਣੇ ਆਏ । ਨਿਜ ਕਉ ਜਾਨ ਬਡੋ ਹਮ ਭਾਏ ।( 2421 
ਤਿਨੈ ਕਹਾ ਨਹਿ ਸੀਸ ਨਿਵਾਯੋ । ਚਰਨਬੈਦ ਤੁਮਰੇ ਸੁਖ ਪਾਂਯੋਂ । 
ਤੀਨ ਬੇਰ ਗੁਰ ਬਚਨ ਉਚਾਰੇ । ਤਿਨ ਉਤਰ ਇਹੁ ਬਿਧ ਕੇ ਸਾਰੇ " 243 1॥ 
ਦਹਰਾ 
ਇਹ ਖਤ ਹੈ ਜਾਤ ਕਾਂ ਹਮ ਨਹਿੰ ਟੇਕੌ ਮਾਥ । 
ਤੀਨ ਛੋਡ ਜੌ ਸਪਤ ਕਹਿ ਤਉ ਨ ਜੋਰੋ' ਹਾਥ ।। 244 1੧ 
ਦਾਦੀ ਮਮ ਨਿਜ ਮਹਿਲ ਕਦੇ. ਸ੍ਰੀ ਗੁਰ ਨਾਨਕ ਭਾਖ । 
ਪਾਂਚ ਬੇਰ ਫਿਰ ਪ੍ਰਿਥਮਏ ਰਹਿਯੋ ਬੱਚਨ ਅਬ ਆਖ 1। 242 18 


੯੭ ਪ੍ਰੌੰਥੀ ਨਿਕਟਿ _“ਏ ਖੋਥੀ ਵਿਤੌ' _`ਐ ਪੌਥੀ ਲਿਵਾਵਗਿ 


ਨ ੭ 


594 ਗੁਰ ਬਿਲ'ਸ ਪ'ਤਸ਼ਾਂਹੀ ੬ 


ਚੌਪਈ 
ਮਮ ਦਾਦੀ ਤਬ ਬਚਨ ਉਚਾਰੇ । ਹੇ ਸੁਤ ਮਾਨੋ ਪਿਤ ਬਚਨਾਰੇ । 
ਮਮ ਪਿਤ ਤਾਏ ਅਤਿ ਰਿਸ ਕੀਜੈ । ਖਤ੍ਰੀ ਚਰਨ ਸੀਸ ਕਿਮ ਦੀਜੈ । 
ਹਮ ਗੁਰੂ ਨਾਨਕ ਤਨੈ ਕਹਾਵੈ” । ਅਗਰ ਦਾਸ ਕਸ” ਸੀਸ ਨਿਵਾਵੈ” । 
ਇਮ ਸਨਿ ਸ੍ਰੀ ਗੁਰੁ ਬਹੁਰ ਅਲਾਯੋਂ । ਸਮਝ ਸਮਾ ਬਹੁਰ ਪਛਤਾਯੋਂ ।। 247 ॥ 
ਦੋਹਰਾ 
ਭਗਤ ਸਿੰਘ ਦਨੋ ਤਬੋ ਰਹੈ ਮੌਨ ਮੁਖ ਧਾਰ । 
ਲਹਿਣੇ ਓਰ ਨਿਹਾਰ ਪ੍ਰਭ ਕੀਨੀ ਰੈਤਿ ਅਪਾਰ ॥ 248 ॥ 
ਭਜ ਭਰ ਅੰਗ! ਲਗਾਇਓ ਅੰਗਦ ਨਾਮ ਧਰਾਇ । 
ਪੰਸੇ ਪਾਂਚ ਨਲੋਰ ਧਰ ਬੋਦਨ ਰੀਤਿ ਕਰਾਇ ॥ 249 ॥ 
ਗੁਰ ਅੰਗਦ ਮੁਖ ਸਿਉ ਕਹਾ ਕਹੋ ਗੀਤਿ ਨਿਰਧਾਰ । 
ਸਵਾ ਜਾਮ ਨਿਜ ਜਾਗਨਾ ਮਜਨ ਨਾਮ ਉਚਾਰ 11 250 ॥ 
ਨਿਜ ਕਉ ਨਾਂਹਿ ਜਨਾਵਣਾ ਮਨ ਨੀਵਾਂ ਸਦ ਹੋਇ । 
ਜਗ ਮਿਖਯਾ ਭਗਵੰਤ ਪਦ ਪ੍ਰੀਤਿ ਸੇਵ ਰੁਚਿ ਜੋਇ ॥ 251 ॥ 
ਚੌਪਈ 
ਦਯਾ ਸਿੰਧ ਗੁਰ ਰੀਤਿ ਉਚਾਰੀ । ਗੁਰੁ ਅੰਗਦ ਸੁਨਾੱ ਮਨ ਮਹਿ? ਧਾਰੀ । 
ਗਰ ਅੰਗਦ ਕੀ ਜੋਤ ਤਦਾਏ । ਗੁਰੂ ਨਾਨਕ ਸਮ ਭੰਦ ਨਾ ਭਾਏ । 
ਸੀ ਚੈਦ ਅਬ ਲਖਮੀ ਦਾਸਾ । ਬਿਸਮ ਭਏ ਗੁਰ ਦੇਖ ਬਿਲਾਸਾ । 
ਹਾਥ ਜੌਰ ਅਸ ਬਿਨਤ ਉਚਾਰੀ । ਹਮਰੇ ਹਾਲ ਕਹੋ ਨਿਰਧਾਰੀ । 254॥ 
ਦਹਰਾ ਰ 
ਸੀ ਗੁਰ ਤਬ ਐਸੇ ਕਹਾ ਤੁਮਰੇ ਦਰਬ ਅਪਾਰ । 
ਕਲਹ ਸਦਾ ਤਮਰੇ ਰਹੇ ਪੁਜਯ ਤੁਮ ਸੋਸਾਰ ।। 254।। 
ਲਹਿਣੇ ਕੌ ਅੰਗਦ ਕੀਓ ਮਮ ਨਿਜ ਅੰਗ ਲਗਾਇ । 
ਅਪਨ ਠੌਂਰ ਗੁਰੁ ਏ ਕੀਓ ਬੁਢੇ ਤਿਲਕ ਕਰਾਇ ।। 255 ॥ 
ਚੌਪਈ 
ਸੈਬਤ ਪੰਦਰਾਂ ਸੈ ਛਿਆਨਵੇ । ਅਸੂ ਵਦੀ ਦਸਮੀ ਥਿਤ ਜਾਨਵੇ । 
ਤਾਂ ਦਿਨ ਤਿਲਕ ਕੀਨ ਇਹ ਥਾਨਾ । ਕੁਸਾ ਡਾਰ ਤਬ ਕਿਪਾ ਨਿਧਾਨਾ । 
ਇਹ ਅਸਥਾਨ ਬਿਰਾਜਤ ਭਏ । ਮਹਲ ਸੁਲਖਣੀ ਬਚਨ ਅਲਏ । 
ਮਹਾਰਾਜ ਮੈ ਤੁਮਰੀ ਦਾਸੀ । ਮੌਕੌ ਆਗਯਾ ਕਰ ਅਬਿਨਾਸੀ ॥ 257॥ 
ਸੀ ਗੁਰ ਨਾਨਕ ਐਸ ਉਚਾਰੀ । ਤੁਮ ਹੋ ਮੁਕਤਿ ਠ ਸੌਸ ਵਿਚਾਰੀ । 
ਸਮਾ ਪਾਇ ਜਬ ਸੁਆਸ ਬਿਹਾਵਹਿੰ । ਤਜ ਇਹ ਦੇਹ ਮੁਕਤਿ ਹੋਇ ਜਾਵਹਿਂ ॥2581 


19 ਪੋਥੀ ਕਿਮ _“ਅ ਪੌਥੀ ਅੰਕ _“ਅ ਖੌਥੀ ਰਿਦਿ ਅੰਤਰਿ 


ਅਧਿਆਇ ਸੌਲਵਾਂ 595 


ਏਕ ਜਾਮ ਜਬ ਨਿਸਾ ਰਹਾਈ । ਗੁਰੁ ਨਾਨਕ ਇਸਨਾਨ ਕਰਾਈ । 
ਜਪੁਜੀ ਮੋੜ ਏਕ ਚਿਤ ਗਾਯੋਂ। ਚਾਦਰ ਤਾਣ ਬਹੁਤ ਸੁਖ ਪਾਯੋ । 2522 । 
ਦੋਹਰਾ 
ਇਹ ਅਸਥਾਨ ਬਿਰਾਜਕੈ ਆਪਾਂ ਸਰੂਪ ਸਮਾਇ । 
ਗੁਰ ਨਾਨਕ ਗਤਿ ਅਗਮ ਹੈ ਮੋ ਤੇ ਕਹੀ ਨ ਜਾਇ ॥ 260॥ 
ਸਭੀ ਉਧਾਰਿਓ ਜਗਤ ਜਹਿਂੰ ਨੀਚ ਉਚ ਨਿਸਤਾਰ । 
ਇਹ ਠਾਂ ਦੇਹ ਤਿਆਗ ਕੇ ਅਪਨੇ ਧਾਮ ਸਿਧਾਰ ।॥ 261 ॥ 
ਚੌਪਈ 
ਇਹ ਬਿਧ ਸੌ ਨਿਜ ਰੂਪ ਸਮਾਏ । ਅਮਰ ਅਜਰ ਨਿਜ ਆਸਨ ਪਾਏ । 
ਅਤਿ ਆਨੰਦ ਦੇਵਨਿ ਤਬ ਧਾਰਿਓ । ਉਸਤਤਿ ਕੀਨ ਸੌਕ ਸਭ ਟਾਰਿਓ ॥ 262 ॥ 
ਸੀ ਗੁਰੂ ਐਗਦ ਬੁਧ ਪ੍ਰਬੀਨੋ । ਰਾਗੀ ਬੋਲ ਸੁ ਕੀਰਤਨ ਕੀਨੇ । 
ਚੜਓ ਦਿਵਸ ਜਬ ਇਹ ਸੁਨ ਪਾਯੋ । ਮੁਸਲਮਾਨ ਤਬ ਏਕਠ ਧਾਯੋਂ ॥ 263 1 
ਤਿਨੈ ਕਹਾ ਇਹ ਪੀਰ ਹਮਾਰੇ । ਦਫਨ ਕਰਹਿ ਨਹਿ ਸੋਸ ਵਿਚਾਰੋ । 
ਲਖਮੀ ਸਸਿ ਸੀ ਚੈਦ ਉਚਾਰੀ । ਇਹੁ ਹਹਿਂ ਗੁਰ ਨਾਨਕ ਅਵਤਾਰੀ 11 264 ॥ 
ਦੇਹ ਦਾਹ ਹਮ ਇਨਕੀ ਕਰਹਿੰ । ਚਰਨ ਧੂਰ ਨਿਜ ਮਸਤਕ ਧਰਹਿ । 
ਝਗੜਾ ਬਹੁਤ ਤਿਨ ਤਬ ਕੀਨਾ । ਤਰਕ ਰਾਜ ਸਭ ਤਿਨੈ ਅਧੀਨਾ ॥ 265 ॥ 
ਦੋਹਰਾ 
ਮੁਸਲਮਾਨ ਬਲ ਪਾਇਯੌ ਕਰਹੈ” ਦਫਨ ਸੁ ਦੋਹ । 
ਲਖਮੀ ਚੋਦ ਸੀ ਚੰਦ ਕਹਿ ਹਮ ਸਿਸਕਾਰ ਕਰੇਹ ॥ 266 ॥ 
ਇਹ ਬਿਧ ਗੋਗਾ ਅਤਿ ਭਯੋ ਕੌ ਕਰ ਸਕੋ ਨਿਵਾਰ । 
ਏਕ ਪੁਰਖ ਤਬ ਆਇਯੋ ਧਰੇ ਰੂਪ ਸੁਭ ਚਾਰ ॥ 267 ॥ 
ਚੌਪਈ 
ਦੁਹੁਅਨ ਕੌ ਤਿਨ ਕਹਾ ਬ੍ਰਝਾਈ£ । ਕਿਉ” ਝਗਰਤ ਤੁਮ ਜੁਧ ਕਰਾਈ 1 
ਭੀਤਰ ਚਲੌ ਤਹਾਂ ਕਿਆ ਭਯੌ । ਸੀ ਗੁਰ ਅਮਰ ਅਜਰ ਸਦ ਰਹਲੌ 1 268 ॥ 
ਬਚਨ ਮਾਨ ਦੋਉ ਤਹਿੰ ਗਏ । ਤਿਹ ਠਾਂ ਚਾਦਰ ਨਿਰਖਤ ਭਏ । 
ਬਿਸਮੈ` ਭਏ ਦੇਖ ਅਸ ਬਾਤਾ । ਸਹੀ ਅਮਰ ਗੁਰ ਲਖਾ ਬਖਯਾਤਾ ।। 269 1੧ 
ਚਿੰਤਮਾਨ ਦੋਈ ਤਬ ਖਰੇਂ । ਸੀ ਚੋਦ ਮੁਸਲਮਾਨ ਦੁਖ ਭਰੇ । 
ਤਿਸੀ ਪੁਰਖ ਭਾਖੋ ਬਚ ਐਸੇ । ਤਜੋ ਚਿੰਤ ਤੁਮ ਧੀਰਜ ਕੈਸੇ ॥ 270 ॥ 
ਚਾਦਰ ਅਰਧ ਅਰਧ ਤੁਮ ਲੋਵੋ । ਤੁਮ ਦਾਬੋ ਇਹੁ” ਦਾਹ ਕਰੇਵੋ । 
ਚਾਦਰ ਅਰਧ ਅਰਧ ਤਬ ਪਾਏ 1 ਮੁਸਲਮਾਨ ਦਾਬਨ ਹਿਤ ਧਾਏ 1 271 ॥ 


%ਅ ਤੇ ਦ ਖੌਥੀ ਨਿਜ “ਅ ਪੋਥੀ ਚੋਦ 5£ ਖੌਂਥੀ ਸਮਝ!ਈ “£ਅ ਪੋਥੀ ਤੁਮ 


596 


ਗੁਰ ਬਿਲ'ਸ ਪਾਤਸ਼ਾਹੀ ੬ 


ਦਹਰਾ 
ਭਯੋ ਪੁਰਖ ਤਬ ਲੌਪ ਵਹੁ ਝਗਰਾ ਐਸ ਨਿਬੇਰ । 
ਸੀ ਚੋਦ ਐਸੇ ਕੀਓ ਤਿਹ ਧਰ ਚਾਦਰ ਫੌਰ।। 272॥ 
ਅੰਤਰ ਤੇ ਬਾਹਰ ਅਏ ਧਾਰ ਚਿੰਤ ਮਨ ਮਾਹਿ । 


ਸਭਹੀ ਮਿਲ ਬਾਹਰ ਭਏ ਕਿਆ ਅਬ ਜਤਨ ਕਰਾਂਹਿ ॥ 273 ।। 


ਚੌਪਈ 
ਸੀ ਚੋਦ ਤਬ ਕਹਾਂ ਉਚਾਰੀ । ਹੇ ਅੰਗਦ ਤਮ ਕਰੋ ਬਿਚਾਰੀ । 
ਦਾਹਿ ਕ੍ਰਿਯਾ ਕਾਂਕੀ ਹਮ ਕਰੋ । ਦੇਹ ਲੰਪ ਚਾਦਰ ਦਿ੍‌ਸਟਰੋ" ॥ 274 ॥ 
ਜੋ ਭੀ ਅਰਧ ਅਬੈ ਰਹਿ ਗਈ । ਮੁਸਲਮਾਨ ਆਧੀ ਹੈ ਲਈ । 
ਸੀ ਗੁਰ ਔਗਦ ਕਹਾਂ ਸੁਨਾਈ । ਦੇਹ ਨਹਿ ਲੌਪ ਸੌ ਪਰੀ ਦਿਖਾਈ ॥ 275 ।। 
ਸ੍ਰੀ ਚੰਦ ਕਹਿ ਹਮ ਨਹਿ ਮਾਨਾ । ਚਾਦਰ ਧਰ ਆਏ ਤਿਹ ਠਾਨਾਂ । 
ਗੁਰ ਔਗਦ ਕਹਿ ਚਲ ਅਬ ਦੇਖ । ਪਰੀ ਦੇਹ ਗੁਰੁ ਰੂਪ ਅਲੱਖੋ । 276 । 
ਕਿਆ ਦੇਖਹਿੰ ਸਭਹੀ ਚਲ ਜਾਈ । ਚਾਦਰ ਤਰ ਗੁਰੂ ਦੇਹ ਰਹਾਈ । 
ਸੰ ਚੈਦ ਦਿਖ ਬਿਸਮੈ ਪਾਯੋ । ਭਗਤ ਸਿੰਘ ਤਬ ਪ੍ਰਸ਼ਨ ਕਰਾਯੋ ॥ 277 ॥ 
'ਦੋਹਰ 
ਮੋਸਾ ਮੋਰੇ ਮਨ ਭਯੋਂ ਹਰੋ ਭਾਈ ਜੀ ਬਚ ਭਾਖ । 
ਸੋ ਨਰ ਕੋ ਆਵਤ ਭਯੋ ਜਿਨ ਨਿਬੇਰੀ ਆਖ ॥ 278 ।। 
ਔਰ ਸੰਸ ਪੁਭ ਇਹ ਭਯੋ ਸ੍ਰੀ ਗੁਰੂ ਨਾਨਕ ਦੇਹੁ । 
ਐਗਦ ਕੌ ਦਿਸੀ ਪਰੀ ਸ੍ਰੀ ਚੋਦ ਨਹਿ ਦਿ੍‌ਸ਼ਟੇਹੁ ।। 279 ॥ 
ਚੌ੫ਈ 
ਮਸਾਂ ਭਯੋਂ ਮੋਹਿ ਪ੍ਰਭ ਹਰੋ । ਅਗਯ? ਜਾਨ ਗੁਰੁ ਕੋਪ ਨਾ ਕਰੌ ।. 
ਮਨੀ ਸਿੰਘ ਮਨ ਆਨੰਦ ਪਾਈ । ਭਗਤ ਸਿੰਘ ਕੀ ਉਪਮ ਕਰਾਈ । 
ਧੈਨ ਧੰਨ ਤਮ ਗੁਰ ਪਗ ਪ੍ਰੀਤੀ । ਸੁਨੋ ਕਥਾ ਸੁੰਦਰ ਗੁਰ ਰੀਤੀ । 
ਗੁਰ ਨਾਨਕ ਧਰ ਰੂਪ ਅਪਾਰਾ । ਝਗਰ ਨਿਬੇਰਿਆ ਦੰਹੂ ਮਝਾਰਾ ॥ 281 । 
ਅੰਗਦ ਬਿਨ ਮਾਯਾ ਸਭ ਡਾਰੀ । ਚਾਦਰ ਹੀ ਸਭ ਕੌ ਦਿਸ਼ਟਾਰੀ । 
ਪ੍ਰਤਖ ਦੇਹ ਐਗਦ ਦਿ੍‌ਸ਼ਟਾਵੈ । ਔਰ ਕਿਸੀ ਕਉ ਨਦਰ” ਨ ਆਵੋ ॥। 282 । 
ਕਰ ਨਿਆਇ ਤਬ ਲੋਪ ਸੁ ਭਯੋ । ਗੁਰੂ ਅਗਦ ਅਸ ਕੌਤਕ ਕਯੋਂ । 
ਸੀ ਚਦ ਕਉ ਦੇਹ ਦਿਖਾਈ । ਮਿਤ ਕਿਆ ਸਭਹੀ ਕਰਵਾਈ ॥ 282 ॥ 
ਦਹਰਾ 
ਮੁਸਲਮਾਨ ਦਾਬਨ ਕਰੀ ਚਾਦਰ ਅਧਿਕ ਤਦਾਇ । 
ਪੀਰ ਜਾਨ ਬੰਦਨ ਕਰਹਿੰ ਗੁਰੁ ਕੀ ਕਬਰ” ਬਨਾਇ ।। 284॥ 


4 
੪% ਤੋਂ ਦ ਪੌਬੀ ਲੈ £ਦ ਪੌਥੀ ਮ੍ਰੜ੍੍‌ $ਅ ਤੋਂ ਏ ਪੌਥ) ਦਿ੍‌ਸਟ $% ਪੋਥੀ ਗੌਰ 


ਅਧਿਆਇ ਸੌਲਵਾਂ ਰ 597 


ਮਮ ਤਾਏ ਮਿਲਕੈ ਤਬੈ ਸੀ ਗੁਰ ਔਗਦ ਨਾਲ ।. 
ਪ੍ਥਮ ਇਸਨਾਨ ਕਰਾਇਓ ਸ੍ਰੰਦਰ ਦੇਹ ਕ੍ਰਿਪਾਲ ॥ 285 ॥ 
ਚੌਪਈ 
ਗੈਧਬ ਜਛ ਤਬੈ ਸਭ ਆਏ । ਕੀਰਤਨ ਕੀਨ ਅਧਿਕ ਮਨ ਲਾਏ । 
ਤਾਂਹੀ ਸਮੈ ਕੁਲਾਹਲ ਭਯੋ । ਸੋ ਮੋ ਪੈ ਨਹਿ ਜਾਤ ਕਹਯੋ । 286 ॥ 
ਸੀ ਗੁਰ ਦੇਹ ਦਾਹ ਤਬ ਕੀਨੋ । ਇਹ ਹਾਂ ਸ੍ਰੀ ਗੁਰੂ ਬੰਦਨ ਕੀਨੋ । 
ਸੀ ਚੋਦ ਇਸਨਾਨ ਤਬ ਕੀਨਾ । ਸ੍ਰੀ ਗੁਰੁ ਅੰਗਦ ਸਾਥ ਪ੍ਰਬੀਨਾ ।॥ 287 ॥ 
ਪੜ ਸੋਹਿਲਾ ਪ੍ਰਸਾਦਿ ਵਰਤਾਯੋ । ਗੁਰੂ ਨਾਨਕ ਜੋ ਮੁਖ ਫਰਮਾਯੋ । 
ਧਰਮ ਚੋਦ ਪੁਨ ਔਰ ਉਚਾਰੀ । ਨਿਸ ਦਿਨ ਕੀਰਤਨ ਹੋਤ ਅੰਪਾਰੀ ॥ 288 ॥ 
ਜਬ ਤੇਰਵੇ ਕਾ ਦਿਵਸ ਸੁ ਆਯੋਂ । ਮਮ ਤਾਏ ਤਬ ਹੀ ਬਲ ਪਾਯੋ । 
ਨਿਜ ਬਲ ਸਾਥ ਪਾਗ ਤਬ ਲੀਨੀ । ਗੁਰੂ ਅੰਗਦ ਮਨ ਚਿਤ ਨ ਕੀਨੀ । 289॥ 
ਸਵੇਯਾ 
ਗੁਰੁ ਅੰਗਦ ਕੀ ਇਹੁ ਰੀਤਿ ਸੁਹਾਵਤ ਜਾਮ ਨਿਸਾ ਹਰਿ ਨੇਮ ਇਸਨਾਨਾ । 
ਮੱਤ ਸਦਾ ਸਤਿਨਾਮ ਰਿਦੈ ਉਪਦੇਸ਼ ਕਰਹਿ ਸਭ ਸਿਉ ਸੁਖ ਖਾਨਾਂ । 
ਸੀਲ ਔ ਸਾਂਤ ਗਿਆਨ ਸਦਾ ਉਰ ਈਰਖ ਛੌਭ ਨਾ ਰੌਚਕ ਠਾਨਾਂ । 
ਸੀ ਗੁਰ ਨਾਨਕ ਰੂਪ ਸੁਹਾਵਤ ਨਾਨਕ ਅੰਗਦ ਭੇਦ ਨਾਂ ਜਾਨਾ ॥ 290 ॥ 
ਦੌਹਰਾ 
ਅਹਿਨਿਸ ਕੀਰਤਨ ਸੌ ਕਰੇ ਭਗਤ ਸਿੰਘ ਗੁਰ ਪ੍ਰੀਤਿ । 
ਸਾਂਤ ਸੀਲ ਕੀ ਖਾਨ ਪ੍ਰਭ ਗੁਰੁ ਅੰਗਦ ਰਿਖ ਜੀਤਿ ।। 291 । 
ਚੌਪਈ ਰ੍ 
ਸਿਖ ਸੈਗਤਿ ਕੇਤੀ ਚਲ ਆਵੈ । ਗੁਰੁ ਅੰਗਦ ਕੋ ਸੀਸ ਨਿਵਾਵੇ 1 
ਸ਼ੀ ਚੈਦ ਪੈ ਕੋਇ ਨ ਜਾਈ । ਗੁਰੂ ਅੰਗਦ ਕੌ” ਪੂਜ ਚੜਾਈ! ॥ 292 ॥ 
ਦੋਹਰਾ 
ਸੀ ਚੈਦ ਲਖਮੀਦਾਸ ਦੋਇ ਭ੍ਰਾਤ ਤਬ ਈਰਖਾ.ਕੀਨ । 
ਗੁਰ ਅੰਗਦ ਕੀ ਪੁਜ ਦਿਖ ਚਿੱਤਾ ਮਨ ਮਹਿ ਲੀਨ ॥ 293 ॥ 
ਸੀ ਗੁਰ ਅੰਗਦ ਐਸ ਤਬ ਮਨ ਮਹਿਂ ਕੀਨ ਵਿਚਾਰ । 
ਜਾਂਹਿ ਕਲਾ ਹਮ ਨਾ ਰਹੈ ਅਬ ਹਉ” ਕਹੀ” ਪਧਾਰ ।। 294 ॥ 
ਚੌਪਈ 
ਗੁਰੁ ਅੰਗਦ ਮਨ ਐਸ ਵਿਚਾਰੀ । ਇਹ ਠਾਂ ਛੌਡ ਚਲਉ” ਕਹਿ ਧਾਰੀ । 
ਕਛੂ ਦਰਬ“ ਨਿਜ ਸੰਗ ਨਾ ਲੀਨੋਂ । ਓਰ ਖੂੰਡਰ ਪਿਆਨਾਂ ਕੀਨੇ 1 295 ॥ 


1। ਪੌਥ] ਪਠ “੮ ਪਖੌਥ) ਮਾਨ ਰਮ ਪੋਥੀ ਕ) ਪਰਜ ਕਰਾਈ _£ ਪੌਥੀ ਧਨ 


598 ਗਰ ਬਿਲਾਸ ਧਾਤਸ਼ਾਹੀ ੬ 


ਤਿਹ ਨਾਂ ਜਾਇ ਜੌਤ ਬਿਸਤਾਰੀ । ਗੁਰ ਅੰਗਦ ਸਾਹਿਬ ਅਵਤਾਰੀ । 
ਇਹ ਬਿਧ ਲਹਿਣਾ ਸੁਧ ਕਰਾਈ । ਤਿਲਕ ਦੀਨ ਸੁਭ ਬਾਤ ਸੁਨਾਈ ।। 296 ।। 
ਗੁਰ ਅੰਗਦ ਤਬ ਕੀਨ ਪਯਾਨਾ । ਪਾਛੇ ਸੀ ਚੋਦ ਸੁਖ ਮਾਨਾਂ । 
ਢਾਹਤ ਰਾਵੀ ਤਬ ਨਿਕਟਾਈ । ਸੀ ਚੋਦ ਦਿਖ ਚਿੰਤਾ ਪਾਈ ॥ 297 । 
ਗਾਗਰ ਕਾਢ ਇਹਾਂ ਤੇ ਲੀਨੀ । ਬਿਭੂਤ ਗੁਰੂ ਨਾਨਕ ਚਿਤ ਚੀਨੀ । 
ਰਾਵੀ ਪਾਂਰ ਜਾਇ ਸੁਖ ਕੀਨੋ । ਗੁਰੂ ਨਾਨਕ ਦੇਹੁਰਾ ਰਚ ਲੀਨ ॥ 298। 
ਦੋਹਰਾ 
ਅਬ ਤਿਹ ਠਾਂ ਹਮ ਬਸਤ ਹੈ ਕੌਸ ਤੀਨ ਪਰ ਜਾਨ । 
ਇਹੁ ਠਾਂ ਭੀ ਦਰਸ਼ਨ ਕਰਉ ਹੇਂ ਪ੍ਰਭ ਕਿਪਾ ਨਿਧਾਨ ।। 299 ॥ 
ਰ ਚੌਪਈ 
ਆਗੇ ਤੁਮ ਸਭ" ਜਾਨਨਹਾਂਰੇ । ਧਰਮ ਸਸੀ? ਅਸ ਬਚਨ ਉਚਾਰੇ । 
_ਹਰਿ ਗੰਬਿਦ ਸੁਨ ਆਨੰਦ ਭਯੋ । ਹਾਥ ਜੌਰ ਅਸ ਬਚਨ ਅਲਯੌ ।। 300 ॥ 
ਜੌ ਤੁਮ ਕਹੋਂ ਸੇਵ ਸੋਈ ਕੀਜੈ । ਧਰਮ ਚੋਦ ਕਹ ਪ੍ਰਭ ਮਮ ਦੀਜੈ । 
ਭੋਟ ਹਮਾਰੀ ਜੌ ਚਲਿ ਆਈ । ਹਮ ਗੁਰੁ ਨਾਨਕ ਔਸ ਲਖਾਈ ।। 301 ॥ 
ਮਾਨ ਸਹਿਤ ਇਮ ਬਚਨ ਅਲਾਏ । ਦਯਾ ਜਿਧ ਗੁਰ ਸਨ ਮੁਸਕਾਏ । 
ਮੁਹਰ ਪਾਂਚ ਸੇ ਏਕ ਤੁਰੋਗਾ । ਭੋਟ ਦੀਨ ਗੁਰੁ ਧਾਰ ਉਮੰਗਾ । 302॥ 
ਦੰਹਰਾ 
ਧਰਮ ਚੋਦ ਮਨ ਹਰਖ ਸਿਉ ਪਾਇਓ ਦਰਬ ਅਪਾਰ । 
ਲੈ ਆਇਸ ਸੀ ਗੁਰੂ ਤੇ ਡੇਰੇ ਓਰ ਪਧਾਰ । 303 ॥ 
ਚੌਪਈ] 
ਮਾਨ ਸਹਿਤ ਤਿੰਹ ਕੀਨ ਪਿਯਾਨਾ । ਚਲਤ ਬੋਰ ਅਸ ਬਚਨ ਬਖਾਨਾ । 
ਇਹ ਠਾਂ ਬਸ ਦਰਸ਼ਨ ਤਹਿੰ ਕੀਜੈ । ਕਹਾ ਗੁਰੂ ਹਮ ਦਰਸ਼ਨ ਲੀਜੈ ॥ 304 ।। 
ਧਰਮ ਚੋਦ ਨਿਜ ਗੋਹਿ? ਸਿਧਾਯੋਂ । ਸ੍ਰੀ ਸਤਿਗੁਰ ਮਨ ਮਹਿ ਸੁਖ ਪਾਯੋ । 
ਸਾਹਿਬ ਭਾਨਾ ਭਾਈ ਸਾਥ । ਚਰਚਾ ਕੀਨੀ ਦੀਨਾ ਨਾਥ ॥ 305 ॥ 
ਦੌਹਰਾ 
ਤੀਨ ਰੈਨ ਤਿਹ ਠਾਂ ਰਹੇ ਸਦਰ ਪੁਰ ਕਰਤਾਰ । ਰ 
ਦਯਾ ਸਿੰਧ ਮ੍ਰਿਜਾਦ ਧਰ ਹਰਿਗੋਵਿੰਦ ਅਵਤਾਰ ॥ 306 । 
ਚੌਪਈ 
ਬਹੁਰੋ ਸਰੀ ਗੁੰਰੁ ਕੀਨ ਪਯਾਨਾ । ਬੰਦਨ ਕੈ ਗੁਰ ਨਾਨਕ ਥਾਨਾ । 
ਧਰੰਮ ਸਸੀ” ਕੇ ਬੈਨ ਚਿਤਾਰਾ । ਚਾਲੋਂ ਡੇਰੇ ਓਰ ਮੁਰਾਰਾ ॥ 307॥ 


/ਅ ਪੋਥੀ ਪ੍ਰਭੁ _2% ਪੌਥੀ ਚੰਦ _£ਐ ਪੋਥੀ ਸਦਨ “ਅ ਤੋਂ ਏ ਪੋਥੀ ਚੋਦ 


ਅਧਿਆਇ ਸੌਲਵਾਂ 599 


ਭਾਈ ਭਾਨਾ ਸੋਗ ਸੁ ਜਾਨਾ । ਜੋਠੇਂ ਆਦਿ ਸੂਰ ਬਲਵਾਨਾ । 
ਚਰਚਾ ਕਰਤ ਪੌਥ ਤਹਿ ਆਏ । ਰਾਵੀ ਲਾੰਘ ਦਰਸ ਗ੍ਰਰੂ ਪਾਏ 1 30811 
___ ਦੋਹਰਾ 
ਸੀ ਚੋਦ ਜਿਹ ਠਾਂ ਰਚਿਓ ਗੁਰੂ ਨਾਨਕ ਅਸਥਾਨ । 
ਧਰ ਪ੍ਰਸਾਦਿ ਭੇਟਾ ਤਹਾਂ ਕਰ ਬਦਨ ਸੁਖ ਮਾਨ ।। 309 ॥ 
ਚੌਪਈ 
ਚਾਰ ਪਰਕਰਮਾ ਕਰਾਂ ਪ੍ਰਭ ਸੁਆਮੀ । ਬੈਠੇ ਹਰਖ ਧਾਰ ਸੁਖ ਮਾਨੀ । 
ਤਬ ਲੋ ਧਰਮ ਚੋਦ ਸੁਨਿ ਆਯੋ । ਦੋਇ ਪੁਤ੍ਰ ਨਿਜ ਸੰਗਿ ਲਵਾਯੋ ।॥ 310 । 
ਮੋਹਰ ਚੋਦ ਮਾਣਕ ਸਸਿ? ਨਾਮਾ । ਸੋਹਤ ਮਨੋ ਮਾਨ ਕਉ ਧਾਮਾ । . 
ਦੂਰੋ' ਦੇਖ ਉਠੇ ਗੁਰੁ ਸੂਰਾ । ਬੈਠੇ ਆਦਰ ਕੀਨ ਸੁ ਭੂਰਾ ॥ 311 ॥ 
ਹਰਿ ਗੌਬਿੰਦ ਗੁਰ ਚਰਨੀ” ਲਾਗੇ । ਸਦਾ ਸਾਂਤਿ ਨਹਿ ਈਰਖਾ ਰਾਗੇ । 
ਧਰਮ ਚੋਦ ਮਨ ਮਾਨ ਅਪਾਰਾ । ਮੁਖ ਸਿਉ ਬੋਦਨ ਕੀਨ ਉਚਾਰਾ ॥ 312। 
ਦੋਹਰਾ ਰ 
ਬਹੁ ਚਰਚਾ ਗੁਰੁ ਸਿਉ ਕਰੀ ਗੁਰੁ ਕਉ ਸੰਗ ਲਵਾਇ । 
ਦਰਸ਼ਨ ਟਾਲੀ ਕਾ ਕਰਿਓ ਸੀ ਚੈਦ ਕੀ ਜਾਇ।। 313 ॥ 
ਚੌਪਈ 
ਧਰ ਪ੍ਰਸਾਦਿ ਸੁ ਤਹਾਂ ਮੁਰਾਰਾ । ਸਭ ਜੁਤ ਕੀਨ ਪ੍ਰਭੂ ਦੀਦਾਰਾ । 
ਦਯਾ ਸਿੰਧ ਪੁਨ ਡੇਰੇ ਆਏ । ਧਰਮ ਸਸੀ ਕੇ ਪੁਤ੍ਰ ਲਖਾਏ । 31411 
ਪਾਂਚ ਪਾਂਚ ਸੈ ਮੋਹਰ ਦੀਨੀ । ਏਕ ਏਕ ਬਸਤ੍ਰ ਸੁ ਨਵੀਨੀ । 
ਧਰਮ ਸਸਿ ਕੋ ਬਹੁਤ ਧਨ ਦੀਨੋ । ਕਿ੍‌ਪਾ ਸਿੰਧ ਮਨ ਆਨੰਦ ਲੀਨ ॥ 315 । 
ਦੋਹਰਾ 
[ਧਰਮਚੋਦ ਮਨ ਮਾਨ ਧਰ ਨਿਜ ਕੌ ਬਡਾ ਬਿਚਾਰ । 
ਲੀਓ ਦਰਬ ਮਮ ਹਰਖ ਧਰ ਅਪਨੇ ਧਾਮ ਪਧਾਰ ॥ 316 ॥] 
ਚੌਪਈ 
ਤਾਂ ਦਿਨ ਸ੍ਰੀ ਗੁਰ ਤਹਾਂ ਰਹਾਏ । ਕੀਤੇ ਚਰਿਤ ਅਧਿਕ ਸੁਖਦਾਏ । 
ਦਿਵਸ ਬਤਾਏ ਨਿਸਾ ਪ੍ਰਗਟਾਈ । ਗਈ ਜਾਮ ਮਨ ਆਨੌਦ ਪਾਈ ।। 317 ॥ 
ਆਜ਼ਜ ਮਾਨ ਪਲੰਘ ਨਿਜ ਸੌੋਏ । ਰਤਪਤਿ ਕੌਟ ਦੇਖ ਛਬਿ ਮੌਹੇ । 
ਨਿਜ ਨਿਜ ਆਸਨ ਸਭੈ ਸੁਹਾਏ । ਮਿਲਕੇ ਚਰਚਾ ਗੁਨ ਪ੍ਰਭ ਗਾਏ ।। 318 ।। 
ਸਾਹਿਬ ਭਾਨਾ ਅਰ ਗੁਰਦਾਸ । ਜੋਠਾ ਬਿਧਿਆ ਧਾਰ ਹੁਲਾਸ । 
ਪਰਸਪਰ ਬੋਠੇ [ਚਰਚਾ ਕਰਹਿੰ । ਸ੍ਰੀ ਗੁਰੁ ਕੇ ਗੁਨ ਮੁਖ ਸਿਉ" ਰਰਹਿੰ । 319 ॥ 


4੩ ਪ੍ਰੌਥੀ ਕੀਨ “ਅ ਪੋਥੀ ਚੈਦ “ਏ ਪੌਥ) ਵਿਚੋ" “ਅ ਪੌਥ) ਵਿਚੋ 


600 ਗ੍ਰਰ ਬਿਲਾਸ ਪਾਤਸ਼ਾਹੀ ੬ 


ਥ ਦਹਰਾ 
ਸਾਹਿਬ ਭਾਨੇ ਅਸ ਕਹਾ ਭਾਈ ਕਉ ਸਮਝਾਇ । 
ਧਰਮਚੈਦ ਮਨ ਮਾਨ ਬਹੁ ਸਰੀ ਗਰ ਸਾਂਤ ਸੁਹਾਇ ॥ 320 ॥ 
ਚੌਪਈ 
ਸੀ ਮੁਖ ਸਿਉ" ਇਹ ਬਚਨ ਅਲਾਯੌ । ਭਗਤ ਸਿੰਘ ਇਹ ਭਾਈ ਸੁਨਾਯੌ । 
ਮਾਨ ਸਦਾ ਇਨ ਕੇ ਗ੍ਰਿਹ ਭਾਰੀ । ਪੌੜੀ ਤਿਹ ਪਰਥਾਂਇ ਉਚਾਰੀ । 321 ॥ 
ਜਾਨ ਵਿਸ ਖਟ ਵਾਰ ਮਝਾਰਾ । ਤੇਤੀਵੀ” ਤਹਿੰ ਅਰਥ ਸੁਧਾਰਾ । 
ਗੁਰ ਪ੍ਰੰਰੇ ਭਾਈ ਇਹ ਭਾਇ । ਭਗਤ ਸਿੰਘ ਨਿਜ ਮੁਖਹੁੰ ਅਲਾਇ ॥ 332 । 
ਅੜਿਲ 
ਬਾਲ ਜਤੀ ਸੀ ਚੋਦ ਮਾਨ ਬਹੁ' ਪਾਇਯੋ । 
ਬਾਬੇ ਕਾ ਰਚ ਥਾਨ ਸੁ ਆਪ ਗਣਾਇਯੋ । 
ਲਖਮੀਦਾਸ ਹ੍ੰ ਪੁਤ ਧਰਮ ਸਸਿ ਜਾਨੀਏ । 
ਨਿਤ ਪੌਤਾ ਮਨ ਮਾਨ ਸੁ ਕਰ ਬਸ ਠਾਨੀਏ ॥ 323 ॥ 
ਰ | ਛਪੇ ਛਦ ।। 
ਮੈਜੀ ਦਾਸ ਬਣਾਇ ਆਪ ਕਉ ਬੜਾ ਕਹਾਈ । 
ਦਾਤ ਸਿਖ ਸਿਯਾਸਣ ਸੇਵਾ ਗੁਰੂ ਬਿਹਾਈ । 
ਮੌਹਨ ਕਮਲਾ ਹੋਇ ਚੁਬਾਰਾ ਮੋਹਰੀ ਭਾਯੋ । 
ਮੀਣਾ ਪ੍ਰਿਥੀਆ ਜਾਨ ਚਾਹਿ ਬਡ ਲਾਲਚ ਲਾਯੋ । 
ਮਹਾਂਦੇਵ ਹਉਮੰ” ਕਰੀ ਬੇਮੁਖ ਸਗ ਬੋਲਤ ਰਹੈ” । 
ਚੰਦਨ ਗੈਧ ਨ ਬਾਂਸ ਕੌ ਥਿਯਾਰ ਤੀਨ ਨਿਸ ਦਿਨ ਬਹੈ” ।। 324 ॥ 
ਦੌਹਰਾ 
ਭਗਤ ਸਿੰਘ ਭਾਈ ਤਬੈ ਪੰੜੀ ਐਸ ਉਚਾਰ । 
ਸਾਹਿਬ ਭਾਨਾ ਬਿਸਮ ਧਰ ਤਿਨ ਕੀ ਗਤਿ ਬਿਚਾਰ ॥ 325 ॥ 
ਪੁਨ ਭਾਈ ਕਉ ਅਸ! ਕਹਾ ਗੁਰਕੀ ਰੀਤਿ ਸੁਨਾਇ ।। 
ਭਾਈ ਸੁਨ ਹਰਖਤ ਭਯੋਂ ਦੂਤੀ ਸੂ ਪੌੜੀ ਗਾਇ ॥ 326 ॥ 
ਪਉੜੀ 
ਆਦਿ ਗੁਰ ਇਹੁ ਰੀਤਿ ਕਰੀ ਗੁਰਦਾਸ ਭਯੋ ਗੁਰਦਾਸ ਕਹਾਇਆ । 
ਅਮਰਦਾਸ ਗੁਰ ਔਗਦ ਤੇ ਕਰਿ ਸੇਵਾ ਸਤਿਗੁਰ ਸੁਨਾਇਆ । 
ਅਮਰ ਗੁਰੁ ਤੋਂ ਰਾਮਦਾਸ ਧਰ ਸੇਵਾ ਸੋਵਕ ਗੁਰ ਭਾਇਆ । 
ਰਾਮਦਾਸ ਗੁਰ ਅਗਮ ਗਤਿ ਗੁਰੁ ਅਰਜਨ ਅਮ੍ਰਿਤ ਫਲ ਲਾਇਆ । 


8% ਪ੍ੋਬੀ ਅਤਿ 2ਅ ਪੌਥੀ ਇਮ 
ਇਤ 


ਅਧਿਆਇ ਸੌਲਵਾਂ `.601 


ਹਰ ਗੋਵਿੰਦ ਗੁਰ ਤਾਂਹਿਤੇ ਪਰਮ ਪਰਖ ਆਦੋਸ ਕਰਾਇਆ ॥ 
ਗੁਰ ਕ੍ਰਿਪਾ ਤੇ ਸੁਝੇ ਨਹਿੰ ਲੁਕੌ ਲੁਕਾਇਆ । 
ਦੋਹਰਾ 
ਅਸ ਪੌੜੀ ਭਾਈ ਤਬੈ ਮੁਖ ਤੋ ਕੀਨ ਉਚਾਂਰ । 
ਭਾਈ ਭਾਨੇ ਜੁਤ ਸਭੀ ਤਾ ਸਮ ਬਦਨ ਧਾਰ ॥ 328 ॥ 
ਹਰਿ ਗੋਵਿੰਦ ਕੈ ਚਰਿਤ ਕੀ ਚਰਚਾ ਕੀਨ ਬਤਾਇ । 
ਤੀਨ ਜਾਮ ਨਿਸ ਤਬ ਗਈ ਭਗਤ ਸਿੰਘ ਇਹ ਭਾਇ ।। 329 ॥ 
ਚੌਪਈ 
ਜਾਮ ਨਿਸਾ ਜਬ ਆਇ ਰਹਾਨੀ । ਹਰਖਤ ਉਠੇ ਪ੍ਰਭੂ ਗੁਰ ਗਿਆਨੀ । 
ਕੀਨ ਸੌਚ ਸਰ ਮਜਨ ਕੀਨੋ । ਬੈਠੇ ਆਪ ਧਿਆਨ ਸੁਖ ਲੀਨੋ । 330 ॥ 
ਭਾਈ ਭਾਨਾ ਕਰ ਅਸਨਾਨ । ਆਇ ਪ੍ਰਭ ਕੌ ਬੋਦਨ ਠਾਨ । 
ਬਾਬਕ' ਆਸਾ ਵਾਰ ਲਗਾਈ । ਪਾਇ ਭੌਗ ਰਵਿ ਤੋਜ ਧਰਾਈ ॥ 331 । 
ਦੋਹਰਾ 
ਸੀ ਸਤਿਗੁਰ ਪਿਆਨਾ ਕੀਓ ਕਰ ਬਚਨ ਗੁਰ ਥਾਨ । 
ਸਭ ਕੌ ਸੈਗ ਲਵਾਇਕੈ ਸਾਹਿਬ ਕਿ੍‌ਪਾ ਨਿਧਾਨ ॥ 332 ।। 
_ਲੈ ਵਿਦਿਆ ਸਸਿ ਧਰਮ ਤਂ ਚਲੋਂ ਪੂਰ ਕਰ ਆਸ । 
ਸਤਿਗੁਰ ਹਰਿਗੋਵਿੰਦ ਜੀ ਪਹੁੰਚੇ ਤਬ ਰਾਮਦਾਸ । 3323 । 
ਚੌਪਈ 
ਏਕ ਮਾਸ ਗੁਰ ਤਹਾਂ ਰਹਾਏ । ਸਾਹਿਬ ਭਾਨੇ ਪਹਿ ਸੁਖ ਪਾਏ । 
ਨਿਤ ਨੂਤਨ ਬਹੁ ਚਰਚਾ ਕਰਹਿ । ਨਿਜ਼ ਮਨ ਮਹਿ ਬਡ ਆਨੰਦ ਧਰਹਿਂ ॥ 334 ।। 
ਸਭ ਸੰਗਤਿ ਜਬ ਯਹਿ ਸੁਨ ਪਾਯੋ । ਦੀਪਮਾਲ ਕਾ ਮੌਲਾ ਆਯੋ । 
ਭਾਈ ਕਉ ਨਿਜ ਸੰਗਿ ਲਵਾਏ । ਸਤਿਗੁਰ ਪੈ ਅਰਦਾਸ ਕਰਾਏ । 332 ॥ 
ਮਹਾਰਾਜ ਅਬ ਮੋਲਾ ਆਯੋ । ਪਾਂਚ ਦਿਵਸ ਮੈ” ਜੌ ਪ੍ਰਭੂ ਭਾਯੌ । 
ਦਯਾਸਿੰਧ ਸਨ ਸੰਗਤਿ ਬਾਨੀ । ਬਹੁਤ ਭਲੀ ਨਿਜ ਮਨ ਮਹਿ ਜਾਨੀ ॥ 336 ।। 
ਭਾਨੇ ਤੇ ਤਬ ਬਿਦਿਆ ਲੀਨੀ । ਹਰਿਗੋਬਿੰਦ ਤਬ ਹੋਇ ਅਧੀਨੀ । 
ਸਾਹਿਬ ਭਾਨੇ ਬਿਨਤਿ” ਉਚਾਰੀ । ਸੰਗਿ ਚਲੋ ਤੁਮਰੇ ਸੁ ਮੁਰਾਰੀ ॥ 337 ॥ 
ਦੋਹਰਾ 
ਸੀ ਗੁਰ ਤਾਂਕੋ ਅਜ ਕਹਾ ਰਹੋਂ ਇਹਾਂ ਸੁਖ ਸਾਥ ! 
ਪਰਸਪਰ ਸੀਸ ਨਿਵਾਇਓ ਧਰਿਓ ਚਰਨ ਪਰ ਮਾਥ। 338 । 





੯% ਪੋਥੀ ਰਬ'ਬੀ “ਐਅ ਪੰਥੀ ਅਰਜ 


602 ਗੁਰ ਬਿਲਾਸ ਪਾਂਤਸ਼ਂਹੀ ੬ 


ਚੌਪਈ 

ਹਰਿ ਗੋਬਿੰਦ ਕੇ ਚਰਿਤ ਅਪਾਰਾ । ਪੂਰਨ ਭਯੋ ਧਿਆਇ ਸੁਖ ਸਾਰਾ । 

ਪੜੇ ਸੁਨੈ ਜੌ ਨਰ ਮਨ ਲਾਈ । ਮਨ ਇਛਤ ਫਲ ਤਤਡਿਨ ਪਾਈ ॥ 339॥ 

ਆਗੇ ਹੁਇ ਸੂ ਕਥਾ ਉਚਾਰੀ । ਦਧ ਸੁਤ ਜਾਵੈ ਗੁਰ ਅਵਤਾਰੀ । 

ਕੱਤਕ ਅਨਿਕ ਕਹਾ ਲੌ ਗਾਉ । ਧੀਰਮਲ ਕਾ ਜਨਮ ਸੁਨਾਉ ॥ 340 ॥ 

ਅਟਲ ਰਾਇ ਨਿਜ ਧਾਮ ਸਿਧਾਵਹਿ । ਗੁਰਦਾਸ ਭਾਈ ਗਥ ਸੁੰਦਰ ਆਵਹਿੰ।. _ 

ਰਵਿ ਮਲ ਕਾ ਕਰ ਵਿਆਹਿ ਉਦਾਰਾ । ਹਰਿਗੋਬਿੰਦ ਪਰ ਕਵਿ ਬਲਿਹਾਰਾ 3411 

ਜਹਾਂ ਭੂਲ ਹਮਤੇ ਭਈ ਅਛਰ ਤਹਾਂ ਬਨਾਇ । 

ਇਹੀ ਚਾਹਿ ਗੁਰ ਜਸ ਕਹੂੰ ਸੰਗਤਿ ਕਰਹੁ ਸਹਾਇ ।। 3421 

ਇਤਿ ਸ੍ਰੀ ਗੁਰ ਬਿਲਾਸ ਸਾਹਿਬ ਬੁਢਾ ਜੋਤੀ ਜੋਤ ਸਮਾਏ ਬਰਨੌਨ ਨਾਮ ਖੋੜਸੋ 
ਧਿਆਇ ਸੰਪੂਰਨ ਮਸਤ ਸੁਭ ਮਸਤ ॥ ਵਾਹਿਗੁਰੂ ॥ 


ਅਧਿਆਇ ਸਤਾਰ੍ਹਵਾਂ 


ਦੋਹਰਾ 
ਜਾਂਕੇ ਨਾਮ ਪ੍ਰਤਾਪ ਤੇ ਸਿੰਧ ਕਨੀ' ਸਮ ਹੋਇ । 
ਤਾਂਹਿ ਪ੍ਰਭੂ ਕਹਿ ਬੈਦਨਾ ਸਦਹੀ ਹਮਰੀ ਹੋਇ ॥ 1 ॥ 
ਹਰਿ ਗੋਬਿੰਦ ਗੁਰ ਅਗਮ ਕਥ ਕੀਨੇ ਚਰਿਤ ਅਪਾਰ । 
ਮੋਹਿ ਗੈਮ ਏਤੀ ਨਹੀ` ਜੋ! ਸਭ ਕਹਉ” ਸੁਧਾਰ ।। 2 ॥ 
ਥਿਤਿ ਇਕਾਦਸ਼ ਕੇ ਦਿਵਸ ਸਤਿਗੁਰ ਕੀਨ ਪਿਆਨ ।! 
ਤਿਸੀ ਦਿਵਸ ਪਹੁੰਚਤ ਭਏ ਸੁਧਾ ਸਰੋਵਰ ਆਨ ॥ 3 ।। 
ਚੌਪਈ 
ਦਯਾਸਿੰਧ ਜਤ ਭਾਈ ਆਏ । ਸੁਧਾ ਸਰੋਵਰ ਦਰਸ਼ਨ ਪਾਏ । 
ਏਕ ਸਿਖ ਗੁਰ ਆਗੇ ਤੌਰਾ । ਕਰਾਉ ਕੜਾਹ ਮਾਨ ਬਚ ਮੌਰਾ । 4 ॥ 
ਅਰਧ ਜਾਮ ਤਬ ਦਿਵਸ ਰਹਾਈ । ਹਰਿ ਗੋਬਿੰਦ ਮਨ ਮਾਹਿ ਸੁਖ ਪਾਈ । 
ਆਗੇ ਧਰ ਪ੍ਰਸਾਦਿ ਪ੍ਰਭ ਆਏ । ਅਕਾਲ ਤਖਤ ਕਾ ਦਰਸ਼ਨ ਪਾਏ ॥੧5 ॥ 
ਦੌਹਰ” 
ਜਾਨ ਵਾਹਿਗਰੁ ਤਖਤ ਤਬ ਬਦਨ ਕਰ ਮਨ ਲਾਇ । 
ਅਰਦਾਸ ਕਰਾਈ ਹਰਖ ਜਿਉ” ਪ੍ਰਕਰਮਾ ਬਹੁਰ ਸਿਧਾਇ ।੧ 6 ॥ 
ਚੌਪਦੀ 
ਪਰਕਰਮਾ ਕਰਿ ਹਰਿਮੰਦਰ ਆਏ । ਪ੍ਰਸਾਦਿ ਚੜਾਇ ਰਰਖ ਚਿਤ ਛਾਏ । 
ਬੇਦ? ਪਰਕਰਮਾ ਕਰ ਸੁਖਦਾਈ । ਉਸਤਤਿ ਕੀਨ ਅਧਿਕ ਮਨ ਲਾਈ ।। 7 ॥ 
ਝਹੁਰੋ ਕੀਨ ਸੁ ਦਰਸ ਨਿਸ਼ਾਨਾ । ਭਗਤ ਸਿੰਘ ਗੁਰ ਕ੍ਰਿਪਾ ਨਿਧਾਨਾ । 
ਦਾਨ ਅਤਿਥਿਨ ਕਉ ਬਹੁ ਦੀਨੋ । ਅਤਿ ਅਨੌਦ ਨਿਜ ਮਨ ਮਹਿ ਲੀਨੋਂ ॥ 8 ॥ 
ਦੌਹਰਾਂ 
ਅਕਾਲ ਬੁੰਗੇ ਆਏ ਪ੍ਰਭੂ ਬੈਠੇ ਤਖਤ ਸੁਹਾਏ । 
ਨਗਰ ਲੌਕ ਆਏ ਤਬੈ ਚਰਨ ਬੋਦ ਸੁਖ ਪਾਇ ।। 9 । 


ਮਮ ਪੋਥੀ ਕਣੀ _% ਤੋਂ ਏ ਪੌਥੀ ਜਉ % ਖੋਥੀ ਚਾਰ 


604 ਰ ਗੁਰ ਬਿਲਾਸ ਪਾਤਜ਼ਾਹੀ ੬ 


ਦੀਨਾ ਨਾਥ ਵਿਚਾਰ ਕੇ ਦੋ ਸਿਖ ਲੀਨ ਬੁਲਾਇ । 
ਇਕ ਪਠਿਓ ਕਰਤਾਰ ਪੁਰ ਪੰ'ਦੇ ਖਾਂ ਕੌ ਲਿਆਇ ! 10 ॥ 
ਚੰਪਈ 
ਦੁਤੀ ਸਿਖ ਸਿਉ” ਐਸ ਸਿਖਾਯੋ । ਗੋਇੰਦਵਾਲ ਕੁਟੰਬ ਲੈ ਆਯੋ । 
ਸੰਦਰ ਕਉ ਕਹੀਯੋਂ ਇੰਹ ਆਵੇ । ਸਭ ਕੁਟੌੱਬ ਕਉ ਸਾਥ ਲਿਆਵੈ ॥ 11 ॥ 
ਬਚਨ ਮਾਨ ਤਤਛਿਨ ਸਿਖ ਧਾਯੋ । ਦਤੀ ਦਿਵਸ ਸਭ ਸੋਗ ਲਿਆਯੋ । 
ਸਭ ਪਰਵਾਰ ਗੁਰ ਚਰਨ ਲਗਾਯੋ । ਚਿਰ ਸੇ ਮਿਲੈ ਬਹੁਤ ਸੁਖ ਪਾਯੋ ।। 12 ॥ 
ਸੁੰਦਰ ਤਬ ਗੂਰ ਕੇ ਢਿਗ?£ ਆਯੋ । ਪਗ ਪੰਕਜ” ਨਿਮ੍ਰਤ ਲਪਟਾਯੋ । 
ਕੁਸਲ ਆਨੰਦ ਸਤਿਗੁਰ ਤਿਹ ਲਈ । ਤ੍ਰਮਰੀ ਕਿ੍‌ਪਾ ਤੇ ਸਭ ਸੁਖ ਠਈ ॥ 13 ।। 
ਸਭ ਪਰਵਾਰ ਗਰ ਮਹਿਲੀ' ਆਯੋ । ਲੈ ਆਗਿਆ ਗੁਰ ਕੀ ਸੁਖ ਪਾਯੋ । 
ਹਰਿ ਗੋਵਿੰਦ ਨਿਜ ਮਹਲੀ" ਆਏ । ਕਸਲ ਆਨੰਦ ਸਭ ਕੀ ਤਬ ਪਾਏ ॥ 14 ।। 
ਦੋਹਰਾ 
ਬਾਬਾ ਗੁਰਦਿਤਾ ਮਿਲਯੋਂ ਸੂਰਜ ਮੇਲ ਅਣੀ ਰਾਇ । 
ਅਟਲ ਰਾਇ ਚਰਨੀ ਲਗੇ ਮਨ ਮਹਿ ਹਰਖ ਮਨਾਇ? ।। 15 । 
ਬੀਬੀ ਵੀਰੋ ਤਬ ਔਈ ਮਨ ਮਹਿ ਹਰਖ ਧਰਾਇ । 
ਤੰਗ ਬਹਾਦਰ ਅੰਕ ਮਾਂਹਿ ਭ੍ਰਾਂਤ ਬਾਲ ਸੁਖ ਪਾਇ ॥ 16 ॥ 
ਸੁਖ ਸਾਗਰ ਤਹਿ ਸੀਸ ਪੈ ਦੀਨ ਪਿਆਰ ਹਿਤ ਸੋਗ । 
ਮਾਸ ਦਿਵਸ ਕੋ ਬਾਲ ਅਤਿ ਸੋਭਾ ਜਾਹਿ ਅਨੰਗ ।।' 17 ॥ 
ਕਛਕ ਕਾਲ ਧਰ ਗੋਦ ਮਹਿ ਦੀਓ ਸੁਤਾ ਕੇ ਅੰਗ । 
ਭਾਤ ਅੰਕ ਵੀਰੋ ਚਲੀ ਸੋਭਤ ਬਾਲ ਮੋਯਕ ॥ 18 । 
ਚੌਪਈ 
ਦੋ ਧੀਰਜ ਸਭ ਕਉ ਗੁਰ ਦੇਵਾ । ਕੌਤਕ ਕਰਤ ਅਨੰਤ ਅਭੇਵਾ । 
ਤਬ ਲੌ ਸੋਗਤ ਅਈ ਅਪਾਰਾ । ਧਰੀ£ ਚਾਹ ਗੁਰ ਹੇਤ ਦਿਦਾਰਾ । 19॥ 
ਅਕਾਲ ਤਖਤ ਪਰ ਪ੍ਰਭੂ ਸੁਹਾਏ । ਰਵਿ ਸਸਿ ਦੇਖ ਰੂਪ ਸੁਕੁਚਾਏ । 
ਦੇਸ ਦੇਸ$ ਕੀ ਸੌਗਤਿ ਆਈ । ਭਾਂਤ ਭਾਂਤ ਕੀ ਪੂਜ ਚੜਾਈ ।। 20 ॥ 
ਪੰਦੇ ਖਾਂ ਨਾਰੀ ਜੁਤ ਆਯੋ । ਮੋਲ ਦਿਵਸ ਚਰਨਨ ਲਪਟਾਜਯੋ । 
ਹਰਿ ਗੋਵਿੰਦ ਤਿਹ ਆਦਰ ਕੀਨੋ । ਕਸਲ ਆਨੰਦ ਕਰ ਡੋਰਾ ਦੀਨੋ ॥ 21 ॥ 
ਦੋਹਰਾ 
ਕੌਲਾਂ ਕੇ ਗ੍ਰਿਹ ਬਾਸਯੋ ਸ੍ਰੀ ਗੁਰ ਆਇਸ ਪਾਇ । 
ਮੋਲਾ ਅਨਗਨ ਆਇਓ ਅਤਿ ਹੀ ਦਰਬ ਚੜਾਇ ॥ 22 ॥ 


“ਦ ਪੰਥੀ ਪਰਿਵਰ _ਤਅ ਪੌਥੀ ਪਾਸਿ ੪£' ਪੋਥੀ ਸੀਸ ਨਿਵਾਇਯੋ “ ਪੋਥੀ ਬਢਾਇ 5ਅ ਪੌਥੀ ਮਨਹਿ 5੬ 
ਪੌਰੀ ਬਦੇਸ 


ਅਧਿਆਇ ਸਤਾਰ੍ ਵਾਂ _ 602 


ਦਰਸ ਪਰਸ ਸੀ ਗੁਰੂ ਕਾ ਸੁਧਾ ਸਰੋਵਰ ਨਾਇ ।। 
ਹਰਿ ਮਦਰ ਕਰ ਬੈਦਨਾ ਸਤਿਗੁਰ ਆਇਸ ਪਾਇ ॥। 23 ॥ 
ਦੋਹਰਾ 
ਸਭ ਸੰਗਤਿ ਬਿਦਿਆ ਭਈ ਮੋਲਾ ਭਯੋ ਬਤੀਤ । 
ਪੈਦੇ ਖਾਂ ਬ੍ਰਝਤ ਭਯੋ ਹੈ ਗੁਰ ਤੁਰਕਨ ਜੀਤ । 24।। 
ਚੰਪਈ 
ਜਿਹ ਪਰਕਾਰ ਸਭ ਤੁਰਕ ਹਤਾਈ । ਸੋ ਗੁਰ ਕਹਿ ਸੁਨ ਬਸਮੈ' ਪਾਈ । 
ਸਪੁਤ ਸਹਸ ਮੈ ਭਾਖਤ ਹਨਾ । ਚੌਦਾਂ ਸਹਿਸ ਇਨੌ ਨਹਿ ਗਨਾ ॥ 22 ॥ 
ਸੀ ਗੁਰ ਕੇ ਪਗ ਸੀਸ ਨਿਵਾਯ । ਸਤਿਗੁਰ ਅਗਮ ਅਗਾਧ ਲਖਾਯੋ । 
ਨਿਜ ਗਿਹ ਬਸਯੋ ਦਾਰ£ ਤਹਿ ਸੰਗਾ । ਗ੍ਰਿਹਿ ਮਹਿ ਰਚੈ ਚਿਤਾਰ ਅਨੰਗਾ । 26 11 
ਦੌਹਰਾ 
ਬਹੁ ਪਰਕਾਰ ਕੌਤਕ ਕਰਿਯੋ ਪੈਦੇ ਖਾਂ ਸੁਖ ਮਾਨ । 
ਕਛੁਕ ਕਾਲ ਤਿੰਹ ਦਾਰਾ ਕੰ ਤਬ ਹੀ ਭਯੋ ਅਧਾਨ ॥ 27 ॥ 
ਚੌਪਈ 
ਸੰਦਰ ਸੀ ਗੁਰ ਆਗਿਆ? ਲੋ ਕੇ ! ਗ੍ਰਿਹ ਕੌ ਗਯੋ ਭਾਰ ਸੁਖ ਪੰ ਕੌ । 
ਦਿਸਾ ਮਾਸ ਜਬ ਗਏ ਬਿਤਾਈ । ਪੈਦੇ ਖਾਂ ਕੀ ਨਾਰ ਵਿਆਈ ।। 28 ॥ 
ਕੌਨਯਾ ਭਈ ਭਾਰਿ ਸਮ ਪਾਯੋ । ਪੈਦੇ ਖਾਂ ਗੁਰ ਕੇ ਨਿਕਟਾਯੰ ॥ 
ਹਾਥ ਜੌਰ ਅਸ ਬਚਨ ਉਚਾਰਾਂ । ਬਿਨਤੀ ਸੁਨੋ ਮੌਰ ਕਰਤਾਰਾ 2੭ ॥ 
ਹੈ ਪ੍ਰਭ ਕੈਨਯਾ ਮਮ ਗ੍ਰਿਹਿ ਭਈ । ਸੀ ਮੁਖ ਸਿਉ" ਗੁਰ ਆਗਿਆ ਦਈ । 
ਭਲਾ ਭਯਾ ਤਿਹ ਪਾਲਣ ਕਰੋਂ । ਕਛ੍ਹ ਚਿੰਤ ਚਿਤ ਮਾਹਿ ਨ ਧਰੌ ॥ 301 
ਦੋਹਰਾ 
ਪੈਦੇ ਖਾਂ ਨਿਜ ਗ੍ਰਿਹਿ ਗਯੋ ਸ੍ਰੀ ਗੁਰ ਹਸੇ ਅਪਾਰ । 
ਤਬ ਜੋਠੇ ਥਿਨਤੀ ਕਰੀ ਕਿਆ ਕੌਤਕ ਕਰਤਾਰ ।। 21 ।। 
ਚੌਪਈ 
ਦਯਾ ਸਿੰਧ ਅਸ ਕੀਨ ਉਚਾਰਾ । ਪੰਦੇ ਖਾਂ ਗ੍ਰਿਹ ਕਲ ਅਵਤਾਰਾਂ । 
ਦਿਰ ਮਿਸ ਜੈਗ ਅਗਰ ਹੁਇ ਭੂਰੀ । ਮਲੇਛ ਨਾਸ ਬਹ ਹੋਇ ਜਰੂਰੀ । 32 ॥ 
ਅਸ ਕਹਿ ਸੀ ਗੁਰ ਮੌਨ ਰਹਾਏਂ । ਸੁਨ ਜੇਠਾ ਮਨ ਆਨੌਦ” ਪਾਏ । 
ਬਹੁਤ ਕਾਲ ਸੁਖ ਸੰਗ ਬਿਤਾਈ । ਭਾਖੂੰ ਕਥਾ ਗ੍ਰੰਥ ਬਢ ਜਾਈ ॥ 33 ॥ 
ਆਏ ਭਏ ਬਰਖ ਜਬ ਜਾਨੋਂ । ਸੁਧਾ ਸਰਵਰ ਬਹੁ ਸੁਖ ਠਾਲੋਂ । 
ਸਸਿ ਰਸਿ ਵਸ ਗੁਰ ਸੰਮਤ ਆਯੋਂ । ਤਿਯੰਦਸ ਚੇਤਰ ਦਿਵਸ ਬਿਤਾਯੌ ॥ 34। 


ਰੀ 
ਅ ਪੁੰਥੀ ਨਾਰਿ “ਏ ਪੋਥ! ਅ/ਇਸ $ਅ ਪੌਥੀ ਹਮਰੋ “ਅ ਤੇ ਏ ਪੌਥੀ ਇਿਸਮੰ" 


606 ਗ੍ਰਰ ਬਿਲਾਸ ਪਾਤਸ਼ਾਹੀ ੬ 


ਦੋਹਰਾ 
ਤਿਸੀ ਦਿਵਸ ਸ੍ਰੀ ਸਤਿਗੁਰੂ ਬੈਠੇ ਕਿਸੀ ਖਿਆਲ । 
ਮਾਤ ਦਮੌਦਰੀ ਆਇ ਕੇ ਬਿਨ ਕਰੀ ਤਤਕਾਲ ॥ 35 ॥ 
ਚੌਪਈ 
ਹੇ ਪ੍ਰਭੂ ਐਸੀ ਕਿਰਪਾ ਕਰੀਐ । ਔਸ ਗੁਰਦਿਤੇ ਮੁਖਹੁੰ ਉਚਰੀਐ । 
ਸੀ ਮੁਖ ਸਿਉ ਅਸ ਬਚਨ ਪ੍ਰਕਾਸ਼ਾ । ਜਾਇ ਗੁਰਦਿਤੇ ਕੇ ਤਮ ਪਾਸਾ ॥ 36 ॥ 
ਤਿਸ ਕੇ ਜਾਇ ਕਹੋ ਸੁਨ ਬਚਨਾਂ । ਜੌ ਕਰ ਹੈ ਸੁੰਦਰ ਬਡ ਰਚਨਾ । 
ਮੰਤ ਸਤਿਨਾਮ ਲਿਖ ਦੇ ਹੈ । ਨਿਜ ਇਸਤਰੀ ਕੌ ਤਬ ਸੁਤ ਹ੍ਹੋ ਹੈ ॥ 37 ॥ 
ਦੋਹਰਾ 
ਮਾਤ ਦਮੌਦਰੀ ਤਹਿ ਆਈ ਨਿਜ ਸੁਤ ਬੈਠੇ ਜਾਇ । 
ਹੋ ਸੁਤ ਸਝਿਗੁਰ ਜੀ ਕਹਾ ਸਤਿਨਾਮ ਲਿਖ ਜਾਇ ।। 38 ॥ 
ਤਬ ਬਾਬੋ ਬਚ ਮਾਨ ਕਰ ਐਸੇ ਕੀਨਾ ਕਾਜ । 
ਮੰਤਰ ਲਿਖ ਤਿਯ ਕੌ ਦੀਓ ਮੈਨਤੀ ਜਾਇ ਸੁਖ ਸਾਜ॥39॥ 
ਬਾਬੇ ਜੀ ਏਸੇ ਕਹਾ ਪ੍ਰਿਥਮੇ ਕਰੋਂ ਇਸਨਾਨ। __ 
ਯਾਂਕੌ ਚੁਸੇ ਪ੍ਰੰਮ ਕਰ ਸ੍ਰੀ ਗਰ ਕਾਂ ਧਰ ਧਿਆਨ ।॥ 40 ।। 
ਚੌਪਈ 
ਤਿਨੈ ਨ ਧਯਾਨ ਗਰ ਕੌ ਧਰਾ । ਨਹਿ ਪ੍ਰਿਥਮੇ ਤਿਨ ਮਜਨ ਕਰਾ । 
ਸਮੇ ਅਸਤ ਰਵਿ ਕੀਨਾ ਪਾਨਾ । ਭਯੋ ਅਧਾਨ ਹਰਖ ਮਨ ਠਾਨਾ ॥ 41 ॥ 
ਗੁਰ ਮਾਯਾ ਚਾਹੈ ਸੌ ਕਰੋ । ਦਯਾ ਸਿੰਧ ਅਸ ਕੌਤਕ ਕਰੋਂ । 
ਗੁਰ ਮਾਯਾ ਅਨੌਤੀ ਭਰਮਾਈ । ਸਿਖਿਆ ਬਾਰੇ ਕੇਰ ਬੁਲਾਈ ॥ 42॥ 
ਮਾਤ ਦਮੌਦਰੀ ਦਿਖ ਸੁਖ ਪਾਯੋ । ਮੇਲਾ ਨਿਕਟ ਵੈਸਾਖੀ ਆਯੋ । 
ਦਯਾਸਿੰਧ ਕੀ ਆਗਿਆ ਪਾਏ । ਬਾਬਾ ਪੁਰ ਕਰਤਾਰ ਸਿਧਾਇ ॥ 43 1੧ 
ਦੋਹਰਾ 
ਲੈ ਆਗਿਆ ਤਬ ਮਾਤ ਕੀ ਨਿਜ ਨਾਰੀ” ਸੋਗ ਧਾਰ । 
ਦਿਵਸ ਪਾਂਚ ਮੋਲੇ ਰਹੇ ਬਾਬਾ ਹਰਖ ਪਧਾਰ ॥ 44 ॥ 
ਚੌਪਈ 
[ਪਥ|? ਰੈਨ ਬਸ ਪਹੁੰਚਿਓ ਆਈ । ਪੁਰ ਕਰਤਾਰ ਹਰਖ ਮਨ ਪਾਈ । 
ਤਿਹ ਠਾਂ ਮੇਲਾ ਭਯੋ ਅਪਾਰਾ । ਗੁਰ ਸੁਤਿ ਜਾਨ ਭੋਟ ਅਨੁਪਾਰਾ । 45 1 
ਸੰਗਤਿ ਨਿਜ ਨਿਜ ਧਾਮ ਪਧਾਰੀ । ਮਨ ਇਛਤ! ਫਲ ਪਾਏ ਚਾਰੀ । 
ਬਾਬੇ ਕੌਤਕ ਕੀਨ ਬਿਅਤਾ । ਚਰਨ ਸੌਤ ਨਾਂ ਆਵਤ ਅੰਤਾ । 46 ॥ 


ਅ ਤੇ ਏ ਪੌਥੀ ਦਾਰ! %ਅ ਪੋਥੀ ਵਿਚੋ ££ ਪੌਥੀ ਬਾਂਛਤ 


ਅਧਿਆਇ ਸਤਾਰ੍ਵਾਂ 607 


੍ ਦਹਰਾਂ 
ਦਿਸਾ ਮਾਸ ਪੁਰਨ ਭਏ ਆਯੋ ਮਾਘ ਸੁਖਦਾਇ । 
ਅਨੰਤੀ ਤਿ੍‌ਯੋਦਸ ਦਿਵਸ ਮਹਿ ਸੁੰਦਰ ਸੁਤ ਉਪਜਾਇ ।। 47 । 
ਰੁਪਵਾਨ ਗੁਨ ਖਾਨ ਪੁਨ ਧੀਰਜਵਾਲ ਸੁਜਾਨ । 
ਏਕ ਯਹੀ ਹੈ ਨਯੂਨਤਾ ਵਾਦੀ ਅਧਿਕ ਸੁ ਜਾਨ ।। 48 ॥ 
ਚੌਪਈ 
ਗਣ ਵਸੁ ਰਸ ਸਸ ਸੰਬਤ ਜਾਨੋ । ਕਰੂਰ ਸਮਾ ਸਨਿਵਾਰ ਪਛਾਨ । 
ਜਨਮਿਓ ਸਤ ਦਿਨ ਜਾਮ ਰਹਾਏ । ਮਿਲ ਨਾਰੀ ਬਹੁ ਮੰਗਲ ਗਾਏ ॥ 49 । 
ਮਾਤ ਅਨੌਤੀ ਬਹੁਤ ਸੁਖ ਪਾਯੋ । ਦੇਖ ਪੁੱਤ ਨਿਜ ਖੇਦਾਂ ਗਵਾਯੋਂ । 
ਬਾਬੇ ਦੀਨਾ ਦਾਨ ਅਪਾਰਾ । ਬਾਜੇ ਬਜਤ ਅਨੇਕ ਪ੍ਰਕਾਰਾ । 50 ॥ 
ਬਾਬੇ ਦੇਖਿਓ ਪੁੱਤ ਸਰੂਪਾ । ਕੀਨ ਵਿਚਾਰ ਕਪਟ ਧਰ ਰ੍ਹ੍ਪਾ । 
ਧਰਿਓ ਧੀਰਮਲ ਨਾਮ ਤਦਾਇ । ਇਹ ਬਿਧਿ ਸੁਖ ਸਿਉ ਤਹਾਂ ਰਹਾਇ ।। 51 । 
ਦੋਹਰਾ 
ਬਾਬੇ ਦਾਸ ਪਠਾਇਓ ਗੁਰ ਕੇ ਨਿਕਟ ਸੁਧਾਰ । 
ਆਇ ਦਾਸ ਗਰ ਪਗ ਪਰਾ ਬਿਨਤੀ ਕੀਨ ਅਪਾਰ ॥ 22 । 
ਚੌਪਈ 
ਬਹੁ ਪ੍ਰਸਾਦ ਕਰ ਅਗਰ ਧਰਾਯੋਂ । ਧੀਰ ਮਲ ਕਾ ਜਨਮ ਸੁਨਾਯੰ । 
ਸੁਨਤ ਪ੍ਰਭੁ ਮਨ ਮਹਿ ਸੁਖ ਪਾਏ । ਪ੍ਰਿਥੀ ਚੋਦ ਬਪੁ ਦਤੀ ਧਰਾਏ ॥ 53 ॥ 
ਭਗਤ ਸਿੰਘ ਮਾਤਾ ਪੰਗ.ਲਾਗਾ । ਦਾਸ ਬਧਾਈ ਦੈ ਅਨੁਰਾਗਾ । 
ਮਾਤਾ ਸੁਨਤ ਪੁਤ ਸੁਤ ਰੌਯੋ । ਆਨੰਦ ਕੀਨ ਅਨਿਕ ਸ੍ਰਮ ਖੌਯੰ ॥ 24 ।। 
ਦੋਹਰਾ 
ਭਗਤਿ ਸਿੰਘ ਕਹ ਲਗ ਕਹੂੰ ਗਾਥਾ ਪ੍ਰਭ੍ਰ ਅਪਾਰ । 
ਸੇਸ ਥਕਤ ਕਛ ਵਾਰ ਨਹਿ ਸ਼ੂਚਨ ਕਹੀ ਸੁਧਾਰ ॥ 552 ॥ 
ਚੌਪਈ 
ਬਾਬੇ ਪੁਤ ਲੀਨ ਭਵ ਪਾਏ । ਬੀਤੇ ਬਰਸ ਦੋਇ ਸੁਖਦਾਏ । 
[ਆਗੇ।” ਸਨੋ ਔਰ ਹੀ ਬਾਤਾ । ਅਟਲ ਰਾਇ ਜੀ ਕੀ ਬਖਯਾਤਾ 11 26 । 
ਸੁੰਦਰ ਰੁਪ ਬਰਖ ਨਵਸਾਨੌ । ਜਾਂਕੌ ਦਿਖ ਰਤਿ ਨਾਹਿ ਲੁਭਾਨੇ । 
ਸਧਾ ਸਰੋਵਰ ਬਾਲਕ ਜੇਤੇ । ਮਿਲਿ ਮਿਲਿ ਖੇਡ ਕਰੇ” _ਘਰ ਤੋਤੇ ॥ 570 
ਦਹਰ” 
ਸੁਧਾ ਸਰੋਵਰ ਮਾਹਿ ਬਸੇ ਸੁਇਨੀ ਸੁਤ ਬਹੂ ਰੂਪ । 
ਬਰਖ ਅਸ਼ਟ ਤਨੇ ਤਿਹ ਭਯੋ ਮਨੋ ਸੋਭ ਅਰ ਭੂਪ ।। 58 0 


ਲਨ ਅਸਆਲਲ=ਲਲ=ਣ==== ਪਲਕ 
੧% ਪੌਥੀ ਕਸਟ “ਅੰ ਪੌਥੀ ਵਿਚੋਂ 


608 ਗੁਰ ਝਿਲ'ਸ ਪਾਤਸ਼ਾਹੀ ੬ 


ਜ਼ੌਪਈ 
ਖਿਦੋਂ ਖੁੰਡੀ ਤਾਂ ਸੰਗਿ ਖੇਲੈ" । ਬਾਬਾ ਅਟਲ ਰਾਇ ਜਾਂ ਬੇਲੌ' । 
ਬਹੁਤ ਕਾਲ ਜਬ ਬੀਤਤ ਭਯੋ । ਏਕ ਦਿਵਸ ਅਸ ਕੌਤਕ ਭਯੋ ।। 52 ॥ 
ਹੌਡ ਧਰਾਇ ਖੋਲ ਤਬ ਕੀਨੀ । ਬਾਬੇ ਅਟਲ ਜੀਤ ਸੌਂ ਲੀਨੀ । 
ਜਾਨ ਅੰਧੇਰਾ ਕਹਿ ਅਸ ਬਾਤਾ । ਬਾਜੀ ਲੇਹੁ ਰੋਨ ਦੇ” ਪ੍ਰਾਤਾ । 60 ॥ 
ਸ਼ਾਹ ਪੁਤ ਨਿਜ ਸਦਨ ਸਿਧਾਯੋ । ਮਾਤ ਪਿਤਾ ਮਨ ਆਨੰਦ ਪਾਯੋ । 
ਭੋਜਨ ਪਾਇ ਸੈਨ ਜਬ ਕੀਨੋ । ਨਿਕਸਯੋ ਸਰਪ ਬਾਲ [ਡਸ ਲੀਨੋ]! ਕੀਨੋ ॥ 610 
ਰ ਦੋਹਰਾ 
ਬ੍ਹਮ ਮਹੂਰਤ ਜਾਨ ਕੈ ਉਠਾ ਸ਼ਾਹ ਸੁਖ ਧਾਰ । 
ਨਿਜ ਸੁਤ ਲਾਂਗ ਜਗਾਵਨੇ ਮ੍ਰਿਤਕ ਪਰਾ ਨਿਹਾਰ ॥ 62 ।। 
ਹਾਇ ਹਾਇ ਕੀਨਾ ਤਬੈ ਸ਼ਾਹਿ ਚਿੰਤ ਦਧ ਲੀਨ । 
ਸਭ ਪਰਵਾਰ ਰੌਵਨ ਲਗਾਂ ਕਹੇ ਮਾਤ ਕਿਨ ਲੀਨ ॥ 63 ॥। 
ਚੌਪਈ 
ਬਾਬਾ ਅਟਲ ਜਬੈ ਪਨ ਜਾਗੇ । ਤਿਸੀ ਖੇਡ ਮਹਿ ਅਤਿ ਅਨਠੁਰਾਗੇ । 
ਏਕ ਸਿਖ ਕਉ ਦੀਨ ਪਠਾਈ । ਸ਼ਾਹ ਪੁਤ੍ਰ ਕੌ ਲਿਆਵਹੁ ਜਾਈ” ।। 64 11 
ਸੁਇਨੀ ਖਤਰੀ ਸ਼ਾਹ ਅਪਾਰਾ । ਤਿਹ ਸੁਤ ਲੋਵਨਿ ਸਿਖ ਸਿਧਾਰਾ । 
ਆਗੇ ਜਾਇ ਦੇਖ ਕਿਆ ਰੋਵੈ । ਕਹਿਯੋ ਸਰਪ ਇਹ ਪ੍ਰਾਨ ਵਿਰੋਵੈ" 1। 65 ।। 
ਤਬ ਸਿਖ ਆਇ ਅਟਲ ਸਿਉ ਭਾਖੀ । ਵੁਹ ਮਰਿ ਗਯੋ ਦੇਖਯੋ ਮਮ ਆਖੀ । 
ਬਾਬੇ ਅਟਲ ਭਾਖ ਅਸ ਬਾਨੀ । ਚਲੇ ਜਾਇ ਹਮ ਖੇਲ ਮਚਾਨੀ ॥ 66 ॥ 
ਚਲੋ ਐਸ ਕਹਿ ਬਚਨ ਅਟਲੇ । ਨਗਰ ਬਾਲ ਸੋਗ ਬਹੁਤੇ ਰਲੋਂ । 
ਕੌਤਕ ਦੇਖਨ ਕਾਜ ਸਿਧਾਰੇ । ਅਟਲਰਾਇ ਜੀ ਜਾਤ ਪੁਕਾਰੇ ॥ 67 ॥ 
ਤਹਾਂ ਜਾਇ ਅਸ ਬਚਨ ਉਚਾਰਾ _ਅਬ ਕਯੋ” ਸੋਏ ਚਰਨ ਪਸਾਰਾ । 
ਹਮਰੀ ਸੀਢ ਦੇਹ ਮਮ ਪਿਆਰੇ । ਨਹਿ ਸੋਵਨ ਕਾ ਸਮਾ? ਨਿਹਾਰੇ ।। 68 ॥੧ 
ਦਹਰਾ 
ਸ਼ਾਹ ਪੁਤਰ ਤਬ ਹੀ ਉਠਿਓ ਗੁਰ ਸੂਤ ਆਗਿਆ ਪਾਇ । 
ਉਠਤ ਅਟਲ ਸਿਉਂ ਹਰਖ ਜੁਤ ਬਹੁਰੋ ਖੇਡ ਮਚਾਇ ॥। 69 ॥ 
ਅਸ ਬਾਤ ਜਬਹੀ ਪਿਖੀ ਬਾਲਕ ਪਿਤ ਅਰ ਮਾਇ । 
ਧੌਨ ਧੰਨ ਤਬ ਹੀ ਕਹਿਯੌ ਸਭੈ ਨਗਰ ਸੁਨ ਪਾਇ ॥ 70 ॥ 
ਚੌਪਈ 
ਅਟਲਰਾਇ ਕਾ ਜਸ ਪ੍ਰਗਟਾਯੋ । ਧੰਨ ਧੰਨ ਸਭਿ ਲੋਗਨ ਗਾਯੋਂ । 
ਸਿਖਨ ਕੀਨ ਕਥਾ ਤਹਿ ਆਈ । ਹਰਿਗੋਵਿੰਦ ਬੈਠੇ ਜਹਿੰ ਜਾਈ ॥ 71 ॥ 
ਦ ਪੋਥੀ ਸਮਯ _% ਪੌਥੀ ਕਲ _“ਅ ਪੌਬੀ ਵਿਚੋ“ 5£ ਪੋਥੀ ਭਾਈ 5ਅ ਪੌਥੀ ਵਰਤ “ਅ ਤੋਂ ਏ ਪੋਥੀ 
ਆਇ 


ਅਧਿਆਇ ਸਤਾਰ੍ਹਵਾਂ 609 


ਸ਼ੀ ਗੁਰ ਬੈਠੇ ਤਖਤ ਅਕਾਲ । ਅਤਿ ਪ੍ਰਸੈਨ ਬਹੁ ਖੁਸ਼ੀ ਕ੍ਰਿਪਾਲ । 
ਹਾਥ ਜੌਰ ਸਿਖਨ ਅਸ ਕਹਿਯੋ । ਬਾਬੇ ਅਟਲ ਪ੍ਰਭੂ ਜਸ ਲਹਿਯੌ । 72 । 
ਸ਼ਾਹ ਪੁਤ ਥਾ ਮ੍ਰਿਤਕ ਜਵਾਲੋ । ਤਾਂਕੇ ਮਾਤ ਪਿਤਾ ਸਖ ਪਾਯੰ । 
ਇਹ ਸੁਨਿ ਸਤਿਗੁਰ ਬਿਸਮੈ ਪਾਈ । ਕ੍ਰੌਧ ਭਯੋ ਮਨ ਮਹਿ ਤਬ ਆਈਂ ।। 73 ॥ 
ਸ਼ਾਹਿ ਪੁਤ ਇਨਿ ਆਜ ਜਿਵਾਯੋ । ਮਰੈ ਤੁਰਕ ਕੌ ਅਬ ਦੁਖ ਪਾਯੋ । 
ਪ੍ਰਭ ਕੈ ਸਾਥ ਸ਼ਰੀਕੀ ਧਰੈ । ਵਹੁ ਮਾਰੇ ਇਹੁ ਜੀਵਤ ਕਰੈ 1 74 ॥ 
ਦਹਰ 
ਤਬ ਲੌ ਖ੍ਰੋਡੀ ਹਾਥ ਮਾਹਿ ਅਏ ਅਟਲ ਹਰਖਾਇ 1 
ਸਨਮੁਖ ਅਯੌ ਗੁਰੂ ਕੇ ਚਰਨ ਬੈਦ ਸੁਖ ਪਾਇ ॥ 75 ॥ 
ਦੇਖ ਕੌਧ ਸਤਿਗੁਰ ਕੀਓ ਤਬ ਭਾਖੋ ਅਸ ਬੈਨ । 
ਕਰਾਮਾਤ ਦੇਨੇ ਲਗਾ ਬਲ ਨਹਿ ਮਾਵਤ ਐਨ ॥ 76॥ 
ਅੜਿਲ 
ਜੋਰ ਹਾਥ ਤਬ ਸਨਮੁਖ ਅਟਲ ਨਿਹਾਰਹੀ । 
ਕੌਧ ਪੂਰ ਮੁਖ ਬਚਨ ਸੁ ਗੁਰੂ ਉਚਾਰਹੀ । 
ਕੈ ਤਮ ਰਾਖੋਂ ਦੇਹੁ ਹਮੈ ਕੈ ਰਾਖਹੈ' । 
ਹੋ ਕਰਾਮਾਤ ਹੈ ਕਹਿਰ ਬਡੇ ਅਸ ਭਾਖਹੈ” ॥ 77 ।। 
ਚੌਪਈ 
ਬਾਬੇ ਅਟਲ ਰਿਦੇ ਧਰ ਲੀਨੀ । ਕ੍ਰਿਪਾ ਸਿੰਧ$ ਜੌ ਆਗਿਆ ਦੀਨੀ । 
ਸੀ ਗੁਰੂ ਕੀ ਪ੍ਰਕਰਮਾ ਕਰਕੈ । ਬੰਦਨ ਕਰ ਚਲਯੋ ਸੁਖ ਧਰਕੌ ।। 78 ॥ 
ਸੀ ਗੁਰ ਸਨਮੁਖ ਉਤਰ ਨਹਿ ਦੀਨਾ । ਆਪ ਚਲਨ ਕਾ ਉਦਮ ਕੀਨਾ । 
ਸੁਧਾ ਸਰੋਵਰ ਦੇਖਨ ਓਰੇ । ਬਹੁਤ ਉਜਾੜ ਕਹਿਤ ਚੌਫੇਰੇ ॥ 79 ॥ 
ਦੋਹਰਾ 
ਸਧਾ ਸਰੋਵਰ ਨਾਇਕੇ? ਜਪੁਜੀ ਪੜਤ ਤਦਾਇ । 


ਲਾ 


ਤਹਾਂ ਜਾਇ ਅਤਿ ਹਰਖ ਸਿਉ” ਨਿਜ ਕਰ ਕੁਸ਼ਾ ਡਸਾਇ ।। 80 ॥ 
ਚੌਪਈ 
ਗੁਰੂ ਧਿਆਨ ਕੀਨੋ ਤਬ ਸੈਨਾ । ਖੂਰੰਡੀ ਧਰ ਸਿਰ ਹੇਠ ਸਖੌਨਾ । 
ਪ੍ਰਾਨ ਅੰਤ ਪਿਖ ਆਯੋ ਜਬਹੀ । ਜੌਤੀ ਜੌਤਿ ਸਮਾਏ ਤਬਹੀ ॥ 81 ॥ 
ਫਿਰਤ ਸਿਖ ਇਹ ਭਾਂਤ ਲਖਾਈ । ਆਇ ਗੁਰ ਸਿਉ ਖਬਰ ਜਨਾਈ । 
ਇਹ ਸੁਨ ਬਿਸਮ ਭਏ ਮਹਾਰਾਜ । ਤਿਤ ਕੌ ਚਲੇ ਗਰੀਬ ਨਿਵਾਜ ॥ 82 । 


_____._..-.------------- 
੪4 ਪੁੰਥ। ਅ।ਧਕਾਏ] 2ਅ ੫੩। !ਨਧਾਨ £ਅ ਪੌਥੀ ਸਨਾਨ ਕਰ 


610 ਗੁਰ ਬਿਲਾਸ ਧਾਤਜ਼ਂਹੀ ੬ 


ਦੋਹਰਾ 
ਅਸ ਖਬਰ ਜਬਹੀ ਸੁਨੀ ਸ੍ਰੀ ਗੁਰ ਕੋਪ ਨਿਵਾਰ । 
ਰੌਵਤ ਸਭ ਆਏ ਤਹਾਂ ਮਿਰਤਕ ਅਟਲ ਨਿਹਾਰ ।1 83 ॥ 
ਮਾਤ ਨਾਨਕੀ ਅਤਿ ਦੁਖੀ ਹੌ ਸੁਤ ਪੁਤ ਉਚਾਰ । 
ਮਹਿ ਛੌਡ ਸੁਤ ਕਿਹ ਗਏ ਕਿਉ ਨ ਖੰਡ ਇਹ ਵਾਰ॥ 84॥ 
ਚੌਪਈ 
ਸੀ ਚੋਦ ਹਰਦੇਈ ਆਇ । ਰੁਦਨ ਕੀਨ ਤਿਨ ਅਧਿਕ” ਮਹਾਇ । 
ਹਰਿਗੋਵਿੰਦ ਮੁਖ ਬਚਨ ਉਚਾਰਾ । ਦੇਵ ਨੇਤ ਅਤਿ ਅਗਮ ਅਪਾਰਾ ॥ 85 ।੧ 
ਸ੍ਰੀ ਗੁਰੁ ਸਭ ਕੌ ਧੀਰਜ ਦੀਨੋ । ਭਾਵੀ ਪ੍ਰਬਲ ਐਸ ਬਚ ਕੀਨੋ । 
ਦਮੰਦੀ ਮਾਤ ਮਰਵਾਹੀ ਰੋਵੈ । ਸ੍ਰੀ ਗੁਰ ਤੁਹਿ ਕਹਿ ਸਮਾਂ ਵਿਗੌਵੈ । 86 ।। 
ਕਥਾ ਭਾਖ ਤਹਿ ਧੀਰ ਧਰਾਯੋ । ਬੋਲ ਰਬਾਬੀ! ਐਸ ਅਲਾਯੋਂ । 
ਮਾਰੂ ਪੜਹੁ ਸਬਦ ਇਹ ਵਾਰਾ । ਕੀਰਤਨ ਭਯੋ ਅਖਡ ਅਪਾਰਾ ॥ 87 ॥ 
ਦੋਹਰਾ 
ਦਯਾ ਸਿੰਧ ਆਗਿਆ ਕਰੀ ਚੰਦਨ ਭਾਰ ਮੱੰਗਾਇ। 
ਸਭ ਸਿਖਨ ਬਿਨਤੀ ਕਰੀ ਸ੍ਰੀ ਗੁਰ ਨਿਕਟ ਤਦਾਇ ॥ 88 । 
ਚੌਪਈ 
ਸੁਨੋ ਪ੍ਰਭੂ ਸਾਹਿਬ ਅਵਤਾਰੀ । ਬਹੁਤ ਉਜਾੜ ਈਹਾਂ ਹੈ ਭਾਰੀ । 
ਗਾੜੋ ਬਨ ਕਛ ਨਜ਼ਰ ਨਾ ਆਵੇ । ਕੋਇ ਨ ਨਰ ਇਹ ਠੌਰ ਰਹਾਵੈ । 89॥ 
ਸਤ ਸਿਸਕਾਰ ਨਾ ਇਹ ਠਾਂ ਕਰੋਂ । ਔਰ ਠੱਰ ਸੁੰਦਰ ਕਹਿੰ ਭਰੋ । 
ਕ੍ਰਿਪਾਸਿੰਧ ਕਹਿ ਜਾਨ ਨ ਕੋਈ । ਯਹ ਸਮ ਉਤਮ ਠੌਰ! ਨਾ ਹੋਈ ।: 90 ।। 
ਦੋਹਰਾ 
ਇਹੁ ਕਾਂਸੀ ਹਮਰੀ ਭਈ ਕੌਲਾਂ ਸਰ ਨਿਕਟਾਰ । 
ਬਸਤੀ ਬਹੁ ਹੋਵੈ ਇਹਾਂ ਉਤਮ ਠਰ ਅਪਾਰ ।। 91 ॥ 
ਰਮਦਾਸ ਪੁਰੀ ਤਜ ਦੇਹ ਕੌ ਇਹਾਂ ਕਰੇ ਜੌ ਦਾਹਿ। 
ਯਮ ਗਣ ਨਿਕਟ ਨਾ ਆਵਹੀ ਅੰਤ ਪਰਮਪਦ ਪਾਇ ।। 92॥ 
ਚੌਪਈ 
ਰਮਦਾਸ ਪੁਰੇ ਕੀ ਠਾਣੰਦਾਰੀ । ਬਾਬੇ ਅਟਲ ਭਾਲ ਹਮ ਧਾਰੀ । 
ਅਸ ਕਹ ਮਸਤਕ ਤਿਲਕ ਲਗਾਯੋ । ਅਟਲ ਰਾਇ ਕੌ ਸੋਭਾ ਪਾਯੋ ॥ 93।। 
ਮਿਤ੍ਕ ਕਿ੍‌ਯਾ ਚਾਹਿ ਸੁ ਕੀਨੋ । ਚੋਦਨ ਚਿਖਾ ਰਾਖ ਤਨ ਦੀਨੋ । 
ਸ੍ਰੀ ਗੁਰ ਕਹਾ ਗਯੋਂ ਕਤਮਾਸਾਂ । ਸੁਨ ਕੈ ਸਿਖਨ ਕਰੀ ਅਰਦਾਸਾ ।। 94 ॥ 


'ਤ ਪੰਥੀ ਆਇ “£% ਪੋਥੀ ਬਾਬਕ “ਅ ਪੌਥੀ ਸਥਾਨ 


ਅਧਿਆਇ ਸਤਾਰ੍ਵਾਂ 611 


ਨਉ ਦਿਨ ਅੱਸੂ ਕੇ ਸੂ ਬਿਤਾਏ । ਦਸਮੀ ਥਿਤੀ ਆਜ ਦਿਨ ਗਾਏ । 
ਸੀ ਮੁਖ ਸਿਉ" ਤਬ ਕੀਨ ਉਚਾਰਾ । ਇਹੁ ਨਾਂ ਦੇਹੁਰਾ ਬਨੌ ਅਪਾਰਾ ॥ 95 ॥ 
ਇਹੁ ਠਾਂ ਦੇਹਰਾ ਬਾਬੇ ਸੋਹੈ । ਨੋ ਛਤਾ ਪਿਖ ਰਵਿ ਸਸਿ ਮੌਹੈ । 
ਜਿਹ ਨਰ ਇਹ ਠਾਂ ਦਾਹਿ ਕਰਾਵੋ । ਬਾਬੇ ਅਟਲ ਪਾਸ ਸੋ ਜਾਵੈ । 96 ॥ 
ਦੋਹਰਾ 
ਭਗਤ ਸਿੰਘ ਸਮਤਿ ਸੁਨੋ ਸੋਰਾਂ ਸੋ ਵਸ ਜਾਨ । 
ਪਾਂਚ ਔਰ ਅਸੁ ਸੁਖਦ ਮਾਸ ਨਵਮ ਦਿਨ ਮਾਨ ॥ 971 
ਬਰਸ ਜਾਨ ਨਵ ਜਗਤ ਮਹਿ ਉਮਰਾ ਅਟਲਿ ਭੁਗਾਇ । 
ਤਾਂ ਦਿਨ ਦੇਹ ਤਿਆਗ ਕੈ ਅਪਨੇ ਧਾਮ ਸਿਧਾਇ ।। 98 ।। 
ਚੌਪਈ 
ਦਸਮੀ ਥਿਤ ਜਾਨ ਸੁਖਦਾਈ । ਦਾਹੁ ਕ੍ਰਿਯਾ ਗੁਰ ਸਭੁ ਕਰਵਾਈ । 
ਹਰਿਗੋਵਿੰਦ ਸ੍ਰੀ ਗੁਰ ਕਰਤਾਰਾ” । ਧੀਰਜ ਦੀਨ ਸਭੇ ਪਰਿਵਾਰਾ ॥ 99 ॥ 
ਬਹੁਰੋ ਸ੍ਰੀ ਗੁਰ ਬਚਨ ਅਲਾਏ । ਇਹ ਕਾਂਸ਼ੀ ਗੁਰ ਕੀ [ਸੁਖਦਾਇ।? । 
ਜਪ ਤਪ ਕਰੈ ਮੁਕਤਿ ਨਹਿ ਪਾਵੈ । ਇਹਾਂ ਦਾਹਿ ਫਿਰ ਜਨਮ ਨਾ ਆਵੈ 1100॥ 
ਦੋਹਰਾ 
ਈਹਾਂ ਹੋਇ ਸਮਾਧ ਬਹੁ ਖਾਲੀ ਜਿਮੀ ਨ ਕੋਇ । 
ਕੈਸੇ ਪਾਪੀ ਹੋਇ ਨਰ ਈਹਾਂ ਮੁਕਤਿ ਸੌ ਹੋਇ ॥ 101 ।। 
ਕਰੈ ਪਾਪ ਭਰ ਜਾਮ ਜੌ ਈਹਾਂ ਅੱਤ ਜਰ ਆਇ । 
ਸਧ ਦੇਹ ਕਉ ਧਾਰ ਹੈ ਅਟਲ ਰਾਇ ਪੈ ਜਾਇ ।। 10204 
ਕੋਡਲੀਆ 
ਕਿਪਾ ਸਿੰਧ ਭਾਖੇ ਬਚਨ ਐਸ ਦਯਾ ਕੇ ਸਾਥ । 
ਏਕ ਸਿਖ ਤਬ ਆਇਓ ਪਾਂਚ ਪ੍ਰਸਾਦੇ ਲੈ ਹਾਥ । 
ਪਾਂਚ ਪ੍ਰਸਾਦੇ ਹਾਥਿ ਆਇ ਗੁਰ ਚਰਨਨ ਪਰਿਯੋਂ । 
ਸਤਿਗੁਰ ਭਏ ਪ੍ਰਸੈਨ ਸੀ ਮੁਖ ਐਸ ਉਚਰਿਓ । 
ਪਕ ਪਕਾਇਆ ਭੌਜਨ ਈਹਾਂ ਬਹੁ ਆਇ ਹੈ । 
ਸਭ ਕੀ ਇਛਾ ਪੁਰ ਸੁ ਅਟਲ ਕਰਾਇ ਹੈ॥ 103 ॥ 


੮ 


ਦੋਹਰਾ 
ਜਸਾਂ ਕਾਂਸੀ ਮੈ" ਤ੍ਰਿਪੁਰ ਜੀ ਮੁਕਤਿ ਕਰਹਿ ਅੰਤ ਕਾਲ 
ਤਸ ਇਹ ਪੁਰ ਰਮਦਾਸ ਕੈ ਕਰ ਹੈ ਅਟਲ ਨਿਹਾਲ ॥ 104॥ 


ਪਮ ਪੌਖੀ ਅਵਤਾਰ “ਅ ਪੌਥੀ ਵਿਚੋ “£ ਪੰਥੀ ਜਿਮ 


612 ਗੁਰ ਬਿਲ!ਸ ਪਾਂਤਸ਼ਂਹੀ ੬ 


ਰ ਚੌਪਤੀ 
ਕਰ ਇਸਨਾਨ ਸੀ ਸਤਿਗੁਰ ਆਏ । ਬਠੈਤ ਭਏ ਦਿਵਾਨ ਲਗਾਏ । 
ਕੀਰਤਨ ਭਯੋ ਅਖੋਡ ਅਪਾਰਾ । ਗੈਧਰਬ ਜਛ ਰਚਿਓ ਤਨ ਧਾਰਾ ॥ 105 ॥ 
ਪੌੜੀ ਭੋਗ ਰਬਾਬੀ ਲਾਈ । ਦਯਾ ਸਿੰਧ ਕੀ ਆਗਿਆ ਪਾਈ । 
ਸੋਹਿਲਾ ਪੜੀਓ ਏਕ ਸਿਖ ਤਬੰਹੀ । ਆਗਿਆ ਕੀਨ ਸ੍ਰੀ ਗੁਰ ਜਬਹੀ।। 106 ॥ 
ਦੌਹਰਾ 
ਕੜਾਹਿ£ ਵਰਤਾਇ ਮਹਲੀ” ਅਏ ਚਿੰਤਤ ਸਭ ਪਰਿਵਾਰ । 
ਪਰਚਾਵਣੀ ਕਰ ਪੁਰ ਲੌਕ ਸਭ ਨਿਜ ਨਿਜ ਧਾਮ ਸਿਧਾਰ ॥ 167 ।। 
ਇਕ ਆਵਤ ਇਕ ਜਾਤ ਨਰ ਹਾਹਾ ਸ਼ਬਦ ਉਚਾਰ । 
ਬਾਲਕ ਥੇ ਸ੍ਰੀ ਅਟਲ ਜੀ ਸ੍ਰੰਦਰ ਰੂਪ ਉਦਾਰ ॥ 108 ॥ 
ਤਾਂਹਿ ਬਚਨ ਸੁਨ ਗੁਰੂ ਜੀ ਸ੍ਰੀ ਮੁਖ ਕਰਤ ਬਖਾਨ । 
ਜਾਹਿ ਵਸਤ ਤਿਸਹੀ ਲਈ ਅਪਨੀ ਜਾਨ ਅਮਾਨ ॥ 109 ॥ 
ਚੌਪਈ 
ਸੀ ਗੁਰ ਸਭ ਕਉ ਧੀਰਜ ਦੇਵਹਿੰ । ਨਿਜ ਮਨ ਬੀਚ ਬੜੋਂ ਸੁਖ ਲੋਵਹਿੰ । 
ਤਬ ਲੌ ਸਾਹਿਬ ਭਾਨਾ ਆਯੋ । ਗੁਰ ਕੌ ਬਾਬੇ ਓਰ ਬੁਲਾਯੋ ॥ 110।। 
ਦਯਾ ਸਿੰਧ ਤਾਕੇ ਦੇ ਮਾਨਾ । ਆਵਾਗਵਨ ਬਾਤ ਜਗ ਜਾਨਾਂ ! 
ਬਹੁ ਚਰਚਾ ਕਰ ਪੁਸ਼ਪ ਚੁਨਾਏ । ਚੌਥੇ ਦਿਨ ਦਾਤ੍ਰ ਜੀ ਆਏ ॥ 111।। 
ਦੋਹਰ” 
ਨਾਰੀ ਸੁਤ ਜੁਤ ਆਇਕੇੋਂ ਕੀਨਾ ਅਧਿਕ ਵਿਰਾਂਗ । 
ਸ੍ਰੀ ਗੁਰ ਤਾਂਕੋਂ ਧੀਰ ਦੋ ਤਜੋ ਚਿੱਤ ਸੁਖ ਪਾਗ ॥ 112 । 
ਚੌਪਈ 
ਭਾਨੇ ਕੀ ਗੁਰ ਆਗਿਆ ਪਾਏ । ਗੈਗਾ ਕਉ ਤਬ ਪਰਸਪਾਂ ਪਠਾਏ । 
ਬਾਬੇ ਅਟਲ ਪੁਸ਼ਪਾ ਕਉ ਪਾਈ । ਉਤਮ ਸਿਖਿ ਗੁਰ ਚਲਿਓ ਧਾਈ ॥ 113 ।। 
ਗੋਇੰਦਵਾਲ ਸਿਖ ਜਬ ਗਯੋ । ਸੋਦੇਸਾ ਸਭ ਸ਼ੌਦਰ ਕਉ ਦਯੋ । 
ਅਟਲ ਬਾਤ ਸਨ ਬਿਸਸੰ" ਪਾਈ । ਸੁੰਦਰ ਪਰਮਾਨੰਦ ਤਦਾਈ ॥ 114 ॥ 
ਦੋਹਰਾ ਰ 
ਮੋਹਰੀ ਮੰਹਨ ਨੰਦ ਜੁਤ ਗੁਰੁ ਕੈ ਧਾਮ ਪਧਾਰ । 
ਯਾ ਮਹਿ ਬੀਤੇ ਬਰਖ ਖਟ ਭਗਤ ਸਿੰਘ ਨਿਰਧਾਰ ।। 11511 
ਚੌਪਈ 
ਨਾਰੀ ਜੁਤ ਦੋਈ ਤਬ ਆਏ । ਸੁੰਦਰ ਪਰਮਾਨੰਦ ਤਦਾਏ । 
ਗੁਰ ਗ੍ਰੰਥ ਕਾ ਪਾਠ ਰਖਾਯੌ । ਅਟਲ ਹੇਤ ਪ੍ਰਭ ਕੇ ਮਨ ਭਾਯੋ ॥ 116 ।। 


1ਅ ਪੋਥੀ ਆਇਸ “£ ਪੌਬੀ ਪ੍ਰਸਾਦ 2ਅ ਪੌਥ। ਫੁਲ 


ਅਧਿਆਇ ਸਤਾਰ੍ਹਵਾਂ 613 


ਆਇ ਦੁਹੂ ਤਬ ਰੁਦਨ ਉਚਾਰਾਂ । ਪਰਮਾਨੰਦ ਸੁ ਚਿੰਤਤ ਧਾਰਾ । 
ਸ੍ਰੀ ਗੁਰੂ ਕਹਾ ਚਿਤ ਤਿੰਹ ਕੀਜੋ । ਅਨਹੌਨੀ ਹੋਵਤ ਜੇ ਭੀਜੈ ।। 117 ॥ 


ਦੋਹਰਾ 
ਧਰ ਧੀਰ ਤਾਂਤੇ ਰਿਦੇ ਜਗ ਕੀ ਗਾਥ ਵਿਚਾਰ । 
ਅਪਨੀ ਅਪਨੀ ਵਾਰ ਸਭ ਚਲਾ ਜਾਤ ਸੰਸਾਰ ॥ 118 ॥ 
ਚੰਪਈ 
ਦਾਸ ਨਰਾਇਨ ਜੁਤ ਤੀਆਂ ਆਯੋ । ਸਾਈ ਦਾਸ ਸੰਗਿ ਨਾਰਿ ਤਦਾਯੋਂ । 
ਮਾਤ ਗੈਗ ਕਾ ਬਯੋਗ ਧਰ਼ਾਏ । ਮਾਤ ਪਿਤਾ ਗੁਰੁ ਧਾਮ ਸਿਧਾਏ ॥ 119 ॥ 
ਦੁਆਰਾ ਨਾਰੀ ਜੁਤ ਤਬ ਆਯੋ । ਅਨਿਕ ਭਾਂਤ ਮਨ ਸ਼ੌਕ ਧਰਾਯੋ । 
ਸਭ ਮਿਲ ਕੀਨਾ ਰੁਦਨ ਉਚਾਰਾ । ਅਟਲ ਰਾਇ ਕਿੰਹ ਓਰ ਪਧਾਰਾ ॥ 320 ।। 
ਦੋਹਰਾ 
ਬਾਬਾ ਅਨੌਤੀ ਜੁਤ ਯੋ ਗੁਰਦਿਤਾ ਬਿਸਮਾਇ । 
ਧੀਰ ਮਲ ਸੁਤ ਅੰਕ ਮਹਿ ਕੀਨਾ ਰੁਦਨ ਮਹਾਇੰ ।। 121।। 
ਚੌਪਈ 
ਸਭ ਮਿਲ ਅਬਲਾ ਤਾੜਤ£ ਛਾਤੀ । ਚਲੀ ਵਿਰਾਗ ਨਦੀ ਸੁਖ ਘਾਤੀ । 
ਗੁਰਦਾਸ ਸਭਨ ਕਉ ਦੀਨਾ ਧੀਰਾ । ਉਪਜ ਬਿਨਸ ਜਗ ਬਨੈ ਸਰੀਰਾ ॥ 122 ॥ 
ਦਮੰਦਰੀ ਅਬਲਾ ਸਭ ਸਮਝਾਈ । ਕਾ ਹਿਤ ਚਿੰਤਾ ਕਰੋਂ ਮਹਾਈ । 
ਕਚੀ ਖਕੀ ਕਿਖੀ ਜਿਮ ਹੋਵੈ । ਕਾਟ ਕ੍ਰਿਸਾਨ ਚਿੰਤ ਨਹਿ ਜੌਵੈ ॥ 123 ॥ 
ਦੋਹਰਾ 
ਤੈਸੇ ਪ੍ਰਭ ਕੀ ਕ੍ਿਖੀ ਨਰ ਬਾਲਕ ਬਿਰਧ ਜਵਾਨ ! 
ਚਿੰਤ ਕਾਹਿ ਤਰਿ ਕੀਜੀਏ ਲੋਵਤ ਹੈ ਅਨੁਪਾਨ ॥ 124। 
ਚੌਪਈ 
ਅਬਲਾ ਧੀਰਜ ਕੀਨਾ ਤਬ ਹੀ । ਦਮੌਂਦਰੀ ਬੈਨ ਸ਼ੁਨੇ ਇਮ ਜਬ ਹੀ । 
ਜਰੀ ਗੁਰੁ ਸਭ ਕੋ ਧੀਰਜ ਦੀਨਾ । ਕਥਾ ਸੁਨਾਇ ਅਧਿਕ ਸ੍ਰਮ ਖੀਨਾ । 125 ॥ 
ਤੀਨ ਕਾਲ ਸਤਿਗੁਰ ਸੁਖ ਰੂਪਾ । ਨਰਹਰਿ ਕੌਤਕ ਕਰਤ ਅਨੁਪਾ । 
ਕੀਰਤਨ ਚੌਕੀ ਹੋਇ ਅਪਾਰਾ । ਬਿਧਿਆ ਪਾਠ ਗ੍ਰੰਥ ਹਿਤ ਧਾਰਾ ॥ 126 ॥ 
ਦਹਰਾ 
ਤੇਰਵਾਂ ਦਿਵਸ ਨਿਹਾਰਿ ਕੈ ਸ੍ਰੀ ਗੁਰ ਅਸ ਫੁਰਮਾਇ । 
ਕੜਾਹ ਤਯਾਰ ਤਤ ਛਿਨ ਕਰੌ ਰਾਗੀ ਸਬਦ ਬੁਲਾਇ ॥ 1270 


ਡਾ 


੫% ਪੁੰਥ। ਦ੧ਰ' “ਏ ਪੌਥ ਅਧਿਕਾਇ “££ ਪੌਥੀ ਪੀਟਤ $ਅ ਪੋਥੀ ਬਬਕ 


614 ਗੁਰ ਬਿਲਾਸ ਪਝਤਜ਼!ਹੀ ੬ 


ਰ ਚੌਪਈ , 
ਕੜਾਹ ਪ੍ਰਸਾਦਿ ਸਭੀ ਲੈ ਆਏ । ਰਾਖਯੋ ਅਗ੍ਰ ਗ੍ਰਿੱਥ ਸੁਖਦਾਏ ! 
ਰਾਗੀ ਕੀਨਾ ਸ਼ਬਦ ਅਪਾਰਾ । ਕੀਰਤਨ ਭਯੌਂ ਅਖੰਡ ਉਂਚਾਰਾ ॥ 128 ॥ 
ਤਬੈ ਸਮਾਗਮ ਭਯੋ ਅਪਾਰੀ । ਮਮ ਸੋਮਤ ਨਹਿੰ ਕਰਉਂ” ਉਚਾਰੀ । 
ਧਰਮਾ ਬੀਬੀ ਕਾ ਸੁਸਰਾਯੋ । ਧਰ ਬਿਸਮੈ' ਗੁਰ ਧੀਰ ਧਰਾਯੋ । 129 ॥ 
ਦੋਹਰਾ 
ਬਿਧੀਏ ਕੇ ਆਗਿਆ ਦਈ ਪਾਇਓ ਭੌਗ ਸੁਧਾਰ । 
ਸਭ ਸੋਗਤ ਬਿਨਤੀ ਕਰੀ ਸ੍ਰੀ ਗੁਰ ਕੀਨ ਉਚਾਰ ।। 130 ।। 
ਕੜਾਹ ਪ੍ਰਸਾਦ ਵਰਤਾਇ ਕੌ ਬਿਧੀਏ ਕੜੇ ਧਨ ਦੀਨ । 
ਕ੍੍‌ਪਾ ਸਿੰਧ ਸੀ ਸਤਿਗੁਰੂ ਤਬ ਅਸ ਕੌਤਕ ਕੀਨ ।! 131 ॥ 
ਰ ਚੌਪਈ 
ਕੜਾਹ ਪੁਸ਼ਾਕ ਲੋ ਸ੍ਰੀ ਗੁਰ ਆਏ । ਅਕਾਲ ਤਖਤ ਅਰਦਾਸ ਕਰਾਏ । 
ਬਦਨ ਕਰ ਸੀ ਗੁਰ ਕਰਤਾਰਾ । ਆਵਤ ਭਏ ਸੂਖ ਆਪ ਮੁਰਾਰਾ ॥ 132 ॥ 
ਕੜਾਹ ਪੁਸ਼ਾਕ ਅਰਦਾਸ ਕਰਾਈ । ਬਾਬੇ ਅਟਲ ਹੋਤ ਸੁਖ ਪਾਈ । 
ਸੀ ਮੁਖ ਸਿਉ ਗੁਰ ਐਸ ਬਖਾਨਾ । ਹੋ ਪ੍ਰਭ ਤੁਮ ਨਿਜ ਲਈ ਅਮਾਨਾ ॥ 133 ॥ 
ਦੋਹਰਾ 
ਪ੍ਰਕਮਾ ਕਰ ਮਹਿਲੀ' ਅਏ ਮਨ ਮਹਿ ਆਨੰਦ ਪਾਇ । 
ਰਾਮੇ ਦੁਆਰੇ ਕਉ ਤਬੋ ਸੀ ਗੁਰ ਵਿਦਾ ਕਰਾਇ।। 134॥ 
ਚੰਪਈ 
ਸਾਹਿਬ ਭਾਨਾ ਵਿਦਾ ਕਰਾਜੋ । ਸੰਦਰ ਪਰਮਾਨੰਦ ਸਿਧਾਯੋ । 
ਦਾਤ ਜੀ ਇਮ ਬਚਨ ਉਚਾਂਰਾ । ਬਿਨਤੀ' ਸੁਨਊ ਮੌਰ ਕਰਤਾਰਾ । 135 ॥ 
ਅੰਤ ਸਮਾ ਮੇਰਾ ਅਬ ਆਯੋ । ਆਇਸ ਕਰੋ ਮਹ ਸੁਖਦਾਯੋ । 
ਸੀ ਗੁਰ ਕਹਾ ਤੋਹਿ ਤਨ ਮਾਹੀ' । ਕਛ੍ਰ ਦਿਨ ਪ੍ਰਾਨ ਚਿੰਤ ਕਛੁ ਨਾਂਹੀ ॥ 136 ॥ 
ਦੌਹਰ” 
ਅਬ ਤਮ ਜਾਹਿ ਖਡੂਰ ਕਉ ਤਿਹ ਠਾਂ ਦੇਹ ਤਿਆਗ । 
ਗੁਰ ਐਗਦ ਕਾ ਧਾਮ ਜੌ ਤਹਾਂ ਜਾਹੁ ਵਡ ਭਾਗ ॥ 137 ॥ 
ਚੌਪਈ 
ਦਾਤ ਹਰਖ ਬੋਦਨਾ ਕਰੀ । ਕੀਨ ਪਿਆਨ ਜਾਨ ਤਿਹ ਘਰੀ । 
ਖਡੂਰ ਜਾਇ ਕਛ੍ਹ ਦਿਵਸ ਬਤਾਇ । ਦੇਹ ਤਿਆਗ ਗੁਰ ਧਾਮ ਸਿਧਾਇ ॥ 138 । 


ਆ ਪੋਥੀ ਅਰਜ 


_ ਅਧਿਆਇ ਸਤਾਰ੍ਵਾਂ 615 


ਸੀ ਗੁਰ ਦਾਸ ਨਰਾਇਣ ਤੌਰਿਓ ! ਧੀਰਜ ਦੈ ਬਹ ਭਾਂਤ ਨਿਹੋਰਿਓ । 
ਧਰਮਾ ਅਪਨੇ ਧਾਮ ਸਿਧਾਯੋ । ਸਾਂਈਦਾਸ ਗੁਰੂ ਨਿਕਟ” ਰਹਾਇਓ । 
ਏ ਬਿਧਿ ਬਾਬਾ ਅਟਲ ਸਮਾਏ । ਜੌਤੀ ਜੌਤਿ ਪਰਮ ਪਦ ਪਾਏ । 
ਪੜੈ ਸੁਨੰ ਜੋ ਨਰ ਮਨ ਲਾਈ । ਅੰਤ ਖੇਦਾਂ ਤਜ ਗੁਰ ਪਦ ਪਾਈ । 139 ॥ 
ਦੋਹਰਾ 
ਸਾਂਈਦਾਸ ਗੁਰੂ ਰੂਪ ਕਾਂ ਚੰਖਤ ਤੇਜ ਅਪਾਰ । 
ਹਾਥ ਜੋਰ ਬਿਨਤੀ ਕਰੀ ਸੁਨੋ ਗੁਰੂ ਕਰਤਾਰ । 140 ।। 
ਚੌਪਈ 
ਹੇ ਪ੍ਰਭ ਸੁੰਦਰਾਂ ਸੁਤ ਮ੍ਰਿਤ ਪਾਏ । ਤੁਮ ਆਨੰਦ ਸਿਉਂ ਸਦਾ ਰਹਾਏ । 
ਸੀ ਗੁਰੂ ਕਹਾ ਕਾਢ ਧਰ ਲੀਕਾ । ਪੁਨ ਮੋਟੇ ਭਾਖੋ ਨਿਜ ਜੀਕਾ ॥ 141 ॥ 
ਕਾਢ ਦੀਨ ਪੁਨ ਦਈ ਮਿਟਾਇ । ਸ੍ਰੀ ਗੁਰੂ ਕਹਾ ਕਛ੍ਹ ਸਮ ਧਾਇ ॥ 
ਸੱਦੀ ਦਾਸ ਕਹਿ ਖੈਦ ਨਾਂ ਕੋਈ । ਕਹਿ ਗੁਰ ਮੁਖ ਅਸ ਜਾਨੋ ਸੋਈ ॥। 142 ॥ 
ਦੋਹਰਾ 
ਉਪਜ ਨ ਜਗ ਰੀਤਿ ਹੈ ਕਰਹਿ ਚਿੰਤ ਅਗਿਆਨ । 
ਹਮ ਕਉ ਸਦਾ ਆਨੰਦ ਹੈ ਸ੍ਰੀ ਗੁਰੁ ਨਾਨਕ ਧਿਆਨ ॥ 142 ॥ 
ਚੌਪਈ 
ਦਰਸ਼ਨ ਕਰ ਸੰਗਤ ਮਲ ਹਰੈਂ 1 ਗੁਰਦਾਸ ਸੈਗ ਮਨ ਆਨੰਦ ਧਰੇ । 
ਧੀਰ ਮਲਕਾ ਰੁਪ ਦਿਖਾਇ । ਦਮੋਦਰੀ.ਮਾਤ ਹੀਏ ਹਰਖਾਇ ॥ 144 ॥ 
ਕਿ੍‌ਪਾ ਸਿੰਧ ਤਹਿੰ ਰੂਪ ਦਿਖਾਏ । ਮਨ ਮੁਸਕਾਵੜ ਚਰਿਤ ਮਹਾਏ । 
ਤਬ ਲਉ ਮੇਲਾ ਨਿਕਟ ਸੁ ਆਯੋ । ਦੀਪਮਾਲ ਕਾ ਸਭ ਸੁਖ ਦਾਯੋ ॥ 145॥ 
ਦੋਹਰਾ 
ਸੈਗਤਿ ਦੇਸਨ ਦੇਸ! ਕੀ ਆਈ ਤਬੋ ਅਪਾਰ । 
ਗੁਰ ਔਚਰ ਪੂਜਾ ਕਰਹਿ ਸੀ ਗੁਰੂ ਕਰਹਿ ਦਿਦਾਰ ।। 146 ॥ 
ਰ ਚੌਪਈ 
ਅਟਲ ਓਰ ਸੀ ਗੁਰੂ ਬੁਲਾਇ । ਸਭ ਸੈਗਤਿ ਮਨ ਬਿਸਮੈ ਪਾਇ । 
ਸੀ ਗੁਰੁ ਗਿਆਨ ਕਥਾ ਕਹਿ ਤਾਂਹ । ਦੈ ਧੀਰਜ ਸੋਸਾ ਕਰ ਦਾਹ ॥ 147॥ 
ਮੈਲੇ ਦਿਵਸ ਭੀਰ ਬਹੁ ਹੋਈ । ਰਾਗੀ ਅਨਿਕ ਰਾਗ ਰਸ ਪੱਈ | 
ਤਖਤ ਰਾਜ ਗੁਰੁ ਕਿਪਾ ਨਿਧਾਨਾਂ । ਲਾਗਾ ਸੁੰਦਰ ਅਧਿਕ ਦਿਵਾਨਾ । 148 । 
ਰ ਦੋਹਰਾ 
ਗੁਰਦਾਸ ਭਾਈ ਬਿਧੀਆ ਤਬੇਂ ਜੇਠੇ ਆਦਿਕ ਸੂਰ । 
ਬਾਬੇ ਅਣੀ ਅਨੰਤ ਜੁਤ ਬੈਠੇ ਸਭ ਸੁਖ ਪੂਰ ।1 149 ॥ 


1 ਤੇ ਦ ਪੌਥ) ਪਾਸ £ਫ ਪੋ ਥੀ ਦੁਖ %ਅ ਪੌਥੀ ਯੁਵਾ “ਅ ਪੋਥੀ ਦੀਵਾਲੀ) “ਏ ਪੋਥੀ ਦੇਸ ਬਦੈਸ 


616 ਗੁਰ ਬਿਲਸ ਪਾਤਸ਼ਾਹੀ ੬ 


ਚੌਪਈ 

ਭਗਤ ਸਿੰਘ ਛਬ ਬੰਨੀ ਅਪਾਰਾ । ਲਗੋ ਦਿਵਾਨ ਅਧਿਕ ਸੁਖ ਕਾਰਾਂ । 

ਸੂਰਜ ਮਲ ਤਬੈ ਚਲ ਆਯੋਂ । ਵੈ ਕਿਸੋਰ ਬਹੁ ਰੂਪ ਸੁਹਾਯੋ । 150 ॥ 

ਪਟ ਭੂਖਨ ਸੁੰਦਰ ਤਨ ਰਾਜਤ । ਰਵਿ ਸਸਿ ਦਾਮਨਿ ਦਿਖ ਛਬ ਲਾਜਤ । 

ਸਭਾ ਹਰਖ ਦਿਖ” ਰੂਪ ਅਪਾਰਾ । ਦਯਾ ਸਿੰਧ ਗੁਰੁ ਤਨ ਅਪਾਰਾ ॥ 151 ॥ 
'ਦਹਰਾ 

ਕਰ ਬੋਦਨ ਗੁਰੁ ਢਿਗ`ਤਬੈ ਸੂਰਜ ਮਲ ਬੈਠਾਇ । 

ਪ੍ਰੌਮਚੈਦ ਖੜ੍ੀ ਤਬੈ ਉਠਿਓ ਹਰਖ ਮਨ'ਪਾਇ ।1 152 ॥ 

ਰ ਚੌਪਈ 

ਗਰਿ ਔਚਰ ਐਸ ਬੋਚਨ ਬਖਾਨਯੋ'। ਮਿਲੀ ਸੁ ਜਾਤ ਮੰਹਿ-ਕੀ ਜਾਨਯੋਂ । 

ਕਰਤਾਰ 'ਪੁਰੇ ਬਸਹੋ” ਪ੍ਰਭ ਸੁਆਮੀ । ਮੌਰੀ ਇਛ ਪੁਰ ਸੁਖ ਧਾਮੀ ॥ 153 ॥ 

ਸੁਤਾ ਮੋਹਿ ਗ੍ਰਿਹ ਬਰਖ ਪ੍ਰਮਾਨ । ਦਾਸੰਨਿ ਦਾਸ ਸੋ ਮੋ ਕੋ ਜਾਨੋਂ । 

ਸ੍ਰਜਮਲ ਕੀ ਦਾਸੀ ਕੀਜੈ । ਇਹੀ ਦਾਨ ਮੈਂ ਕਉ ਪ੍ਰਭ ਦੀਜੈ ॥ 154 ।। 
ਦੋਹਰਾ 

ਕਰ ਖੈਕਜ” ਧੀਰਜ ਦੀਓ ਸ੍ਰੀ ਗੁਰ ਪੈਨ ਉਚਾਰ । 

ਭਾਈ ਜੁਤ ਦੀਵਾਨ ਸਭ ਉਸਤਤਿ ਤਾਂਹਿ ਸੁਧਾਰ ॥ 155 ॥ 

ਸੀ ਗੁਰੁ ਤਥੈ ਬੁਲਾਇਓ ਗਨਕ' ਸਮਾ [ਤਿਹ]” ਸੋਧ । 

ਪ੍ਰੈਮ ਚੋਦ ਮਨ ਧਾਰ ਕੈ ਤਿਲਕ ਕੀਨ ਅਤਿ ਬੌਧ ॥ 156 ॥ 

ਮੁਖ ਮਹਿ ਦੀਨ ਛੁਹਰੰਕਾ ਸ਼ਰਰੰਜਮਲ ਤਬ ਲੀਨ । 

ਸੀ ਗੁਰ ਬਡ ਆਨੰਦ ਚਿਤ ਰੀਤਿ ਜਥਾ ਰੁਚ ' ਕੀਨ ॥ 157 ॥ 

ਸਰਜ ਮਲ ਮਹਲੀ ਅਯੋ ਦੇਖ ਮਾਤ ਹਰਖਾਇ । 

ਮਾਤ ਮਰਵਾਹੀ ਅਨੰਦ ਸਿਉ” ਦੇਵਤ ਦਾਨ ਮਹਾਇ ॥ 158 ॥ 
ਸਵੇਯਾ 

ਗਾਵਤ ਭਈ ਅਬਲਾ ਮਨ ਆਨੰਦ ਬਾਜਤ ਬਾਜ ਅਨੇਕ ਪ੍ਰਕਾਰਾ । 

ਤੀਨ ਸੁ ਮਾਤ ਅਨੌਦ ਭਈ ਨਿਜ ਸਯਾਨ ਤਿਆਂਗ ਬਡੋ ਸੁਖ ਧਾਰਾਂ । 

ਮੋਹਿ ਵਿਰਾਗ ਵਿਲਾਇ ਗਯੋ ਅਬ ਮੈਗਲਚਾਰ ਭਯੋ ਇਹ ਵਾਰਾ । 

ਦੇਵਤ ਦਾਨ ਤਬੈ ਗੁਰ ਜੀ ਧਨ ਪਾਇ ਸਭੀ ਮੁਖ ਧਨ ਉਚਾਰਾ।। 159।। 
ਦਹਰਾ 

ਇਹ ਬਿਧਿ ਮੈਗਲ ਹੌਤ ਭਏ ਸਭ ਪੁਰ ਜਨ.ਸੁਖ ਪਾਇ । 

ਮੈਲਾ ਭਯੋ ਬਿਤੀਤ ਤਬ ਸੰਗਤਿ ਨਿਜ ਨਿਜ ਗ੍ਰਿਹ ਜਾਇ ॥ 160 ॥ 


£ਅ ਮੌਥੀੀ ੫ਿਖ ਐਅ ਤੋਂ ਦ ਪੌਥੀ ਕਮਲ “%ਅ ਪੌਥੀ ਵਿਚੋਂ” 


ਅਧਿਆਇ ਸਤਾਰ੍ਹਵਾਂ 617 


ਚੌਪਈ 

ਪ੍ਰੋਮ ਚੋਦ ਨਿਜ ਨਗਰ ਸਿਧਾਯੋ 1 ਪੁਰ ਕਰਤਾਰ ਹਰਖ ਬਹੁ ਪਾਯੋ । 

ਸਭੀ ਬਾਤ ਪਰਵਾਰ ਸੁਨਾਈ । ਅਤਿ ਹਰਖਤ ਬਹੁ ਬਾਜ ਬਜਾਈ ।।1610 

ਸਾਂਈਦਾਸ ਗੁਰੁ ਆਇਸ'” ਲੈ ਕੇ । ਰਾਮ ਜੁਤ ਮਨ ਆਨੰਦ ਕੈ ਕੈ । 

ਮਾਤ ਦਮੌਦਰੀ ਕੇ ਪਗ ਲਾਗਾ । ਲੈ ਆਇਸ ਗੁਰ ਕੇ ਪਗ ਪਾਗਾ ॥ 162।। 
ਦੌਹਰਾ 

ਚਰਨ ਲਾਗ ਸਭ ਮਾਤ ਕੇ ਗੁਰੁ ਆਇਸ-ਕਉਂ ਪਾਇ । 

ਓਰ ਡਰੌਲੀ ਕੋ ਚਲਾ-ਸੁਧਾ ਸਰੋਵਰ ਨਾਇ ॥163।। 

ਬਾਬੇ ਗੁਰਦਿੱਤੇ ਤਬ ਆਗਿਆ ਗੁਰ ਕੀ'ਲੀਨ । 

ਸੁਤ ਨਾਰੀ ਕੌ ਸੋਗ ਧਰ ਪਿਆਨਾ ਤਬਹੀ ਕੀਨ ॥ 164 । 


. ਚੌਪਈ 
ਸਭੀ ਮਾਤ ਕੀ ਆਗਿਆ ਪਾਇ । ਬਾਬਾ ਪੁਰ ਕਰਤਾਰ ਸਿਧਾਇ ॥ 
ਪਾਛੇ ਸੀ ਗੁਰੂ ਕੌਤਕ ਕੀਨਾ । ਜਿਹ ਸੁਨ ਹੋਤ ਸਭੀ ਸੁਖ ਜੀਨਾ ॥ 162 11 
ਏਕ ਦਿਵਸ ਭਾਈ ਗੁਰਦਾਸ । ਪੌੜੀ ਮੁਖ ਸਿਉ ਕੀਨ ਪ੍ਰਕਾਸ । 
ਜੈ ਜੈ ਗੁਰ ਅਪਨਾ ਸਵਾਂਗ ਪਸਾਰੇ । ਦੇਖ” ਰੂਪ,ਜਿਖ ਸਿਦਕ ਨ ਹਾਰੇ ॥ 166 ॥ 


ਦੋਹਰਾ 
ਭਗਤ ਸਿੰਘ ਪੌੱਤੀ-ਸਨੋ ਪੰੜੀ ਵਾਰ-ਮਝਾਰ,। 
ਕਹੀ ਦੋਇ ਵਿੰਸੋਕ ਤਬ-ਸੁਨੋ ਅਰਥ. ਨਿਰਧਾਰ ।। -167 .॥ 


| ਛਪੇ ਛੋਦ ॥ 
ਮਾਤ ਕਰੈ ਬਿਚਾਰ ਦੇਖ ਸਤ ਨਾਂਹਿ ਪਚਾਰੇਂ । 
ਮਾਣਕ ਖਾਵੈ ਧੌਨ” ਪੇਟ ਤਹਿ ਕੋਇ ਨ ਫਾਰੇ । 
ਜੈ ਪਤੀ ਪਰੈ ਘਰ ਹੈਢੇ ਨਾਰਿ ਸਤ ਅਪਨਾ ਰਾਖ । 
ਰਾਜ ਚਲਾਵੈ ਚਮ ਦਾਮ ਕਛ ਦਾਸ ਨਾ ਆਖ । 
ਦ੍ਰਿ ਨਾਰੀ ਮਦ ਪਾਨ ਕਰ ਦੇਖ ਲੌਕ ਲ੍ਰਝ' ਕਹੀ” । 
ਤੈਸ ਸਵਾਂਗ ਵਰਤੋ ਗੁਰੂ ਸਿਦਕ ਸਿਖ ਹਾਰੇ ਨਹੀ"।। 165 ।। 
ਦਹਰਾ 
ਭਗਤ ਸਿੰਘ ਪੌੜੀ ਕਹੀ ਦੁਤੀਆ ਔਰ ਸੁਨਾਇ । 
ਭਾਈ ਜੀ ਮੁਖ ਸਿਉ” ਕਹੀਂ ਸਿਖ ਸਾਬਤ ਪਰਥਾਇ ।। 169 ॥ 





£% ਪੋਥੀ) ਅ'ਗੋਯ' £ਅ ਪੌਥੀ ਪੇਖ $ਅ ਪੌਥੀ ਗੋਉ 


618 


ਅਧਿਅ!ਇ ਸਤਾਰ੍ਵਾਂ 


ਸਵੇਯਾ 
ਕੋਟ ਧਰਾ ਗੜ ਰਾਜਤ ਹੈ ਭੁਇ ਚਾਲ ਚਲੈ ਝਖ ਮੋਰ ਹਲਾਵੈ । 
ਜੈਸ ਉਜਾੜ ਸੇ ਲਾਗਤ ਹੈ ਦਵ ਘਾਸ ਜਰੈ ਨਹਿ ਕੋਇ ਬਚਾਵੈ । 
ਪਾਵਸ ਆਇ ਬਡੋ ਹੜ ਜਿਓ ਥੰਮ ਨਾਂਹਿ ਸਕੋ ਸਭ ਸੰਗ ਬਹਾਵੈ । 
ਥਿਗੜੀ ਨਭ ਪਾਟ ਲਗਾਵਤ ਜੋ ਨਰ ਕ੍ਰੜ ਸੋ ਸਾਬਤ ਨਾਂਹਿ ਰਹਾਵੈ । 170 ॥ 
ਦੌਹਰਾ 
ਤੌਸੇ ਸਾਂਗ' ਗੁਰੁ ਦੇਖ ਕੈ ਸਾਬਤ ਰਹੈ ਤਦਾਇ । 
ਬਿਰਲੇ ਬੈਦੇ ਐਸ ਜਗ ਭਾਈ ਮੁਖਹੁ ਅਲਾਇ ।। 171 ॥ 
ਚੌਪਈ 
ਦਯਾ ਸਿੰਧ ਗੁਰੁ ਐਸ ਸਨਾਈ । ਕੀਨ ਬਿਚਾਰ ਰਿਦੈ.ਇਹ ਭਾਈ । 
ਬਡੋ ਮਾਨ ਭਾਈ ਮਨ ਆਯੋ । ਨਿਜ ਕਉ ਸਾਬਤ ਸਿਖ ਸੁਨਾਯੋ ॥ 172 ॥ 
ਤਾਂਤੇ ਪਰੀਖਯਾ ਯਾਂਕੀ” ਲੀਜੈ । ਮਾਨ ਪ੍ਰਹਾਰ ਬਡੋਂ ਇਸ ਕੀਜੋ । 
ਦਯਾ ਸਿੰਧ ਤਬ ਲਾਇ ਦੀਵਾਨ । ਭਾਖੇ ਬਚ ਪ੍ਰਭ ਕ੍ਰਿਪਾ ਨਿਧਾਨ ॥ 173 । 
ਰ ਦੋਹਰਾ 
ਜਹਾਂ ਅਸਵ ਬਹੁ ਮੌਲ ਕੇ ਕਹੇ ਕੋਇ ਮਮ ਆਇ। 
ਭੇਜ ਮੌਲ ਤਿਹ ਠਾਂ ਘਨੌ ਲੀਜੇ ਤੁਰਤ ਮੰਗਾਂਇ ।। 174।। 
ਚੌਪਈ 
ਨਿਜ ਨਿਜ ਬੁਧ ਸੈਗਤ ਸਭ ਗਾਯੋਂ ! ਅਧਿਕ ਉਨ ਸੈ ਜਹਾਂ ਦਿਖਾਯੋ । 
ਏਕ ਸਿਖ ਅਸ ਬਚਨ ਉਚਾਰਾ । ਕਾਬਲ ਅਸਵ ਬੜੇ ਕਰਤਾਰਾ ॥ 175 ॥ 
ਬਹ ਕੀਮਤ ਕੋ ਤਹਾਂ ਤੁਰੈਗਾ । ਸੁਰਖੇ ਔਰ ਕੁਮੋਤ ਸੁਰੌਗਾ । 
ਸ਼ੀ ਗੁਰ ਸੁਨਤ ਐਸ ਸੁਖ ਪਾਯੋ । ਭਾਈ ਕਉ ਤਬ ਬਚਨ ਅਲਾਯੋਂ । 176 ॥ 
ਦੋਹਰਾ 
ਮਮ ਆਇਸ ਕਉ ਮਾਨਕੇ ਲੀਜੋ ਦਰਬਾ! ਅਪਾਰ । 
ਅਸਵ ਲਿਆਵੌ ਦੋਇ ਤੁਮ ਕਾਬਲ ਤੇ ਸੁਖ ਧਾਰ।। 177॥ 
ਚੌਪਈ 
ਸੀ ਮੁਖ ਕਹਾ ਸੁਨੋ ਚਿਤ ਲਾਇ । ਮਮ ਢਿਗ ਘੋੜੇ ਪ੍ਰਿਥਮ ਪਠਾਇ । 


ਕਰਉ” ਪਸੈਦ ਮੌਲ ਤੁਮ ਲੀਜੈ । ਪਾਛੇ ਜਾਨ ਐਸ ਚਿਤ ਭੀਜੇ ॥ 174 ॥ 


ਦੋਹਰਾ 
ਗੁਰੁ ਕੀ ਆਇਸ ਪਾਇ ਕੈ ਬਹੁ ਦਿਨ ਸੰਗਿ ਲਵਾਇ । 
ਦਯਾ ਸਿੰਧ ਭਾਈ ਤਬੈ ਕਾਬਲ ਓਰ ਸਿਧਾਇ । 179 ॥ 


ਵਾਦ ਨ ਰਨ ਨਰ ਲਾ 
ਅੰ ਪੰਥੀ ਸ੍ਰੱਗਿ 28 ਤੋ ਏ ਪੋਥੀ ਇਨਿ “ਏ ਪੌਥੀਂ ਧਨ 


_ ਅਧਿਆਇ ਸਤਾਰ੍ਹਵਾਂ 619 


ਚੌਪਈ. 
ਕਛ੍ਹਕ ਦਿਵਸ ਤਹਿ ਠਾਂ ਪਹੁੰਚਾਯੋ । ਹੈ ਖੋਜਨ ਸੇਤੀ ਮਨ ਲਾਂਯੋ । 
ਦ੍ਰੰਢ ਸੁਦਾਗਰ ਦੇਖ ਤੁਰੈਗਾ । ਮਨ ਮਹਿ ਬਢਿਓ ਅਧਿਕ ਉਮਗਾ ।। 180।। 
ਪਚਾਸ ਹਜ਼ਾਰ ਮੌਲ ਤਹਿ ਕੀਨਾ । ਭਾਈ ਸੁਨਤ ਹਰਖ ਚਿਤ ਲੀਨਾਂ । 
ਦਿਹ ਬਿਧ ਤਾਂਸਿਉ” ਬੈਨ ਸੁਨਾਏ । ਗੁਰੁ ਪੈ ਪਠਹੁੰ ਪਸਿਦ ਕਰਾਏ ।! 181 ॥ 
ਦੋਹਰਾ 
ਬਹੁਰੋ ਲੀਜੈ ਮੌਲ ਤੁਮ ਜੋ ਨਿਜ ਮੁਖਹੋ ਉਚਾਰ । 
ਕਹਾ ਸੁਦਾਗਰ ਤੁਮ ਪਠਹੁ ਗੁਰ ਕੌ ਨਿਕਟ ਸੁਧਾਰ ॥ 182। 
ਚੌਪਈ 
ਜੇ ਗੁਰ ਤੌਰ ਪਸੰਦ ਕਰਾਵੌ । ਲੇਹ ਮੌਲ ਨਹਿ ਅਸ ਧਰਾਂਵੈ । 
ਭਾਈ ਤਬੈ ਤੁਰੰਗ ਪਠਾਏ । ਦਾਸ ਸੋਗ ਗੁਰ ਨਿਕਟ ਤਦਾਏ ॥ 183 ॥ 
ਕੁਛਕ ਦਿਵਸ ਮਹਿ ਪਹੁੰਚੇ ਆਇ । ਸ੍ਰੀ ਗੁਰ ਦੇਖ ਅਸ ਹਰਖਾਇ । 
ਸਦਰ ਹੈ ਹੈਸਾਲ ਬੈਧਾਏ । ਹਰਿਗੋਬਿੰਦ ਗੁਰ ਕੇ ਮਨ ਭਾਏ ॥ 184 ॥ 
ਰ ਦਹਰਾ 
ਪਠੇ ਦਾਸ ਸੀ ਗੁਰ ਤਬੈ ਪਹੁੰਚੇ ਕਾਬਲ ਜਾਇ । 
ਸ੍ਰੀ ਗੁਰ ਕੀਨ ਪਸੈਦ ਹੈ ਐਸੇ ਕਹਾ ਸੁਨਾਇ ।। 185 ॥ 
ਚੌਪਈ 
ਤਬ ਭਾਈ ਨਿਜ ਦਾਸ ਪਠਾਏ । ਸੁਦਾਗਰ [ਅਪਨੇ|” ਨਿਕਟ ਬੁਲਾਏ । 
ਮੁਖ ਸਿਉ ਕਹਾ ਦਰਬ ਅਬ ਲੀਜੈ । ਹਮ ਉਦਾਸ ਕਛਹ ਬਿਲਮ ਨਾ ਕੀਜੋ ।।186। 
ਤਾਂਕੋ ਤੰਬੂ ਦਰ ਬੈਠਾਇ । ਭਾਈ ਭੀਤਰ ਆਪ ਸਿਧਾਇ । 
ਗੋਨ ਖੋਲ ਕਿਆ ਨੈਨ ਨਿਹਾਰਾ । ਭਈ ਠੀਕਰੀ ਬਿਸਮੈ ਧਾਰਾ ॥ 187 ॥ 


ਦਹਰਾ 
ਪਾਂਚ ਗੌਨ ਭਈ ਠੀਕਰੀ ਦਰਬ ਨਾ ਬੀਚ ਦਿਖਾਇ । 
ਰਿਦੈ ਚਿੰਤ ਭਾਈ ਤਬੈ ਗੁਰ ਮਾਯਾ ਭਰਮਾਇ ।। 186 ।। 
ਚੌਪਈ 
ਬਿਸਮੈ'ਵੈਦ ਹੋਇ ਤਬ ਭਾਈ । ਗਟੀ ਰਿਦੋਂ ਬਹੁ ਭਾਂਤ ਧਰਾਈ । 
ਤਹਾਂ ਦਰਬ ਨਿਜ ਹਾਥੈ” ਪਾਯੋ । ਭਯੋ ਲੌਪ ਠੀਕਰੀ ਦਰਸਾਯੋ ॥ 189 ॥ 
ਘੋੜੇ ਪਹੁੰਚ ਗੁਰੂ ਢਿਗ ਜਾਇ । ਤੁਰਕ ਰਾਜ ਵਸ ਨਾਂਹਿ ਚਲਾਇ । 
ਏ ਨਹਿੰ ਛਡਹਿੰ ਦਰਬ ਹਜ਼ਾਰਾ । ਇਹ ਬਿਧ ਕਸ ਕਰਰੁ ਇਹ ਵਾਰਾ ॥ 190 ॥ 


ਆ 
੫4 ਪੋਥ! ਜਿਖ “ਅ ਪੌਥੀ ਵਿਚੋ' ਅ ਪੋਥੀ ਕਰ ਸਿਉ 


620 





ਗੁਰ ਬਿਲਾਸ ਪਾਤਜ਼'ਹੀ ੬ 


ਦੋਹਰਾ 
ਗੁਰੂ ਪਾਸ ਜਾਵਉ” ਨਹੀ" ਚਲਉ” ਭਾਜ ਕਹਿ ਓਰ । 
ਮਾਯਾ ਭਰਮ ਗਿਨਤੀ ਕਰੈ ਉਠਾ ਚਿਤ ਅਤਿ ਸ਼ੋਰ ॥ 191॥ 
ਚੰਪਦੀ 
ਸੰਦਾਗਰ ਕਉ ਅਸ ਬਚਨ ਉਚਾਰੇ । ਕਰੂੰ ਬਿਲਮ ਦੇਹੂੰ ਦਰਬ ਅਪਾਰੇ । 
ਭੀਤਰ ਪੈਠ ਚਿੰਤ ਬਹੁ ਪਾਈ । ਪਾਛੇ ਤੇ ਤਬ ਸੋਨ ਲਗਾਈ । 192॥ 
ਨਿਕਸ ਤਹਾਂ ਤੇ ਧਾਯੋ ਐਸੇ । ਪਵਨ ਬੇਗ ਤਰ ਪਾਤਰ ਜੈਸੇ । 
ਕਾਂਸੀ ਓਰ ਦਿਿਸ਼ਟ ਤਬ ਕੀਨੀ । ਬਿਨ ਪਦ ਤਾਣ ਚਿੰਤ ਅਤਿ ਕੀਨੀ ॥ 193 ॥ 
ਦੋਹਰਾ 
ਸੁਦਾਗਰ ਤਬੈ ਬਿਚਾਰਿਯੋ ਗਯੋ ਸੁ ਜਾਮ ਬਿਹਾਇ । 
ਭਾਈ ਬੈਠ ਨਾ ਆਇਓ ਲੋਵਹੁੰ ਸੁਧ ਅਬ ਜਾਇ ॥ 194॥ 
ਚੌਪਈ 
ਤਬ ਤੰਬੂ ਕੇ ਭੀਤਰ” ਆਏ । ਪਰਾ ਦਰਬ ਵਹੁ ਨਾਹਿ ਦਿਖਾਏ । 
ਦੇਖ ਸੰਨ੍ਹ ਤਹਿ ਬਿਸਮੈ ਪਾਈ ॥ ਲੀਨਾ ਅਪਨਾ ਦਰਬ ਗਿਨਾਈ ॥ 195 ॥ 
ਚਾਲੀ ਸਹਸ੍ਰ ਦਰਬ ਤਿਨ ਲੀਨਾਂ । ਬਾਕੀ ਸੰਪ ਦਾਸ ਕੌ ਦੀਨਾਂ। 
ਭਾਈ ਬਿਰਹਿ ਦਾਸ ਮਨ ਭਾਰੀ । ਬਿਸਮੋ' ਚਿੰਤ ਅਧਿਕ ਮਨ ਧਾਰੀ ॥ 196 ।॥ 
ਦੋਹਰਾ 
ਜਾਨ ਕਛੂ ਨਹਿ ਕਹਿ ਗਏ ਭਾਈ ਸੰਨ੍ਹ ਲਗਾਇ । 
ਵਿਕਲ ਦਾਸ ਧਨ ਕਉ ਲੀਏ ਸੂਧਾ ਸਰੋਵਰ ਆਇ ।। 197। 
ਚੌਪਈ 
ਆਂਇ ਗੁਰੂ ਪਗ ਬੋਧਨ ਧਾਰੀ । ਅਗ੍ਰ ਧਰਯੋ ਧਨ ਜੌ ਵਧ ਸਾਰੀ । 
ਸ਼ੀ ਗੁਰ ਕਹਾ ਕੋਸ ਸਰਮ ਪਾਏ । ਭਾਈ ਬਿਨ ਏਕਲ ਤੁਮ ਆਏ ॥ 198॥ 
ਦਾਸਨ ਕਹਾ ਸੁਨਹੁ ਕਰਤਾਰਾ । ਭਾਈ ਜੀ ਇਕ! ਓਰ ਪਧਾਰਾ । 
ਸਭ ਬ੍ਰਿਤੌਤ ਸੀ ਗੁਰਹਿ ਸੁਨਾਯੋ । ਐਤਰਜਾਮੀ ਅਗ੍ਰ ਲਖਾਯੋ । 199 ॥ 
ਦੌਹਰਾ 
ਬਹੁ ਧੀਰਜ ਤਾਂਕੋਂ ਦੀਓ ਸੀ ਗੁਰ ਮਨ ਮੁਸਕਾਇ ।। 
ਗੁਰ ਨਾਨਕ ਮਾਯਾ ਪ੍ਰਬਲ ਜਹਿ ਭਾਈ ਭਰਮਾਇ ।। 200 । 
ਰ ਚੌਪਈ 
ਹਰਿਗੋਬਿੰਦ ਗੁਰ ਬੈਦਨ ਧਾਰੀ । ਗੁਰ ਨਾਨਕ ਮਾਯਾ ਬਲਕਾਰੀ । 
ਦਯਾ ਸਿੰਧ ਗੁਰ ਚਰਿਤ ਅਭੇਵਾ । ਚਾਹੇ ਕਰੋਂ ਪ੍ਰਭੁ ਗੁਰ ਦੇਵਾ ॥ 20] ॥ 


ਇਸ, 
“ਅ ਪੋਥੀ ਇਮ ਐਸ ਪੌਥੀ ਅੰਦਰ #£ ਪੋਥੀ ਕਿਸੀ 


ਅਧਿਆਇ ਮਤਾਜ੍ਹਵਾਂ ਰ 621] 


ਭਾਈ ਗਾਥ ਸੁਨਉ ਮਨ ਲਾਈ । ਬਿਨ ਪਦ ਤ੍ਰਾਨ ਚਲਤ ਦੁਖ ਪਾਈ । 

ਹਿਮ ਰਤ ਮਘਰ ਅਰਧ ਬਿਤਾਯੋਂ । ਸੀਤ ਅਧਿਕ ਭਾਈ ਦੂਖ ਪਾਯੋ । 202 ।। 
ਦ਼ਹਰਾ 

ਭਗਤਿ ਸਿੰਘ ਕਫ੍ਹ ਦਿਵਸ ਮਹਿ ਪਹੁੰਚਿਓ ਕਾਂਸ਼ੀ ਜਾਇ । 

ਕਾਂਸੀ ਰਾਇ ਤਬਹੀ ਸੁਨੀ ਤਤ ਛਿਨ ਮਿਲਿਓ ਆਦਿ' ।। 203 ॥ 

ਬਹੁ ਪੂਜਾ ਆਗੈ ਧਰੀ ਨਿਜ ਗਰਿ ਅੰਚਰ ਡਾਰ । 

ਹਰਿਗੋਬਿੰਦ ਕਾ ਸਿਖ ਥਾਂ ਕਾਂਸ਼ਿ ਰਾਇ! ਨਿਰਧਾਰ । 204 ] 


ਰ ਚੌਪਈ 

ਭਾਈ ਕਉ ਗੁਰ ਸਮ ਪਹਿਚਾਨੀ । ਬਾਰ ਬਾਰ ਬੰਦਨ ਤਿਨ ਠਾਨੀ । 

ਭਾਈ ਤਬ ਸੁਖਰਾਜ ਬੈਠਾਯੋ । ਕਾਸ਼ਿ ਰਾਇ ਨਿਜ ਧਾਮ ਸਿਧਾਯੋ । 205 ॥ 

ਰਾਜ ਸਿੰਘਾਸਨ ਸੁੰਦਰ ਜਹਾਂ । ਕਰ ਬੈਦਨ ਬੈਠਾਯੋ ਤਹਾਂ । 

ਕਾਂਸ਼ਿ ਰਾਇ” ਗੁਰ ਕੀ ਸੁਧ ਲਈ । ਅਤਿ ਅਨੰਦ ਭਾਈ ਕਹਿ ਦਦੀ ।। 206 ॥ 
ਦੋਹਰਾ ਰ 

ਅਧਿਕ ਬਿਰਹਿ ਭਾਈ ਰਿਦੈ ਨੀ'ਦ ਪਰੈ ਨਹਿੰ ਨੰਨ । 

ਜੈਸੋ ਮੀਨ ਬਿਯੌਗ ਜਲ ਚੈਨ ਨਾਂਹਿ ਰਿਦੈ ਐਨ ॥207 । 
ਚੌਪਈ 

ਕਾਂਸ਼ਿ ਰਾਇ£ ਕੌ ਭਾਈ ਕਹਾ । ਹਮ ਤੌ ਭਾਜ ਗੁਰੂ ਤੇ ਅਹਾ ॥ 

ਕਛ ਦਿਨ ਤੁਮ ਢਿਗ ਕਰੈ ਨਿਵਾਸਾ । ਕਾਂਸ਼ਿ ਰਾਇ” ਤਬ ਬਚਨ ਪ੍ਰਕਾਸਾ ।।208॥ 

ਭਵਨ ਨਾਰਿ ਸਤ ਰਾਜ ਸਬਾਹੀ । ਮੇਰੋ ਨਹਿੰ ਸਬ ਤੁਮਰੇ ਭਾਈ । 

4” ਤੋਂ ਜੀਵ ਦਾਸ ਗੁਰ ਕੇਰਾ । ਬਡੇ ਭਾਗ ਤਵ ਦਰਸ਼ਨ ਹੇਰਾ ॥ 209 ।। 
ਦੋਹਰਾ 

ਜੌ ਇਛ” ਤੁਮਰੀ ਸੋਈ ਕਰੋ ਮੌਰੀ ਇਛ ਪੁਰਾਇ । 

ਗੁਰ ਬਾਣੀ ਕਾ ਅਰਥ ਪ੍ਰਭ ਦੀਜੈ ਦਯਾ ਸੁਨਾਇ ।॥ 210 ॥ 
ਸੋਰਠਾ 

ਮਘਰ ਭਯੋ ਬਤੀਤ ਅਯੋ ਪੌਖ ਕਛੁ ਦਿਨ ਗਏ । 

ਕਾਂਸ਼ਿ ਰਾਇ ਪ੍ਰਤੀਤਿ ਭਾਈ ਅਧਿਕ ਨਿਹਾਂਰ ਕੌ । 211 ॥ 
ਚੌਪਈ 

ਜਪੁਜੀ ਅਰਥ ਸੁਨਾਵਨ ਲਾਗਾ । ਪੌੜੀ ਏਕ ਰੌਜ ਰਸ ਪਾਗਾ । 

ਜੜਤ ਸਿੰਘਾਸਨ ਬਹੁ ਛਬਿ ਜਾਂਕੀ । ਜਾਂਕੋ ਦਿਖ ਰਵਿ ਕੀ ਜੁਤ ਛਾਕੀ ॥ 212॥ 


ਵਿ ਜਤ ਲਨ 
£;( ਪ੍ਰਥੀ ਧਾਇ _'ਐਅ ਤੋਂ ਦ ਪੰਥੀ ਪਤਿ _$ਅ ਪੱਥੀ ਚਾਹਨਭ 


622 ਗੁਰ ਬਿਲਾਸ ਪਾਤਸ਼ਾਹੀ ੬ 


ਤਾਂ ਪਰ ਭਾਈ ਬੈਠ ਸੁਹਾਵੈ । ਵਿਥਾਰ ਸਹਿਤ ਮੁਖ ਅਰਥ ਸੁਨਾਵੈ । 

`ਦਿਜਾਂ ਪੰਡਤਿ ਆਵਹਿ ਹਿਤ ਧਾਰਾ . ਲਗੈ ਦੀਵਾਨ ਅਧਿਕ ਵਿਸਥਾਰਾ । 

ਏਕ ਦਿਵਸ ਦ੍ਰਿਜ ਮਿਲ ਇਕਠਾਏ । ਇਕਾਂਤ ਸਮੈ ਭਾਈ ਪੈ ਆਏ । 

ਸਭ ਮਿਲ ਕਹਾ ਸੰਭ ਪਦ ਲੀਜੈ । ਕਰਹਿ ਮੁਕਤਿ ਚਿਤ ਸੰਸ ਨਾ ਕੀਜੈ । 213 । 
ਦੋਹਰਾ 

ਤੀਨ ਲੋਕ ਮੈ ਨਾਹਿ ਕੋ ਕਾਂਸ਼ੀ ਪੁਰੀ ਸਮਾਨ । 

ਤੁਮ ਗੁਰ ਤੇ ਕਿਆ ਪਾਇਹੋ ਈਹਾਂ ਸੂ ਸਿਵ ਸੀ ਮਾਨ ॥ 214॥ 
ਚੰਪਈੀ 

ਦਿਜ ਕੇ ਬੈਨ ਸੁਨੇ ਜਬ ਐਸੇ । ਭਾਈ ਕਹਾ ਸੰਭ ਪਦ ਐਸੇ । 

ਨਾਰਿ ਤਿਆਗ ਨਿਜ ਕਰਤ ਕਰੂਪਾ । ਰਮੈ ਜਾਨ ਸੁੰਦਰ ਜਗ ਭੂਪਾ । 217 ॥ 

ਈਹਾਂ ਭੋਗ ਨਰਕ ਤਿਨ ਆਗੇ । ਕਾਲਕ ਦਾਗ ਤਾਹਿ ਮੁਖ ਲਾਗੇ । 

ਤੈਸੇ ਤਜ ਗੁਰ ਸੇਵੇ ਔਰਾ£ । ਹਲਤ ਪਲਤ ਨਹਿ ਪਾਵੈ ਠੌਰਾ ॥ 218 ॥ 


ਉਤ 


ਦਹਰਾ 
ਕਬਿਤੁ ਸੁਨਾਯੋ ਤਾਹਿ ਕੌ ਇਕਤਾਲੀ ਸਦ ਚਾਰ । 
ਨਿਸਚਾ ਅਧਿਕ ਦਿਖਾਇਯੋ ਤਾਂਕੋ ਮਾਨ ਨਿਵਾਰ ।। 219। 
ਕਹੂੰ ਅਰਥ ਸੰਕੋਚ ਸਿਉ ਜਾਨੋ ਅਧਿਕ ਸੁਜਾਨ । 
ਭਾਈ ਜੀ ਮੁਖ ਸਿਉ” ਤਬੈ ਐਸੇ ਕੀਨ ਬਖਾਨ ।। 220 ॥ 
ਸਵੈਯਾ 
ਮਾਤ ਬਿਯੌਗ ਪਰੇ ਬਛੋਰਾ ਅਨ ਗਾਇ ਤਰੈ ਥਨ ਲਾਤ ਲਗਾਵੈ । 
ਹੌਸ ਤਿਆਗ ਕੌ ਮਾਨ ਸਰੋਵਰ ਢੁੰਢ ਪਰੌਖ ਕੌ ਚੌਗ ਨ ਖਾਵੈ । 
ਚਕ੍ਰਵਰਤੀ ਸੁ ਭੂਪ ਤਿਆਗ ਕੈ ਔਰ ਪੈ ਦਾਸ ਜੁ ਸੋਵ ਲਜਾਵੈ । 
ਤੌਸ ਗੁਰ ਸਿਖ ਸੇਵ ਕਰੈ ਜਗ ਔਰ ਸ਼ ਦੇਵਨ ਪਾਪ ਬਚਾਵੈ ॥ 221 ॥ 
ਦੋਹਰਾ 
ਕਬਿਤ ਔਰ ਤਿਹ ਠਾਂ ਕਰੇ ਚਰਚਾ ਅਧਿਕ ਕਰਾਇ । 
ਕਹੁ ਕਥਾ ਭਾਖਾ ਬਢੈ ਸੈਤ ਸਨਹੁ ਮਨ ਲਾਇ ॥ 222॥ 
ਚੌਪਈ 
ਨਿਤ ਨਤਨ ਮੁਖ ਕਥਾ ਅਲਾਵੈ । ਰਿਦੈ ਬਿਯੌਗ ਅਧਿਕ ਤਪਤਾਵੈ । 
ਪੰਖ ਬਿਤੀਤ ਮਾਘ ਜਬ ਆਯੋ । ਤਬ ਭਾਈਂ ਮਨ ਐਸੇ ਭਾਯੋ” !। 223 ॥ 
ਮਪਿਨੇ ਹਾਲ ਕਬਿਤ ਮੰਝਾਰਾ / ਭਗਤਿ ਸਿੰਘ ਨਿਜ ਮੁਖਹੁ ਉਚਾਰਾ । 
ਜਾਨ ਪਾਂਚ ਸੈ ਵਿਸ ਪਿਆਰੇ । ਸ਼ੂਚਨ ਸੁਨੋ ਅਰਥ ਨਿਰਧਾਰੇ ॥ 224 । 


-------------- 
'ਅ ਤੋਂ ਦ ਪੋਖੀ ਬਿਪ੍ਰ % ਤੋਂ ਏ ਪੋਥੀ ਅਵਰਾ _'ਅ ਮੌਥੀ ਆਯੋ 


ਅਧਿਆਇ ਸਤ'ਰ੍ਰਵਾਂ 02 


ਕਬਿੱਤ 
ਗਾਇ ਸੂਤ ਜਸ ਮਿਲ ਮਾਤ ਮਨ ਚਾਹਿ ਐਸੇ 
ਕੁਦ ਬਿਲਲਾਇ ਗਰ ਬੋਦਨ ਬਸਾਇਨ' । 
ਜੈਸੇ ਤੇ ਬਿਗਾਰ ਨਿਜ ਧਾਮ ਕੋ ਪਧਾਰ ਚਾਹੈ 
ਜਾਨ ਪਰਧੀਨ ਚਿਤ ਚਿੰਤਵਤ ਜਾਇਨਾਂ । 
ਜੈਸੇ ਪਤ ਬਿਰਹਨੀ ਪਤ ਸੋਗ ਕੌ ਸਨੇਹ ਚਾਹੈ 
ਦੇਖ ਅੰਕ ਲਾਜ ਅੰਗ ਅੰਗ ਮੁਸਕਾਇਨਾ । 
ਤੌਸ ਹਾਉ” ਸ਼ਰਨ ਗੁਰ ਚਰਨਨ ਚਾਹਿ ਸਦਾ 
ਆਇਸ ਬਿਦੇਸ ਬੁਧ ਅਤਿ ਬਲਲਾਇਨਾਂ ॥ 225 ॥ 
ਦੌਹਰਾ 
ਔਰ ਅਧਿਕ ਬਿਨਤੀ ਲਿਖੀ ਬਿਰਹਿ ਜਾਨ ਅਧਿਕਾਯ । 
ਦਰਸ ਆਸ ਜੀਵਹੁ ਪ੍ਰਭ ਜਲ ਬਿਨ ਮੀਨ ਮਰਾਯ । 226 ॥ 
ਸਵੋਯਾ 
ਮੀਨ ਸਦਾ ਚਿਤ ਚਾਹਿਤ ਅਬ ਕੌ ਚਾਤ੍ਰਿਕ ਬ੍ਰੱਦ ਸਮਾ ਚਿਤ ਚਾਹੈ । 
ਨੀਰਜ ਚਾਹਿ ਸਦਾ ਚਕਵਾੀ ਪੁਨ ਅੰ ਨਲਨੀ ਸਸਿ ਦੇਖ ਉਮਾਹੈ । 
ਅਗਰਜ ਤਾੜਤ ਹੈ ਸਭ ਹੀ ਵਹ ਪ੍ਰੀਤਿ ਨ ਤਯਾਗ ਸਦਾ ਰੁਚ ਆਹੈ । 
ਤੌਸ਼ ਪ੍ਰਭੁ ਰਿਦ ਪ੍ਰੀਤਿ ਰਿਦੇਂ ਤਮ ਤਾੜਤ ਹੋ ਜਨ ਸਦ ਪ੍ਰੀਤਿ ਬਧਾਹੈ । 227 । 
ਦੌਹਰਾ 
ਬਿਦੇਂਸ” ਮਾਂਹਿ ਵਿਆਕੁਲ ਸਦਾ ਹੈ ਪ੍ਰਭ ਜਾਨ ਅਨਾਥ । 
ਮੌਕੇ ਨਿਕਟ ਬੁਲਾਇਏ ਹੇ [ਪ੍ਰਭ ਦੀਨਾਨਾਥ । 228 । 
ਚੌਪਈ 
ਦਯਾ ਸਿੰਧ ਲਿਖਕੌ ਅਰਦਾਸ । ਪਠਯੋ ਸਿਖ ਸੀ ਗੁਰ ਕੇ ਪਾਸ । 
ਪਵਨ ਬੋਗ ਅਹਿ ਨਿਸ ਸਿਖ ਧਾਯੋਂ । ਪਾਤੀ ਬਾਹਨ ਕਿਧੋ ਬਨਾਯੋ । 
ਅਰਧ ਮਾਘ ਪਹੌਂਚਿਓ ਆਇ । ਸੁਧਾ ਸਰੌਵਰ ਦਰਸਨ ਪਾਇ ॥ 
ਕਪ ਨਹਾਇ ਕੀਨ ਅਸਨਾਨਾ । ਬਲ ਬਲ ਜਾਇ ਦਰਸ ਸੁਖ ਨਾਨਾ । 230 ॥ 
ਰ ਦਹਰਾ 
ਸੀ ਗੁਰ ਲਾਇ ਦੀਵਾਨ ਕਉ ਬੈਠੇ ਤਖਤ ਅਕਾਲ । 
ਸਦਰ ਚੌਕੀ ਹੌਤ ਤਬ ਸ੍ਰੀ ਗ੍ਰਰ ਸਦਾ ਕ੍ਰਿਪਾਲ ॥ 231 ॥ 
ਚੌਪਈ 
ਤਬੈ ਸਿਖ ਗੁਰ ਕੇ ਨਿਕਟਾਯੋਂ । ਕਰ ਬੰਦਨ ਮਨ ਮਹਿ ਸਖ ਪਾਯੋ । 
ਭਾਈ ਕੀ ਪਾਤੀ ਪੁਨ ਦੀਨੀ । ਭਾਂਤ ਭਾਂਤ ਮੁਖ ਬਿਨਤੀ ਕੀਨੀ ।। 232॥ 


“% ਪੌਥ] ਸਦ' £ਏ ਪੋਥੀ ਪ੍ਰਦੇਸ 'ਏ ਪੌਥੀ ਵਿਚੋਂ” 


624 ਗੂਰ ਬਿਲਾਸ ਪਾਂਤਜ਼'ਹ। ੬ 


ਪਾਤੀ ਵਾਚ ਹਰਖ ਗੁਰ ਪਾਯੋ । ਅਬ ਭਾਈ ਮਨ ਮਾਨ ਗਵਾਯੌ । 
ਭਾਈ ਕੀ ਅਬ ਦਸਾ ਵਿਚਾਰ । ਹੀਯ ਉਮਰ ਸਦਾ ਭਗਤ ਪਿਆਰ ॥ 233 ॥ 
ਦੋਹਰਾ 
ਭਦੀ ਸ ਰ਼ੌਨ ਬਿਤੀਤ ਜਬ ਅਲੋ ਭੌਰ ਸਖਦਾਇ । 
ਜੇਠਾ ਨਿਕਟ ਬੁਲਾਇ ਕੈ ਸ੍ਰੀ ਗੁਰ ਔਸ ਸੁਨਾਇ ।। 234॥ 
ਚੌਪਈ 
ਭਾਈ ਜੇਠਾ ਬੁਧ ਉਦਾਰੋ । ਯਾਹਿ ਸਿਖ ਕੈ ਸੰਗਿ ਸਿਧਾਰੋ । 
ਕਾਸ਼ੀ ਜਹ ਤਹਾਂ ਗੁਰਦਾਸ । ਤਾਂਕੋ ਲਿਆਵਹੁ ਹਮਰੇ ਪਾਸ ।। 235 ॥ 
ਲਗੈ ਦੀਵਾਨ ਰਾਇ ਜਬ ਆਵੈ । ਤਬ ਐਸੇ ਤਮ ਬਚਨ ਅਲਾਵੋ । 
ਕਾਸ਼ਿਰਾਇ ਗੁਰੂ ਚੋਰ ਤੁਮਾਰੇ । ਬਾਂਧ ਦੀਜੀਏ ਅਗਰ ਹਮਾਰੇ 1 236 ।। 
ਦਹਰਾ 
ਜੌ ਚਾਹੇਂ ਅਪਨਾ ਭਲਾ ਬਾਂਧ ਚੋਜ ਹਮ ਦੇਹੁ । 
ਮੁਸਕਾਂ ਅਪਨੇ ਹਾਥ ਸਿਉ” ਨਾਂਹੀ ਬਡ ਦੁਖ ਲੇਹੁ । 237 ॥ 
ਚੌਪਈ 
ਭਗਤਿ ਸਿੰਘ ਜੇਠਾ ਪ੍ਰਬੀਨ । ਕਹੀ ਏਕ ਮਨ ਮਹਿ ਬਹੁ ਚੀਨ । 
ਕਰ ਬੰਦਨ ਸਿਖ ਸੰਗ ਸਿਧਾਯੋ । ਕਛ੍ਰਕ ਦਿਵਸ ਮਹਿ ਕਾਸ਼ੀ ਆਯੋ ।। 238 ।। 
ਲਾਗ ਦਿਵਾਨ ਅਗਰ ਤੱਬ ਭਾਰਾ । ਜਪੁਜੀ ਅਰਥ ਭੰਗ ਤਹਿ ਵਾਰਾ । 
ਭਾਈ ਭੋਗ ਕਥਾ ਜਬ ਪਾਯੋ । ਦਿਵਾਨ ਮਧ? ਜੇਠਾ ਤਬ ਆਯੋ ॥ 239 ॥ 
ਦਹਰਾ ਚ 
ਭਾਈ ਕਉ ਬੋਦਨ ਕਰੀ ਮਨ ਮਹਿ ਮੁਖਹੂੰ ਅਲਾਇ । 
ਕਾਂਸ਼ਿਰਾਇ ਮੋ ਕਉ ਗੁਰੂ ਤੁਮਰੇ ਨਿਕਟਿ ਪਠਾਇ ।। 240 ॥ 
ਚੌਪਈ 
ਇਹ ਪਾਤੀ ਤੋਂ ਕਉ ਗੁਰ ਦੀਨੀ । ਮੁਖ ਸਿਉ ਕਹੀ ਸੁਨਹੁੰ ਚਿਤ ਚੀਨੀ । 
ਚੌਰ ਹਮਾਰਾ ਤਮਰੇ ਪਾਸ । ਬਾਂਧ ਪਠੋ ਤਿਸ ਹਮਰੇ ਸਾਥ । 241॥ 
ਨਾਤਰ ਖੇਦ! ਹੋਇਗਾ ਭਾਰੀ । ਕਾਂਸ਼ਿ ਰਾਇ ਭਰ ਬਾਤ ਉਚਾਰੀ । 
ਮਹਾਰਾਜ ਨਹਿ ਚੌਰ ਹਮਾਰੇ । ਗੁਰੂ ਹ੍ਰੋ ਕੈਸੇ ਬਚਨ ਉਚਾਰੇ । 242 ॥ 
ਚਾਹੋਂ ਮੋਹਿ ਬਾਂਧ ਲੈ ਜਈਏ । ਮੋ ਕਉ ਚੋਰ ਨ ਦ੍ਰਿਸ਼ਟੀ ਪਈਏ । 
ਥਰਹਰਿ ਕਰੋ ਸਭੀ ਸੁਨ ਐਸੇ । ਗੁਰ ਕੀ ਗਤੀ ਸੁ ਅਧਭੁਤ ਐਸੇ ॥ 243 ॥ 
ਦਹਰਾ 
ਭਾਈ ਆਨੰਦ ਧਾਰ ਕੌ ਗਰਿ ਅਚਰ ਕੌ ਡਾਰ । 
ਸਿੰਘਾਸਨ ਉਠ ਅੰਗਰ ਹੋਇ ਮੁੱਖ ਤੇ ਕੀਨ ਉਂਚਾਰ ॥ 244 ॥ 


ਦਲ 
'ਅ ਪੋਥੀ ਅਪਠੇ ਸਾਬ %ਅ ਤੋਂ ਦ ਪੌਥੀ ਬੀਚ 2ਅ ਪੋਥੀ ਕਸਟ 


ਅਧਿਆਇ ਸਤਾਰ੍ ਵਾਂ ਰ 625 


ਰ ਚੌਪਈ 
ਸਨੋ ਰਾਇ ਗੁਰ ਕਾ ਹਉ ਚੌਰਾਂ । ਪਠੋਂ ਬਾਂਧ ਮੁਹਿ ਜਾਨ ਨਾ ਹੋਰਾ । 
_ਸਭਾ ਸਹਿਤ ਪਿਖ ਰਾਇ ਅਲਾਯੋ । ਤੁਮ ਮੇਰੇ ਗੁਰ ਕੌਸ ਅਲਾਯ ॥ 242 ।। 
ਦੋਹਰਾ 
ਕਾਂਸ਼ਿ ਰਾਇ ਗੁਰ ਸਪਤ ਤੁਮ ਮਨ ਮਹਿ ਜਾਨ ਨ ਹੋਰ । 
ਮੁਸ਼ਕਾਂ ਬਾਂਧੋ ਮੌਹਿ ਕੀ ਬਾਂਧ ਪਠੋ ਕਰਿ ਚੋਰ ।। 246 ॥ 
ਚੰਪਈ 
ਐਸੇ ਸੁਨਿ ਰਾਜਾ” ਬਿਸਮਾਯੋ । ਉਠਾ ਬਿਸਮ ਵਸ ਨਾਂਹਿ ਚਲਾਯੋ । 
ਸਭਾ ਦੇਖ ਮੁਖਿ ਅੰਗੁਰੀ ਡਾਰੈ । ਐਸ ਅਚੇਭਾ ਨੈਨ ਨਿਹਾਰੈ ॥ 247 ।। 
ਪਾਛੋ ਭੁਜਾ ਕਰਿ ਮੁਸਕ ਬੈਧਾਈ । ਬਿਸਮ ਰਾਇ ਕਾਂਸ਼ੀ ਕਾਂ ਪਾਈ । 
ਹਮ ਕਉ ਯਾਦ ਪ੍ਰਭ ਜੀ ਕੀਨਾ । ਪਰੀਖਯਾ ਹਿਤ ਅਸ ਕੰਤਕ ਚੀਨਾ ॥ 248 ॥ 
ਦਹਰਾ 
ਰਾਜਾ ਅਪਨੇ ਗ੍ਰਿਹ ਗਯੋ ਭਾਈ ਜੇਠੇ ਸੰਗ । 
ਰਾਜੇ ਬਿਨਤੀ ਅਸ ਲਿਖੀ ਭੇਟ ਦੀਨ ਬਹੁ ਅੰਗ । 249 ॥ 
ਕੌਸ ਤੀਨ ਅਏ ਜਬੈ ਕਾਂਸ਼ੀ ਤੇ ਇਹ ਭਾਇ । 
ਭਾਈ ਜੇਠੇ ਜੌਰ ਕਰ ਐਸੇ ਕਹਾ ਸ਼ੁਨਾਇ ।। 250 ॥ 
ਚੌਪਈ 
ਧੰਨ ਧੈਨ ਭਾਈ ਗੁਰਦਾਸ । ਮੁਸਕਾ ਖੰਲ ਚਲੋ ਗੁਰੁ ਪਾਸ । 
ਭਾਈ ਕਹਾ ਚਲਹਿ ਹਮ ਐਸੇ । ਸੀ ਗੁਰ ਭਾਖ ਪਠੇ ਬਚ ਜੌਸੇ । 251 ।। 
ਜੇਠੇ ਕਹਾ ਤੋਹਿ ਸਮ ਨਾਹੀ । ਤੀਨਿ ਭਵਨ” ਮਹਿ ਹੋਇ ਨਾ ਆਹੀ । 
ਜੈਸੀ ਸਿਖੀ ਤੋਹਿ ਕਮਾਈ । ਕਾਬਹ੍ਹੈ ਤੈਸ ਨਾਂ ਸੁਪਨ ਦਿਖਾਈ ॥ 252 ॥ 
ਦੋਹਰਾ ਰ 
ਅਬ ਤੋਂ ਕਉ ਗੁਰੂ ਸਪਤ ਹੈ ਮੁਸ਼ਕਾਂ ਖੋਲ ਚਲਾਇ । 
ਸਧਾ ਸਰੋਵਰ ਨਿਕਟ ਤੁਮ ਲੀਜੈ ਬਹੁਰ ਬੋਧਾਇ । 253 ॥ 
ਚੌਪਈ 
ਭਾਈ ਕਹਾ ਭਾਇ ਤਮ ਜੈਸੇ । ਮੁਸ਼ਕਾਂ ਖੋਲ ਕਰੋਂ ਅਬ ਤੌਸੇ । 
ਜੋਠੇ ਮੁਸ਼ਕਾਂ ਮੋਚਨ ਕੀਨੀ । ਚਲੋ ਪੰਥ ਮਨ ਆਨੌਦ ਲੀਨੀ ।। 254 ॥ 
ਬਿਨ ਪਦ ਤਾਣ ਚਲਤ ਦੌ ਗਿਆਨੀ । ਚਰਚਾ ਕਰਤ ਖੌਦ” ਨਹਿ ਮਾਨੀ । 
ਫਲਗੁਨ ਆਧਾ ਤਥੈ ਬਤਾਯੋਂ । ਸੁਧਾ ਸਰੋਵਰ ਨਿਕਟ ਰਹਾਯੋ । 255 ॥ 


ਸਨ 
੧% ਪੋਥੀ ਰਾਇ “£ ਪੌਥੀ ਗੁਰ੍ਹ “ਅ ਪੋਥੀ ਮਹਲੀ” “ਅ ਪੌਥੀ ਲੌਦਨ £ਟ ਪੋਥ] ਕਸਟ 


626 


ਗੁਰ ਬਿਲਾਸ ਪਾਤਸ਼ਾਹੀ ੬ 


ਦੌਹਰਾ 
ਜੇਠੇ ਭਾਈ ਕੀ ਤਬੈ ਮੁਸ਼ਕਾਂ ਤੈਸ ਬੰਧਾਇ । 
ਗਰਿ ਅੰਚਰ ਕੌ ਡਾਰਕੌ ਬਡ ਮਨ ਮੋ ਭੈ ਪਾਇ॥ 2560 
ਚੰਪਈ 
ਲਗੋਂ ਸੁ ਅਧਿਕ ਦਿਵਾਨ ਜਬਾਹੀ । ਅਕਾਲ ਤਖਤ ਗੁਰੁ ਬੈਠ ਸਹਾਈ । 
ਜੇਠਾ ਆਇ ਚਰਨ ਗੁਰੁ ਲਾਗਾ / ਬਿਨਤੀ ਕੀਨ ਅਧਿਕ ਰਸ ਪਾਗਾ ॥ 257॥ 
ਕਾਂਸ਼ਿ ਰਾਇ ਕੀ ਭੇਟਾ ਦੀਨੀ । ਪਾਤੀ ਦੇ ਬਹੁ ਬਿਨਤੀ ਕੀਨੀ । 
ਪੁਨ ਐਸੇ ਮੁਖ ਬਚਨ ਸੁਨਾਯੋ । ਮੁਸ਼ਕਾਂ ਬਾਂਧ ਭਾਈ ਪ੍ਰਭਾ ਆਯੋ ॥ 258 ।। 
ਦਹਰਾ 
ਕੀਨ ਬੰਦਨਾ ਡੌਡਵਤ ਭਾਈ ਗੁਰ ਸਮਹਾਇ । 
ਜਬ ਦਰਸ਼ਨ ਗੁਰੁ ਕਾ ਕੀਆ ਮਾਯਾ ਤਬੈ ਬਿਲਾਇ ।। 259 ॥ 
ਚੌਪਈ 
ਦਯਾਸਿਧਾ ਪ੍ਰਭ ਦਿਸ਼ਟ ਪਸਾਰ । ਸੀ ਮੁਖ ਸਦਰ ਬਚਨ ਉਚਾਰ । 
ਹਿਰਦੈ ਹਰਖ ਮੁਖ ਤਾੜਤ ਬੈਨਾ । ਭਗਤ ਸਿੰਘ ਭਾਖੇ ਗਰ ਐਨਾ ॥ 260।॥ 
ਭਾਈ ਬੋਲ ਜੈਸ ਮਨ ਤੇਰੇਂ । ਚਿਰ ਸਿਉ ਅਯੋਂ ਲਾਇ ਬਹੁ ਦੇਰੇ । 
ਭਾਈ ਸੁਨਤ ਬੈਨ ਗੁਰਬਾਏ । ਸਵਾਮਿਨ ਬੇਨਤ ਬਚਨ ਅਲਾਏ ॥ 261 ॥ 
ਦੋਹਰਾ 
ਜਾਨ ਪੰਚ ਸੈ ਵਿਸ ਖਟ ਸੂਚਨ ਅਰਥ ਸੁਨਾਇ । 
ਗਦ ਗਦ ਗੂਰੂ ਹੋਇ ਦੀਨ ਮੁਖ ਭਾਈ ਤਬੈ ਅਲਾਇ । 262॥ 
ਸਵੇਯਾ 
ਬੂੰਦ ਐ ਤੇਈ ਗੁਮਾਨ ਕਰੋ ਜਹਿੰ ਸੂਰਜ ਨਾਂਹਿ ਸੁਕ੍ਰਿਨ ਲਗਾਫੈ । 
ਪੰਖ ਅਉ ਧੁੰਮ ਉਡੈ ਨਭ ਕੌ ਪਿਖ ਅਗਰ ਅਗਾਧਿ ਰਿਦੈ ਸੁਕਚਾਵੈ । 
ਗੁਲਰ ਜੋਤ ਉਡੌਤ ਕਹੇਂ ਕਿਮ ਪੇਖ ਬ੍ਰਹਮੰਡ ਪ੍ਰਚੋਡ ਲਜਾਵੈ । 


84 


ਤ੍ਰੰ ਕਰਤਾ ਹਮ ਜੋਤ ਕੀਏ ਤੁਮ ਤੋਂ ਪਹਿ ਬੋਲਨਿ ਕਿਉ ਬਨ ਆਵੈ ॥ 263॥ 

ਭੌਖਾਰਿ ਅਨਾਥ ਨਹੀ” ਹਮਰੇ ਸਮ ਤੋਂ ਸਮ ਨਾਥ ਨਹੀ” ਅੰ ਦਾਤਾਰੀ । 

ਦੀਨ ਅਗਿਆਨ ਨਹੀਂ ਅਤਿ ਮੈ ਸਰ ਤੋਂ ਸਰ ਦਿਆਲ ਨਾ ਆਨ ਵਿਚਾਰੀ । 

ਮੌ ਸਰ ਪਾਪ ਬਿਕਾਰ ਨਹੀ ਜਗ ਤੋ ਸਭ ਪਾਵਨ ਅੰ ਉਪਕਾਰੀ । 

ਅੰਗੁਣ ਸਿੰਧ ਹੋ ਤੂੰ ਗੁਨ ਸਾਗਰ ਜਾਤ ਅਧੌ ਪ੍ਰਭ ਓਟ ਤੁਮਾਰੀ । 264॥ 
ਦਹਰਾ 

ਐਸ ਭਾਖ ਗਦ ਗਦ ਭਯੋਂ ਪ੍ਰੌਮ ਪ੍ਲਕ ਹੁਇ ਦੀਨ । 

ਪਦ ਪੰਕਜ ਗ੍ਰਰ ਕੇ ਪਰਾ ਤਾਹਿ ਤਾਹਿ ਸਰਮ ਛੀਨ । 265॥ 


ਮ ਪੌਥੀ ਗੁਰ “ਅ ਪੋਥੀ ਕਿ੍‌ਪਾ 


ਅਧਿਆਇ ਸਤਾਰ੍ ਵਾਂ 627 


ਚੌਪਈ 
ਸੀ ਗੁਰ' ਕਹਾ ਉਠਹੁ ਤਮ ਪਿਆਰੇ । ਗੁਰੂ ਨਾਨਕ ਤੁਮਰੇ ਦੁਖ ਟਾਰੇ । 
ਨਹਿ ਛੌਡੇ ਪਗ ਪ੍ਰਭ ਅਸ ਭਾਈ । ਇਹ ਲਗ ਸਿਲਾ ਮੁਕਤ ਭਵ ਗਾਈ ॥ 266 ॥ 
ਬੰਧਕ ਨਾਵਯਧ ਤਾਂਹਿ ਉਬਾਰਾ । ਹਨੂੰ ਭਵਹਿ ਸੇ ਰਿਦੇ ਮਝਾਰਾ । 
ਭਏ ਅਵਤਾਰ ਸਭੰ ਤੁਮ ਕੇਰੇ । ਬਰਨਤ ਮੁਨ ਜਨ ਗਾਥ ਘਨੌਰੇ 1 267 ॥ 
ਦੌਹਰਾ 
ਹਉ” ਅਨਾਥ ਸ੍ਰਮ ਪਾਇਕੇ ਲਗੋ" ਚਰਨ ਇਨ! ਆਇ । 
ਦਾਸ ਬਿਰਦ ਰਖਯਾ ਕਰੋਂ ਲੀਜੰ ਪ੍ਰਭੂ ਬਚਾਇ ।। 268 ॥ 
ਸਵੈਯਾ 
ਦੀਨ ਦਯਾਲ ਕ੍ਰਿਪਾਲ ਭਏ ਮਨ ਪ੍ਰੰਮ ਭਏ ਹੀਅਰਾ ਹੁਲਸਾਯੋਂ । 
ਪੰਕਜ ਹਾਥ ਉਠਾਇ ਤਬੈ ਸਮੁਹਾਇ ਕੀਓ ਬਹੁ ਧੀਰ ਧਰਾਯੋ । 
ਨੀਰਜ ਹਾਥ ਤਿਸੋ ਮੁਸਕਾ ਪ੍ਰਭ ਖੋਲਤ ਭਏ ਕਵਿ ਭਾਵ ਦਿਖਾਯੋ । 
ਆਤਮ ਕਿੰਚਤ ਬੰਧ ਪਰੇ ਤਮ ਜਾਨ ਪਾਰਤਮ ਜੁ ਮੁਕਤਾਯੋ ।। 269 ॥ 
ਦੁਹਰਾ 
ਇਕ ਟਕ ਦੇਖ ਦੀਵਾਨ ਸਭ ਧੰਨ ਧੰਨ ਮੁਖਹੁ ਉਚਾਰ । 
ਗੁਰ ਸਮ ਗੁਰ ਨਹਿ ਦਾਸ ਕੌ ਭਾਈ ਸਮ ਨਿਰਧਾਰ । 270 ॥ 
ਭਾਈ ਦੁਇ ਕਰ ਜੋਰ ਕੌ ਗਰਿ ਅਚਰ ਕਉ ਪਾਇ । 
ਸ੍ਰੀ ਗੁਰ ਕੀ ਉਸਤਤਿ ਕਰੀ ਛੰਦ ਭੁਜੰਗ ਬਨਾਇ ॥ 271॥ 
| ਗੁਰੂ ਜੀ ਦੀ ਉਸਤਤਿ ।। ਭੁਜੇਗ ਛੋਦ ॥ 
ਸਦਾ ਦਾਸ ਪਿਆਰੇ ਪ੍ਰਭੂ ਦੀਨ ਹੋਤੇ । ਸਭੀ ਰੂਪ ਧਾਰੇ ਲਹੇ ਕੌਨ ਭੇਤ । 
ਮੁਰਾਰੀ ਪ੍ਰਭ ਆਦਿ ਰੂਪ ਅਪਾਰਾ । ਗੁਰੂ ਪੌਚ ਰੂਪ ਤੁਮੀ ਆਪ ਧਾਰਾ ॥ 272॥ 
ਧਨੀ ਤੇਗ ਰਾਜੈ ਇਹੀ ਰੂਪ ਤੌਰਾ । ਹਨੋ ਪਾਪ ਦੋਖੀ ਕੀਓ ਜ੍ਰਧ ਘੋਰਾ । 
ਤਮ ਜੀਵ! ਗ੍ਰਾਸੈ ਨਹੀ” ਭੇਵ ਪਾਵਹਿ । ਸਦਾ ਨੌਤ ਬੇਦੇ ਮੁਖੇ ਚਾਰ“ ਗਾਵਹਿ 
|| 273। 
ਸਭੀ ਦੋਸ ਦੇਸ ਜਸੇ ਚੋਦ ਚਾਰਯੋ । ਹਰੀ ਘਾਮੇ ਦਾਸੋ ਮੈਨ ਸੌਸ ਟਾਰਿਯੋਂ । 
ਗ੍ਰਸਾ ਗ੍ਰਾਹ ਹਾਥੀ” ਸੁਤੇ ਘ੍ਰਾਣ ਨੀਰੇ । ਲਏਂ ਕੂਕ ਕੀਨੀ ਦਏ ਆਪ ਧੀਰ ॥274।। 
ਰਵੈ ਤਾਤ ਤਾਤੇ ਤ੍ਰਿਯਾ ਲਾਜ ਰਾਖੀ । ਤਥਾ ਲਾਜ ਮੇਰੀ ਰਖੋ ਬੈਧਨਾਖੀ । 
ਤੁਮ ਸਿਧ ਜੋਗੀ ਤੁਰਾਤੀਤ ਗਾਵਹਿ । ਜਥਾ ਅਕਾਸ਼ ਪੌਖੀ ਨਹੀ ਅੰਤ ਰਾਵਹਿਂ ॥ 
9 4) 
ਦਹਰਾ 
ਰਟੈ ਸੌਸ ਤੌਰੇ ਨਾਮ ਕੌ ਨੇਤਿ ਨੇਤਿ ਮੁਖ ਗਾਇ । 
ਧਰਾ ਧਾਮ ਪੂਰਨ ਪ੍ਰਭੂ ਹਮਰੀ ਕਰੋਂ ਸਹਾਇ ।। 276 ॥ 
% ਪੋਥੀ ਪ੍ਰਭ੍ਰ “ਅ ਤੋਂ ਏ ਪੋਥੀ ਤੁਮ “ਅ ਪੌਥੀ ਕਰ “ਦ ਪੌਥੀ ਬ੍ਰਹਮਾ $ਅ ਪੌਥੀ ਹਸਤ 


628 


ਗੋਰ ਬਿਲ'ਸ ਧਾਤਸ਼ਾਹੀ ੬ 


ਰ ਚੌਪਈ 

ਅਸ ਕਹਿ ਬਹੁਰ ਬੋਦਨਾ ਧਾਰੀ । ਮਨ ਮਹਿ ਆਨੰਦ ਕੀਨ ਮੁਰਾਰੀ । 

ਸਰੀ ਮੁਖ ਕਹਾ ਵਾਰ ਕਰ ਪ੍ਰੀ । ਦਹੂ ਪੌੜੀ ਆਗੇ ਭ੍ਰਮ ਦੂਰੀ । 277 ॥ 

ਭਾਈ ਕਹਾ ਪ੍ਰਭ ਸੁਨ ਲੀਜੈ । ਵਹੁ ਪੌੜੀ ਮੇਧ ਨਾਂਹਿ ਰਖੀਜੈ । 

ਸ੍ਰੀ ਗੁਰ ਕਹਾ ਮਣੀ ਸਮ ਜਾਨੋਂ । ਦੂਰ ਨਾ ਕਰੋ ਧਰੋ ਮਨ ਆਨ ॥ 278 ॥ 
ਦੌਹਰ” 

ਤਾਂਤੇ ਜੋ ਪੌੜੀ ਰਚੀ ਹਮਰੇ ਅਗ੍ਰ' ਸੁਨਾਇ । 

ਭਾਈ ਸੁਨਿ ਗਦ [ਗਦ|£ ਭਯੋ ਭਗਤ ਸਿੰਘ ਸੁਖ ਪਾਇ ॥ 279 ॥ 

ਦੋਇ ਪੌੜੀ ਮੁਖ ਤੇ ਰਰੀ ਪੈਤੀ ਵਾਰ ਸੁ ਅੰਤ । ਰ 

ਟੀਕਾ ਕੀਨਾ ਵਾਰ ਕਉ ਰਾਂਖਤੇ ਅਗਰ ਆਨੌਤ ॥ 280 ॥ 
ਸਵੇਯਾ ਰ 

ਤਾਤ ਕੌ ਮਾਤ ਜੋ ਮਾਹੁਰ ਦੇਤ ਤੋ ਪਾਹਰੂ ਰਾਤ ਕੌ ਦਰਬ ਹਰਾਵੈ । 

ਬੌਰਤ ਨਾਵ ਕਿਧੋਂ ਕਰੀਆ ਪੁਨ ਵਾਹਰ ਲੈ ਆਯ ਪਰੋ ਸ੍ਰਮ ਪਾਵੈ । 

ਖਾਵਨ ਖੋਤ ਕੌ ਬਾਰ ਲਗੀ ਨਿਿਪ ਮਾਰਤ ਕਾਹਿ ਪੈ ਕੂਕ ਸੁਨਾਵੈ । 

ਸਵਾਂਗ ਕੀਏ ਗ੍ਰਰ ਪੁਰਨ ਸਿਖ ਭ੍ਰਮੇ ਤਿਸਕੇ ਵਸ ਨਾਹਿ ਰਹਾਵੈ ॥ 281 ॥ 

ਕਾਗਦ ਲੂਣ ਮਿਲੈ ਪ੍ਰਿਤ ਸਿਉ" ਜਲ ਭੀਤਰ ਡਾਰ ਨਹੀ” ਕਛ ਭੀਜੈ । 

ਬਾਤੀ ਤੇ ਤੇਲ ਮਿਲੈ ਨਿਸ ਜਾਗ ਉਡਾਇ ਪਤੌਗ ਸੁ ਡੌਰ ਗਹੀਜੋ । 

ਮਣਕਾ ਔ ਮਾਰ ਮੁੱਖੋ ਧਰ ਕੈ ਪੁਨ ਮਾਰ ਲੜਾਇ ਨਹੀ” ਸ੍ਰਮ ਕੀਜੌ । 

ਰਾਜ਼ ਬਿਹਾਇ ਮਿਟਾਇ ਦੁਖੋ ਨ੍ਰਿਪ ਜੈਸ ਪ੍ਰਭੂ ਬਿਨਤੀ ਸੁਨਿ ਲੀਜੈ । 282 ॥ 
ਦੋਹਰਾ 

ਤੌਸੇ ਐਦਰ ਸਵਾਂਗ ਕੇ ਸਾਬਤ ਸਿਖ ਤਦਾਇ । 

ਦੀਨਾਨਾਥ ਦਯਾਲ ਗੁਰ ਜਾਂਕੀ ਕਰੋ” ਸਹਾਇ । 283 ॥ 

ਐਸੇ ਕਹਿ ਚਰਨੀ ਪਰਾ ਪ੍ਰਭੂ ਅੰਕ ਮਹਿ ਲੀਨ । 

ਨਿਜ ਉਰ ਲਾਇ ਨਿਹਾਲ ਕਰ ਮਨ ਇਛੱਤ ਵਰ ਦੀਨ ॥ 2840 


ਅੜਿਲ 
ਸਰੀ ਗੁਰ ਮਧਯ ਦਿਵਾਨ ਐਸ ਮੁਖ ਗਾਇਓ । 
ਭਾਈ ਸਮ ਨਹਿ ਸਿਖ ਅੰਰ ਮਮ ਭਾਇਓ । 
ਬੈਠੇ ਤਖਤ ਅਕਾਲ ਭੁਜਾ ਗਹਿ ਤਾਂਹਿ ਕੀ ! 
ਹੋ ਤਾਂ ਕੋ ਨਿਕਟ ਬੈਠਇ ਸਾਚ ਰੁਚ ਜਾਂਹਿ ਕੀ । 285 ॥ 


-__----------- 
£ਅ ਪੋਥੀ ਸਮੁਖ “£ਟ ਪੋਥੀ ਵਿਚੋ ਏ ਪੌਥ ਹੌਤ 


ਅਧਿਆਇ ਸਤਾਰ੍ਵਾਂ 629 


ਸੈਗਤ ਸਕਲ ਦੀਵਾਨ ਲਗੋ ਪਨ ਆਇਕੌ । 
ਬਹੁ ਉਪਮਾ ਮੁਖ ਗਾਇ ਅਧਿਕ ਸੁਖ ਪਾਇ ਕੌ । 
ਭਾਈ ਸਭ ਕਉ ਧੀਰ ਦੇਖ ਮਨ ਹਰਖ ਧਰ । 
ਹੋ ਜੌ ਸੁਖ ਭਯੋਂ ਤਦਾਇ ਕਹਯੋ ਨਹਿ ਜਾਤ ਬਰ ॥ 276 ॥ 
ਦੋਹਰਾ 
ਦਯਾ ਸਿੰਧ ਸ੍ਰੀ ਮੁਖ ਕਹਾ ਭਾਈ ਕੌ ਇਹ ਭਾਇ । 
ਪਰਮ ਪੁਰਖ ਅਰਜਨ ਗੁਰੂ ਤੁਮੇ ਨਿਦੇਸ ਕਰਾਇ ॥ 287॥ 
ਚੋਪਈ 
ਬਾਣੀ ਜੇਤੀ ਕਹੀ ਸੁਧਾਰ । ਪੂਰਨ ਕਰੋਂ ਅਧਿਕ ਹਿਤ ਧਾਰ । 
ਕਰੋ ਬੀੜ ਇਕਠੀ ਸਭ ਪਯੇ । ਭਾਈ ਕਹਾ ਪ੍ਰਭੂ ਸੁਨ ਲਯੋ ॥ 288 ॥ 
ਗੁਰ ਅਰਜਨ ਮੌਹਿ ਆਗਿਆ ਕਰੀ । ਵਾਰ ਚਾਲੀਸ£ ਰਚੇ ਸੁਖ ਪਰੀ । 
ਪੰਚ ਤਤ ਰਸ ਰਚੋ ਕਬਿਤ । ਦੀਨੋ ਵਰ ਸੁਖ ਹੋਇ ਅਮਿਤ ॥ 289 ॥ 
ਦਹਰਾ 
ਪੁਨ ਤੁਮ ਆਗਿਆ ਕਰਤ ਹੋ ਅਬ ਕਰਹੁ ਵਹੁ ਪੂਰ । 
ਭਗਤ ਸਿੰਘ ਪੂਰਨ ਕਰੀ ਬਾਣੀ ਸਭ ਦੁਖ ਚੂਰ ।। 290 ॥ 
ਚੌਪਈ 
ਕਥਾ ਪੂਰ ਭਾਈ ਕੀ ਹੋਈ । ਆਗੇ ਸੁਨਹੁ ਔਰ ਸੁਖ ਪੰਈ ॥ 
ਭਾਈ ਕਉ ਕਛ੍ਹ ਦਿਨਸ ਬਿਤਾਇ । ਸੁਧਾ ਸਰੋਵਰ ਗੁਰ ਦਿਗ!” ਆਇ ।। 291 ॥ 
ਸਰਜ ਮਲ ਸਸੁ ਰਾਗ ਵਿਚਾਰੀ । ਪੁਤ੍ਰ ਨਿਜ ਗ੍ਰਿਹ ਬਰਸ ਬਿਚਾਰੀ । 
ਸਭ ਪਰਵਾਰ ਕੀ ਮੋਲ ਸਲਾਹ । ਦੇਹੁ ਵਿਵਾਹ ਅਧਿਕ ਚਿਤ ਚਾਹ ॥ 292 ॥ 
ਰ ਦੌਹਰਾ 
ਸਾਹੈ ਚਿਠੀ ਦਿਵਜ” ਦਈ ਅਸੀਰਬਾਦ ਕਹਿ ਬੰਨ । 
ਵਾਚ ਪ੍ਰਭੂ ਸੁਖ ਪਾਇਓ ਭਗਤ ਸਿੰਘ ਸੁਖ ਐਨ।। 2931 
ਚੌਪਈ 
ਤਾਂਹਿ ਬਿਪ੍ਰ ਕਉ ਦੀਨਾਂ ਮਾਨਾ । ਦਾਨ ਮਾਨ ਕਰ ਕ੍ਰਿਪਾ ਨਿਧਾਨਾ । 
ਬਿਧੀਏ ਕੌ ਗੁਰ ਕਹਾ ਬੁਲਾਈ । ਆਇਸ ਕੀਜੈ ਬਾਤ ਬਨਾਈ ॥ 294 ॥ 
ਬਾਬਾ ਮਹਿਲੀ ਗਯੋ ਤਦਾਇ । ਤੀਨ ਮਾਤ ਕੇ ਪਗ ਲਪਟ'ਇ” ॥ 
ਅਨੰਤੀ ਅੰਕ ਪੁਤ ਪਗ ਲਾਂਗੀ । ਤੀਨ ਸਾਸ ਕੇ ਅਤਿ ਅਨੁਰਾਗੀ ॥ 295 ॥ 
ਦੋਹਰ” ਰ 
ਬਧੈ ਸੁਹਾਗਿ ਅਸੀਸ ਦੈ ਤੀਨ ਮਾਤ ਸੁਖ ਪਾਇ । 
ਬਾਬੇ ਸੂਰਜ ਮਲ ਕਾ ਸਾਹਾ ਤਬ ਸੁਧਾਇ ॥ 296 ॥ 


ਮਮ ਪੌਥੀ ਕ੍ਿਪਾਨਿਧਿ £ਅ ਤ ਏ ਪੌਥੀ ਉਨਤਾਲੀਸ 5ਅ ਪੌਥ) ਮੋਹਿ “ਅ ਪੋਥੀ ਬਿ੫ “ਅ ਪੰਥੀ ਸਿਰ ਨ'ਦਿ 


630 


ਗ੍ਰਰ ਬਿਲਾਸ ਪਾਤਸ਼ਹੀ ੬ 


ਚੌਪਈ 
ਤੀਨ ਮਾਤ ਜਬ ਆਨੰਦ ਪਾਯੋ । ਮਾਤ ਮਰਵਾਹੀ ਮੌਗਲ ਗਾਯੌ । 
ਬਿਧੀਆ ਪ੍ਰਭੂ ਕੀ ਆਗਿਆ ਪਾਈ । ਬੋਲ ਬਜੋਤੀ ਦਰ ਬੌਠਾਇ । 2971 
ਤੂਤੀ ਡਫ ਸੁ ਬਾਜਤ ਢੋਲਾ । ਮ੍ਰਿਗ ਨੈਨੀ ਗਾਵਤ ਮਿਦੁ ਬੌਲਾ । 
ਪਰੀ ਨਿਸਾ ਅਬਲਾ ਪੁਰ ਆਵਹਿ । ਕੋਕਲ ਕੌਠ ਉਚ ਸੂਰ ਗਾਵਹਿ ॥ 298 ॥ 


'ਉਕ, 


ਦਹਰਾ 
ਦਯਾ ਸਿੰਧ ਮਹਲੀ" ਅਏ ਦਿਨ ਕੇ ਵਾਸ ਸਦਾਇ । 
ਖਾਨ ਪਾਨ ਸੁਧ ਤਾਹਿ ਕੀ ਲੀਨੀ ਦਾਸ ਪਠਾਇ ।। 299 ॥ 

ਸਵੇਯਾਂ 
ਗਾਵਤ ਰੈਨ ਮਿਲੀ ਅਬਲਾ ਮ੍ਰਿਗ ਸਾਵਕ ਨੈਨ ਸੁ ਕੌਕਲ ਬੈਨੀ । 
ਰੂਪ ਲਸੋ ਰਤਿ ਰਾਜ ਕਿਥੋ ਸੁਰ ਨਾਰ ਲਜਾਇ ਸੁਭਾਇਨ ਦੈਨੀ । 
ਸੰਤ ਸੁਨੋ ਕਵਿ ਕੀ ਬਿਨਤੀ ਸਰਮ ਪਾਵਤ ਨਾਰਿ ਮਹਾਂ ਸੁਖ ਲੈਨੀ । 
ਗਾਵਤ ਪੁਤ ਵਿਵਾਹ ਪ੍ਰਭੂ ਸੁਖ ਚਾਹਿਤੇ ਸ਼ੰਦਰ ਏ ਸੁਖ ਢੈਨੀ ॥ 300 ॥ 

ਦੋਹਰਾ 
ਸਾਰੀ ਨਿਸ ਮੰਗਲ ਭਯੋ ਕਹਿ ਤਕ ਕਰਹੁੰ ਬਖਾਨ । 
ਤੀਨ ਮਾਤ ਅਤਿ ਹਰਖ ਸਿਉ ਦੇਤ ਦਾਨ ਤਜ ਸਿਆਨ ॥ 301। 

ਚੌਪਈ 
ਦਾਨ ਮਾਨ ਕਰ ਪੂਰਨ ਕੀਨੋ । ਤੀਨ ਦਿਵਸ ਦ੍ਰਿਜ ਕੌ ਸੁਖ ਦੀਨੋ । 
ਬਹੁਰ ਬਿਦੌਗੀ ਦੇ ਦ੍ਰਿਜ!£ ਤੋਰਿਯੋ । ਭਾਂਤਿ ਭਾਂਤਿ ਕਰ ਬਿਨੈ ਨਿਹੋਰਿਯੋ 302 ।। 
ਪੁਰ ਕਰਤਾਰ ਚਲਾ ਦਿਜ ਧਾਈ । ਜਾਇ ਗੁਰੂ ਕੀ ਬਾਤ ਸੁਨਾਈ । 
ਪ੍ਰੌਮ ਸਸੀ ਮਨ ਆਨੰਦ ਪਾਯੋ । ਗਾਵਤ ਅਬਲਾ ਬਾਜ ਬਜਾਯੋਂ । 303 ॥ 

ਦਹਰਾ 
ਇਹੁ ਠਾਂ ਗੁਰ ਆਗਿਆ ਕਰੀ ਅਨਗਨ ਵਸਤ ਮੰਗਾਇ । 
ਬਿਧੀਏ ਆਦਿ ਬ੍ਰਲਾਇਕੇ ਉਤਮ ਦਾਸ ਤਦਾਇ ।। 304।। 

ਰ ਚੌਪਈ 

ਬਹੁ ਹਲਵਾਈ ਅਬੋ ਬੁਲਯੈ । ਭਾਂਤ ਭਾਂਤ ਪਕਵਾਨ ਪਕਯੈ 
ਬਾਜੀ ਅਸਤ ਭਾਂਤ ਬਹੁ ਲੀਜੋ । ਅਰ ਸਮਗੀ ਏਕਠ ਕੀਜੈ । 305 ।। 
ਬਿਧੀਆ ਉਤਮ ਜਾਨ ਗਿਆਨੀ । ਕਹੀ ਏਕ ਮਨ ਮਹਿ ਬਹੁ ਮਾਨੀ । 
ਭਾਂਤ ਭਾਂਤ ਪਕਵਾਨ ਪਕਾਯੋ । ਜੇ ਕਬਹੂੰ ਨਹਿੰ ਨੈਨ ਦਿਖਾਯੋਂ ॥ 306 ॥ 


“ਅ ਤ ਏ ਪੌਥੀ ਆਇਸ _“ਅ ਪੌਥੀ ਬਿਪ 


ਅਧਿਆਇ ਸਤਾਰ੍ਵਾਂ 631, 


ਦੌਹਰਾ 
ਨਿਤ ਨਰਤਨ ਮੰਗਲ ਭਯੋ ਬਾਜੇ ਬਜਤ ਮਹਾਇ । 
ਗਾਵਤ ਅਬਲਾ” ਭਾਂਤ ਬਹੁ ਮਿਲ ਮਿਲ ਝੂਰੱਡ ਤਦਾਇ ॥ 307 ॥ 
ਚੌਪਈ 
ਅਸਤ ਬਾਜ ਬਿਧਿਏ ਪਹਿ ਆਇ । ਬਿਧੀਏ ਤਾਂਕੋ ਕਹਿਓ ਸੁਠਾਇ । 
ਬਾਜੀ ਅਸਤ ਬਨਾਵੇ ਐਸੀ । ਭਾਂਤ ਭਾਂਤ ਕੀ ਦੇਰ ਨਾ ਕੌਸੀ ॥ 308 ।। 
ਏਕ ਸਹਸ ਰੁਪਯਾ ਦੀਨੋ । ਆਤਸ਼ਬਾਜ ਪਿਯਾਨਾ ਕੀਨੋ । 
ਬਾਜੀ ਅਸਤ ਰਚੀ ਬਹੁ ਭਾਏ । ਸਰਗਸਤ ਬਾਜ ਨਗ ਮਾਣਕ ਲਾਏ ॥ 309 ॥ 
ਦਹਰਾ 
ਭਾਂਤ ਭਾਂਤ ਪਕਵਾਨ ਤਬ ਭਏ ਤਿਆਰ ਬਹੁ ਭਾਇ । 
ਫਲਗੁਨ ਬੀਤਿਓ ਚੇਤ ਤਬ ਜਾਨੋ” ਕਛਕ ਬਿਤਾਇ ॥ 310 । 
ਚੰਪਈੀ 
ਇਹ ਮੈਂ" ਥੋਰੀ ਬਾਤ ਰਖੀਜੈ । ਇਛੁ ਦਾਸ ਕਵਿ ਪ੍ਰਰਨ ਕੀਜੋ । 
[ਤੁੰ]! ਦਸ ਚੇਤ ਜਬੈ ਬਿਤਾਯੋ । ਮਾਤ ਦਮੌਦਰੀ ਕੇ ਮਨ ਭਾਯੋ । 311 ॥ 
ਦਯਾ ਸਿੰਧ ਕੇ ਨਿਕਟ ਪਧਾਰੀ । ਗਰਿ ਅੰਚਰ ਮੁਖਿ ਬਿਨ ਉਚਾਰੀ । 
ਸਰੀ ਗੁਰ ਕਹਾ ਭਾਖ ਰਿਦ ਪਟ ਕੀ । ਕਹਾ ਮਾਤ ਜਾਨੋ ਘਟਿ ਘਟਿ,ਕੀ ॥ 312॥ 
ਦੋਹਰਾ 
ਹੇ ਪ੍ਰਭ ਤੁਮ ਸੀ ਮੁਖਿ ਕਹਿਯੋ ਨਿਜ ਤਾਏ ਕਾ ਨਾਮ । 
ਲੀਨੋ ਭਵ ਬਾਬੇ ਸਦਨ ਮਨਹੁ ਕਪਟ ਕਾ ਧਾਮ। 313 ॥ 
ਚੌਪਈ ਰ 
ਤਾਂਤੇ ਇਛ ਮੌਰ ਮਨ ਆਈ । ਪੂਰਨ ਕਰੋ ਪ੍ਰਭ ਸੁਖਦਾਈ । 
ਬਾਬੇ ਗ੍ਰਿਹ ਦੀਜੈ ਸੁਤ ਔਰ । ਸੁਖਦਾਯਕ ਸਭ ਕਾ ਸਿਰਮੌਰ । 
ਭਏ ਦਯਾਲ ਪ੍ਰਭ ਸੁਨ ਬੌਨਾ । ਭਾਖੇਂ ਬਚਨ ਪ੍ਰਭੂ ਸੁਖ ਦੈਨਾ । 
ਐਸੋ ਸਤ ਉਪਜੈ ਸੁਨ ਲੀਜੈ । ਗੁਰੁਅਨ ਗੁਰੂ ਜਗਤ ਸੁਖ ਦੀਜੈ ॥ 315 ॥ 
ਰ ਦੋਹਰਾ 
ਬਾਬੇ ਅਸ ਕਉ ਜਾਇ ਕੌ ਆਇਸ ਮੰਹਿ ਸੁਨਾਇ । 
ਸਤਿਨਾਮ ਕੌ ਮੰਤੁ ਲਿਖ ਦੀਜੈ ਨਾਰ ਬਨਾਇ ॥ 316 ॥ 
ਚੌਪਈ __ 
ਭਗਤਿ ਸਿੰਘ ਨਿਸ ਜਾਮ ਬਿਤਾਈ । ਬਾਬੇ ਕੇ ਢਿਗ ਮਾਤ ਸਿਧਾਈ” । 
ਪ੍ਰਭ ਕੀ ਆਗਿਆ ਦਈ ਸੁਨਾਇ । ਤਤ ਛਿਨ ਮਾਨ ਕਰੀ ਸੁਖ ਪਾਇ ॥ 317॥ 


੫ਅ ਤੇ ਅਪੌਥੀ ਨਾਰਿਨ “ਐ ਪੌਥ ਹਜਾਰ “ਅ ਪੋਥੀ ਵਿਚੋ" “ਅ ਪੋਥੀ ਅ£) 





632 ਗੁਰ ਬਿਲਾਸ ਪਾਤਸ਼ਾਹੀ ੬ 


ਸਤਿਨਾਮ ਲਿਖ ਮੰਤ ਉਦਾਰੀ । ਦੀਨਾ ਨਾਰਿ ਕੌ ਰੀਤਿ ਉਚਾਰੀ । 
ਕਰ ਮਜਨ ਗੁਰ ਲਾਇ ਧਿਆਨ । ਚੂਸੋ ਅਧਿਕ ਯਾਹਿ ਸੁਖ ਮਾਨ ॥ 318 ॥ 
ਦੋਹਰਾ 
ਮਾਤ ਅਨੌਤੀ ਨਾਯ ਕੈ ਗੁਰਾਂ ਕਉ ਧਯਾਨ ਲਗਾਇ । 
ਸਤਿਨਾਮ ਮੁਖ ਪਾਨ ਕਰ ਹਿਰਦੇ ਸਾਂਤਿ ਪਰਿ ਆਇ ॥ 319॥ 
ਚੌਪਈ 
ਸਵਾ ਜਾਮ ਨਿਸ ਜਬੈ ਬਿਤਾਈ । ਭਯੋ ਅਧਾਨ ਮਾਤ ਹਰਖਾਈ । 
ਮੰਗਲ ਸਮਾ ਹੋਤ ਸੁਖ ਭਾਰੀ । ਸੁਰ ਕੀ ਅਪਸਰ ਮਨੋਂ ਸੁ ਝਾਰੀ ॥ 320 ॥ 
ਨਿਸ ਬਹਾਇ [ਸੂਰਜ ਜਬ ਆਯੋ । ਦਯਾ ਸਿੰਧ ਅਸ ਬਯੋਤ ਬਨਾਯੋ । 
ਭਾਜੀ ਲੀਏ ਤਖਤ ਦਰਬਾਰ । ਗਏ ਆਪਿ ਧਰ ਹਰਖ ਮੁਰਾਰ” ॥ 321 ॥ 
ਬਹੁਰੋ ਮਨ ਮਹਿੰ ਕੀਨ ਬਿਚਾਰਾ । ਸਭ ਦਿਸ ਭਾਜੀ ਪਠੰ ਸੁਧਾਰਾਂ । 
ਉਤਮ ਦਾਸ ਬੋਲ ਢਿਗ ਲੀਨੇ । ਭਾਜੀ ਦੇ ਤਬ ਬਿਦਿਆ ਕੀਨੇ ॥ 3221 
ਦੌਹਰਾ 
ਪ੍ਰਿਥਮ ਮੰਡਿਆਲੀ ਤੋਰਿਓ ਬਹੁਰ ਬਟਾਲੋਂ ਜਾਨ । 
ਗੋਇਦਵਾਲ ਖਡੂਰ ਪੁਨ ਡਲੋਂ ਡਰੋਲੀ ਮਾਨ । 323 । 
ਚੌਪਈ 
ਸਭ ਕਉ ਤੋਰ ਬਹੁਰ ਮਨ ਆਈ । ਭਾਜੀ ਮੌਕੇ ਓਰ ਪਠਾਈ । 
ਸਾਹਿਬ ਭਾਨੇ ਨਿਕਟਿ ਪਠਾਯੋਂ । ਭਾਜੀ ਦੇ ਜੇਠਾ ਤਬ ਧਾਯੋ । 324॥ 
ਸੁਧਾ ਸਰੋਵਰ ਮਾਹਿ ਬਸਾਵੈ । ਹਰੀ ਚੋਦ ਸਦ ਨਿਕਟ ਰਹਾਵੈ । 
ਮੰਗਲ ਨਿਤ ਪ੍ਰਤਿ ਹੌਤ ਅਪਾਰਾ । ਬਜਤ ਬਜੋਤ੍ ਅਧਿਕ ਸੁਧਾਰਾ ।॥ 325 ॥ 
ਦੋਹਰਾ 
ਚੇਤ ਬੀਤੀਤਯੌ ਮਧ ਅਯੌ ਮੇਲਾ ਅਪਰ ਅਪਾਰ । 
ਮਨ ਬਾਂਛਤ ਫਲ ਪਾਇ ਕੌ ਸੰਗਤ ਸਗਲ ਪਧਾਰ । 326 ॥ 
ਚੌਪਈ 
ਵਿਸਾਖ ਮਾਸ ਦਿਨ ਪਾਂਚ ਬਿਤਾਯੋ । ਸਹਿਤ ਨਾਰਿ ਦੁਆਰਾ ਤਬ ਆਯੋ । 
ਜਾਨ ਸਸੁਰ ਗੁਰ ਬਦਨ ਧਾਰੀ । ਮਿਲ ਪਰਸਪਰ ਆਨੰਦ ਭਾਰੀ ।। 327 ॥ 
ਮਾਤ ਮਰਵਾਹੀ ਮਾਤ ਮਿਲਾਇ । ਦਈ ਬਧਾਈ ਅਗ ਸਿਧਾਇ । ਰ 
ਬਧਾਈ ਸੁਨ ਭਾਗਣ ਸੁਖ ਪਾਯੋ ਸੁਤਾ ਪੁਤ ਨਿਜ ਕੌਠ ਲਗਾਯੋ ॥ 328 । 
ਦੌਹਰਾ 
ਸਾਹਿਬ ਭਾਨਾ ਤਬ ਅਯੋਂ ਜੇਠੇ ਸੈਗਿ ਸੁਧਾਰ । ਰ 
ਸ਼ਹਿਰ ਵਟਾਲੇਂ ਤੇ ਅਯੋ ਰਾਮਾ ਜਤ ਨਿਜ ਨਾਰ ।। 329 ।। 





ਮਮ ਤੋ ਦ ਪੋਬੀ ਸ ਗੁਰ੍ਹ _“£ ਪੌਥ] ਵਿਚੋ” ?ਅ ਪੋਥੀ ਅਪਾਰ 


ਅਧਿਅ।ਦ ਸਤਾ ਰ੍ਰਵਾਂ 633 


ਚੌਪਈ 
ਰਾਮਾ ਆਇ ਚਰਨ ਗੁਰ ਲਾਗਾ ! ਦਈ ਬਧਾਈ ਅਤਿ ਅਨੁਰਾਗਾ । 
ਦਯਾ ਸਿੰਧ ਦੀਓ ਬਹੁ ਮਾਨਾ । ਬਾਬੇ ਸਸੂਰ ਤਹਿ ਨਿਜ ਮਾਨਾ ॥ 330 ॥ 
ਚਰਨ ਬੋਦਨਾਂ ਤਾਂਕੇ ਧਾਰੀ । ਦੇ ਅਸੀਸ ਰਾਮੇ ਜੁਤ ਨਾਰੀ । 
ਤੀਨ ਮਾਤ ਕਉ ਬਹੁਰ ਮਿਲਾਈ । ਰਾਮ ਨਾਰ ਸੁਤਾ ਉਰ ਲਾਈ ।। 331 ॥ 
ਰ ਦੌਹਰਾ 
ਧੀਰ ਮਲ ਕਾ ਰੂਪ ਦਿਖ ਚਿਰ ਜੀਵਉ ਮੁਖ ਗਾਇ । 
ਵਿਸਾਖ ਦਵਾਦਸ' ਦਿਨ ਗਯੋ ਸਾਂਈ ਦਾਸ ਤਦਾਇ ॥ 322 ॥ 
ਤਾਂਹੀ ਛਿਨ ਸਾਧੂ ਅਯੌ ਪਦ ਪੰਕਜ ਗੁਰ ਲਾਗ ' 
ਕੁਸਲ ਅਨੰਦ ਗੁਰ ਪੂਛਿਓ ਮਾਤ ਪਿਤਾ ਸੁਖ ਪਾਗ ।.333 ।। 
ਅੜਿਲ 
ਸਾਧ ਕੁਸਲ ਅਲਾਇ ਸਭੋ ਤੁਮ ਮਯਾ ਸਿਉ ।। 
ਮਾਤ ਪਿਤਾ ਸੁਖ ਰੌਨ ਅਤਹਿ ਮਨ ਦਯਾ ਸਿਉ” । 
ਤੀਨ ਮਾਤ ਕਉ ਸਾਧ੍ਹ ਤੁਰਤ ਮਿਲਾਇਯੋ । 
ਹੋ ਦਈ ਅਸੀਸਾ ਮਾਤ ਹਰਖ ਮਨ ਪਾਇਓ ।। 334। 
ਚੌਪਈ 
ਦਾਸ ਨਾਰਾਇਨ ਖਤੀ ਜਤ ਆਯੋ । ਸਦਰ ਪਰਮਾਨੰਦ ਸੁਹਾਯੋ । 
ਦਾਤ ਸੁਤ ਆਯੋ ਸਹਿ ਨਾਰੀ । ਆਦਰ ਸਬ ਕਉ ਦੀਨ ਮੁਰਾਰੀ । 335 ॥ 
ਦਹਰਾ 
ਸਭ ਸੌ ਆਨੰਦ ਬੂਝ ਕੌ ਆਸਨ ਦੀਓ ਅਪਾਰ । 
ਕਹੂੰ ਕਥਾ ਅਤਿ ਗ੍ਰੰਥ ਬਢ ਤਾਂਤੇ [ਥੌਰ[” ਨਿਹਾਰ 1 336 ॥ 
ਭੱਗਤ ਸਿੰਘ ਮੋਗਲ ਭਯੋ ਸੋਸ ਥਕਤ ਨਹਿ ਪਾਰ । 
ਕੈਸ ਗੌਮ ਮੋਰੀ ਕਹਹੁ ਕਿਨਕਾ ਮੇਰ ਉਚਾਰ ॥ 337 ।। 
ਚੌਪਈ 
ਵਿੱਸ ਪਾਂਚ ਅਹਿ ਮਾਸ ਬਿਤਾਯੋਂ । ਜਗਤ ਰੀਤਿ ਸਬਹੀ ਕਰਵਾਯੋ । 
ਜੋ ਕਾਰਜ ਸ੍ਰੀ ਸਤਿਗੁਰੁ ਕਰੈ । ਭਾਂਨੇ ਕੀ ਆਇਸ ਅਨੁਸਰੈ ॥ 338 । 
ਸਦਰ ਜੋਵ ਤਿਆਰੀ ਕੀਨੀ । ਸਮਗਰੀ ਸਭ ਇਕਠੀ ਕਰ ਲੀਨੀ । 
ਦਰਬਾਰ ਤਖਤ ਅਰਦਾਸ ਕਰਾਏ । ਦਯਾ ਸਿੰਧ ਮਨ ਅਤਿ ਸੁਖ ਪਾਏ ।। 339 ॥ 
ਦਹਰਾ 
ਸੀ ਮੁਖ ਆਇਸ ਅਸ ਦਈ ਤਤ ਛਿਨ ਸਜੋ ਬਰਾਤ । 
ਸੁਨਿ ਆਇਸ ਸਭ ਹੀ ਭਏ ਬਾਜੇ ਬਜਤ ਸੁਹਾਤ ।! 340 ॥ 


“ਦ ਪੌਥੀ ਬਾਰਹਿ “£ ਪੌਥੀ ਵਿਚੋ “ਅ ਪੌਥੀ ਬ੍ਰਭਤ 


634 ਰ ਰ੍ ਗੁਰ ਬਿਲ!ਸ ਪਾਤਸ਼ਾਹੀ ੬ 


ਚੌਪਈ 
ਧੰਨ ਬਰਖਾਵਤ ਚਲੀ ਬਿਰਾਤਾ । ਰੈਕ ਪਾਇ ਸੁਖ [ਚਾਤ੍ਰਿਕ|' ਸਵਾਂਤਾ। 
ਪੁਰ ਬਾਹਰ ਇਕਠੇ ਸਭ ਹੋਏ । ਬਨੀ ਐਸ ਛਬਿ ਕਹੂੰ ਨ ਜੌਏ ।। 3410 
ਸਾਂਈ ਦਾਸ ਸੋਗਿ ਗੁਰ ਲੀਨੋ । ਅਧਿਕ ਕੁਲਾਹਲ ਮਨ ਮਹਿ ਚੀਨੋ । 
ਕਈ ਭਾਂਤ ਕੇ ਅਸਪ ਸਿੰਗਾਰੇ । ਸੋ ਭੀ ਸੰਗ ਲੀਨੇ ਗੁਰ ਭਾਰੇ ॥ 342। 
ਦੋਹਰਾ 
ਨਗ ਮਾਨਕ ਖਾਸਾ ਰਚਿਓ ਸ੍ਰੀ ਗੁਰ ਤਾਂਹਿ ਸੁਹਾਇ । 
ਸਾਂਈ ਦਾਸ ਸਮਹਾਇ ਗੁਰ ਉਪਮਾ ਕਹੀ ਨਾ ਜਾਇ । 343 ॥ 
ਚੰਪਈੀ 
ਸਾਹਿਬ ਭਾਨਾ ਗਜ ਅਸਵਾਰਾ । ਸਾਥ ਗੁਰਦਾਸ ਹਰਖ ਮਨ ਧਾਰਾ । 
ਚਲਤ ਐਬਾਰੀ ਦਤੇ ਸੁਹਾਏ । ਦਵਾਰਾ ਰਾਮ ਬਡੀ ਛਬਿ ਪਾਏ ।। 34411 
ਨਰਾਇਨ' ਦਾਸ ਹਰੀ ਸਸਾ ਜਾਨੋ । ਰਾਜਤ ਰਥ ਕਿਆ ਉਪਮ ਬਖਾਲਨੌ । 
ਜਰਤ ਜੀਨ ਹੈ ਚਾਲ ਅਪਾਰਾ । ਸਾਧੂ ਭਯੋ ਤਾਂਹਿ ਅਸਵਾਰਾ ॥ 345 ।। 
ਸੁੱਦਰ ਪਰਮਾਨੰਦ ਸੁਹਾਯੋ । ਚੜੇ ਸਾਜ ਹੈ ਬਡ ਸੁਖਦਾਯੋ । 
ਬਾਬਾ ਦਾਤ੍ਹ ਸੁਤ ਹ੍ਰੋ ਸਵਾਰਾ । ਬਣੀ ਧੀਰ ਮਲ ਮਸਤ ਅਪਾਰਾ ॥ 346 ।। 
ਦੋਹਰਾ 
ਗਹੀ ਭੁਜਾ ਅਣੀ ਰਾਇ ਕੀ ਬਿਧੀਆ ਰਥੈ ਚੜਾਇ । 
ਸ੍ਰੀ ਤੇਗ ਬਹਾਦਰ ਸੰਗ ਲੌ ਸੋਭਾ ਕਹੀ ਨਾ ਜਾਇ? ।। 347 ॥ 
ਚੌਪਈ 
ਜੇਠਾ ਤਰੰਗ ਅਧਿਕ ਛਬ ਪਾਵੈ । ਇਤ ਉਤ ਚਾਲ ਚਲ ਮਨ ਭਾਵੇਂ । 
ਦੂਲੋਂ ਸੂਰਜ ਮਲ ਸੁਹਾਯੋਂ । ਜਰੀ ਜੀਨ ਤਰ ਹੈ ਛਬਿ ਦਾਯੋ ।। 
ਪੀਤ ਪੌਸ਼ਾਕ ਸੋਹਤ ਤਨ ਐਸੇ । ਬਾਦਰ ਸੇਤ ਦਾਮਨੀ ਜੈਸੇ । 
ਦਯਾਸਿੰਧ ਇਹ ਭਾਂਤ ਸਿਧਾਈ । ਅਧਿਕ ਬਰਾਤ ਬੜੀ ਛਬਿ ਪਾਈ ।। 348 ॥੧ 
ਦੋਹਰਾ 
ਤੀਨ ਕੌਸ ਡੇਰਾ ਕੀਓ ਚਲੋਂ ਪ੍ਰਾਤ ਸੁਖ ਪਾਇ । 
ਲਾਂਘ ਬਿਪਾਸਾ” ਗੁਰੂ ਜੀ ਡੇਰਾ ਕੀਨ ਬਨਾਇ ।। 349 ॥ 
ਚੌਪਈ 
ਜੌ ਆਵਤ ਪਾਫਤ ਮਨ ਭਾਯੌ । ਕਰ ਵਿਚਾਂਰ ਬਾਦਰਬਿਤ ਆਯੋਂ । 
ਨਿਸਾ ਬਿਹਾਇ ਭੋਰ ਕਰ ਪਯਾਲਾ । ਚਲੀ ਬਰਾਤ ਹਰਖ ਧਰ ਨਾਨਾ ॥ 350 0 


$ਅ ਪੋਥੀ ਵਿਚੋਂ £ ਪੋਥੀ ਚੰਦ $ਅ ਪੌਥੀ ਕਹਿ ਨ ਸਕ!ਇ 'ਅ ਪੋਥੀ ਬਿਯਆ£ 


ਅਧਿਆਇ ਸਤਾ ਰ੍ਹਵਾਂ 035 


ਚੜੇ ਜਾਮ ਦਿਨ ਡੇਰਾ ਲਾਯੋਂ । ਨਗਰ ਨਿਕਟ ਮਨ ਆਨੰਦ ਭਾਯੋਂ । 
ਤਿਹ ਠਾਂ ਕਰੀ ਸ਼ਾਂਤ ਕੀ ਰੀਤਾ । ਕੀਨ ਇਸਨਾਨ ਦਾਨ ਦੈ ਪ੍ਰੀਤਾ ॥ 351 ॥ 
ਦੋਹਰਾ 
ਬਹੁਤ ਭਾਂਤ ਕਉਂ ਦਰਬ ਦੇ ਰਹਿਓ ਜਾਮ ਦਿਨ ਆਇ। 
ਪਰਮ ਚੋਦ ਆਗੂ ਪਠੇ ਕ੍ਰਿਪਾਸਿੰਧ ਨਿਕਟਾਇ ।। 3520 
ਆਇ ਦਰਬ ਗੁਰੁ ਅਗਰ ਧਰ ਬਿਨਤੀ ਕੀਨ ਬਯੋਤ । 
ਮਹਾਰਾਜ ਭੀਤਰ ਚਲੋ ਧੀਰਜ ਦੀਨ ਅੰਨਤ ॥ 353 ॥ 
ਚੌਪਈ 
_ਆਇਸ ਕਰੀ ਬਾਜ ਬਹੁ ਬਾਜੇ । ਨਿਜ ਨਿਜ ਬਾਹਿਨ ਸਭੈ ਬਿਰਾਜੇ । 
ਡਾਰਤ ਬਿਤ' ਬਰਾਤ ਸਿਧਾਰੀ । ਉਮਡ ਦਬ ਜਨ ਨਦੀ ਪਧਾਰੀ । 354 ॥ 
ਰੌਕ ਰੂਪ ਹੁਇ ਦਾਰਦ ਖੌਯੋ । ਪੁਰ ਜਨ ਦੇਖ ਹਰਖ ਮਨ ਹੌਯੋ । 
ਨਿਜ ਮਹਿਲੀ ਗੁਰੁ ਡੋਰਾ ਪਾਯੋਂ । ਸਸੀ ਪ੍ਰੰਮ ਬਡ ਦਰਬ ਪਠਾਯੌ । 355 ॥ 
ਰ ਦੋਹਰਾ 
ਪਠੀ ਮਿਠਾਈ ਭਾਂਤ ਬਹੁ ਦਯਾ ਸਿੰਧ ਨਿਕਟਾਰ । 
ਅਰਧ ਜਾਮ ਨਿਸ ਪੁਨ ਗਈ ਮਿਲਨੀ ਹੇਤ ਸੁਧਾਰ ॥ 356 ॥ 
ਚਪਈ 
ਚਲੋ ਮੁ ਖ ਸਾਉ ਗੁਰ ਸੈਗਾ । ਬਾਜ ਬਜਾਏ ਅਧਿਕ ਸੁਰੋਗਾ 1 
ਸੂਰਜ ਮਲ ਅਸ੍ਰਨੀ ਪਰ ਰਾਜੇ । ਤੇਗ ਬਹਾਦਰ ਪਾਛ ਬਿਰਾਜੈ ॥ 357 ॥ 
ਸਰਗਸਤ ਸੀਸਿ ਸਮ ਛਟਾ ਸੁਹਾਵੇ । ਦਿਖ ਜੌਰੀ ਕਵਿ ਬਲ ਬਲ ਜਾਵੋ । 
ਆਤਸ਼ਬਾਜੀ ਅਗ ਚਲਾਈ । ਭਾਂਤ ਭਾਂਤ ਛਬਿ ਕਹੀ ਨ ਜਾਈ ॥ 358 ॥ 
ਦੋਹਰਾ 
ਪ੍ਰੰਮ ਚੋਦ ਆਗੇ ਰਹਿਓ ਤਬ ਠਾਢਾ ਸਮੁਹਾਇ । 
ਇਹੈ ਭਾਵ ਕਵਿ ਕੋ ਭਯੋ ਸੁਨੋ ਸਤ ਮਨ ਲਾਇ॥ 359। 
ਚੰਪਈੀ 
ਸਿੰਧ ਮੇਲ ਹਿਤ ਨਦਿ ਚਲ ਆਯੋ । ਦੇਖ ਬਡਾ ਮਨ ਮਹਿ ਸੁਕਚਾਯੋਂ । 
ਐਸੇ ਬਾਜੀ ਅਸਤ ਚਲਾਵਹਿਂ । ਦਯਾਸਿੰਧ! ਬਹੁ ਸੋਭਾ ਪਾਵਹਿ ॥ 360। 
ਅਮਿਤ ਬਿਤ ਗਰਿ ਅੰਚਰ ਪਾਯੋਂ । ਸਸੀ ਪ੍ਰੰਮ ਗੁਰੁ ਪਗ ਲਪਟਾਯੋਂ । 
ਹਾਥ“ ਕਮਲ ਗੁਰੁ ਤਾਂਹਿ ਉਂਠਾਇ । ਦੋ ਧੀਰਜ ਨਿਜ ਕੰਠ ਲਗਾਇ ।। 361॥ 
ਸਵੇਯਾ 
ਸਿੰਧ ਦਯਾ ਜਹਿੰ ਖੌਜ ਥੇਕੇ ਸਬ ਬ੍ਰਹਮ ਬਿਯਾਸ ਦੇ ਆਦਿ ਅਨੰਤਾ । 
ਰੌਮ ਰਖੀ ਸੁਰ ਜੌਨ ਮ੍ਰਿਗੀ ਸੁਤ ਆਦਿ ਕਵੀ ਕਛੁ ਪਾਇ ਨ ਅੰਤਾ । 


੯% ਪੋਥੀ ਧਨ _“ਐ ਪੋਥੀ ਚੰਦ _€ਅ ਪੌਥੀ ਕਿ੍‌ਪਾਨਿਧ'ਲ` 'ਦ ਪੌਥੀ ਹਸਤ 


636 ਗਰ ਬਿਲਾਸ ਪਾਤਸ਼ਾਹੀ ੬ 


ਪੰਕਜਜਾ” ਸ਼ਿਵ ਨਾਹਿ ਸ੍ਰੀ [ਜਿਹੇ]! ਧਿਆਨ ਧਰੈ ਤਪ ਤਾਪਤ ਸੌਤਾ । 
ਸੌ ਪ੍ਰਭੂ ਦੇਹ ਧਰੇ ਸਸਿ ਪ੍ਰੰਮ ਕਉ ਕੌਠ ਲਗਾਇ ਕਵੀ ਬਲ ਜੋਤਾ।। 362 ॥ 


'ਕ 


ਸ਼ੁਰਣਾ 
ਨਰ ਦੇਹੀ ਕੌ ਪਾਇ ਐਸ ਪ੍ਰਭੂ ਨਹਿ ਧਿਆਇ ਜੋ । 
ਜਨਮ ਅੰਨਥਾ ਜਾਟਿ ਪਾਸ ਬਿਨ ਪੰਖ ਬਖਾਨ ਹੈ ॥ 363 । 
ਦਹਰਾ 
ਦੂਲੇ ਕੌ ਨਿਜ ਸੰਗ ਲੰ ਸਸੀ ਪ੍ਰਮ ਗ੍ਰਿਹਿ ਜਾਇ । 
ਜਨਵਾਸੋ ਸ੍ਰੀ [ਗੁਰ]! ਅਏ ਬਾਜੀ ਅਸਤ ਜਲਾਇ 1 364 ।। 
ਚੰਪਈ 
ਬਹੁਰੋ ਭੋਜਨ ਹੇਤ ਬੁਲਾਏ । ਚਲੀ ਬਰਾਤ ਬਾਜ ਬਹੁ ਵਾਏ । 
ਬਾਜੀ ਅਸਤ ਚਲਾਵਤ ਆਗੇ । ਭਾਂਤ ਭਾਂਤ ਕੀ ਅਤਿ ਅਨੁਰਾਗੇ ॥ 365 ।। 
ਪਹੁੰਚੇ ਸਦਨ ਬੈਠ ਤਹਿ ਜਾਈ । ਖਟ ਰਸ ਭੋਜਨ ਭਏ ਤਦਾਈ । 
ਭੋਜਨ ਕਰਨ ਲਗੇ ਗੁਰ ਜਬਹੀ । ਗਾਰੀ ਦੇਨ ਲਗੀ ਤਿਯ ਤਬਹੀ । 366 ॥ 
ਦੌਹਰਾ 
ਲੈ ਲੈ ਨਾਮ ਸਮਗ ਕੋ ਗਾਰੀ ਮਧੁਰ ਅਲਾਇ । 
ਭੌਜਨ ਕਰਤ ਅਨੰਦ ਜੁਤ ਸਨੇ ਸਨੇ ਸੁਖ ਪਾਇ ॥ 367 । 
ਚੌਪਈ 
ਕਰਿ ਭੋਜਨ ਜਨਵਾਸੇ ਆਏ । ਬਹੁਰੋ ਲਾਵਾਂ ਹੇਤ ਬੁਲਾਏ । 
ਅਰਧ ਜਾਮ ਨਿਸ ਜਬੈ ਰਹਾਈ । ਸਦਰ ਸਮੋ ਲਗਨ ਸੁਖਦਾਈ ॥ 368 । 
ਸਾਹਿਬ ਭਾਨੇ ਜੁਤ ਗੁਰੁ ਆਏ । ਔਰ ਮੁਖ ਸੁਹਾਏ ਜਨਵਾਸੇ ਸੁਹਾਏ । 
ਗੁਰੁ ਕੌ ਦੇਖ ਉਠੇ ਸਭ ਆਗੇ । ਬੈਠੇ ਪ੍ਰਭੂ ਚਰਨ ਅਨੁਰਾਂਗੇ ॥ 369 ।। 
ਦੋਹਰਾ 
ਬਿਬ ਖਾਰੇ ਸੁੰਦਰ ਜਰੇ ਰਵਿ [ਮਲ|! ਏਕ ਸੁਹਾਇ । 
ਕੋਨਿਆ ਦੁਤੀ ਬਿਰਾਜਹੀ ਸੋਭਾ ਕਹੀ ਨਾ ਜਾਇ ॥ 370 । 
ਚੌਪਈ 
ਭਗਤ ਜਿੰਘ ਬੋਂਦੀ ਛਬਿ ਪਾਵੈ । ਦੇਖ ਸਮਾਜ ਕਵੀ ਬਲ ਜਾਵੋ । 
ਸੁਭ ਗ੍ਰਹਿ ਨਿਜ ਨਿਜ ਠੌਰ ਬੈਠਾਏ । ਸੰਭ ਪੁਤ੍ਰ ਨਿਜ ਰੀਤਿ ਕਰਾਏ ॥ 371॥ 
ਲਾਵਾਂ ਲੀਨ ਰੀਤਿ ਸੁਭ ਸਾਰੀ । ਵਿਰਹ ਪੂਰ ਮਿਲ ਗਾਵਤ ਨਾਰੀ । 
ਦੁਇ ਦਿਸ ਦੀਨ ਲਾਗ ਅਤਿਯੋਤਾ । ਸੁਨ ਸੈਤ ਜਹਿ ਪਰੇ ਨਾ ਅੰਤਾ । 372 ॥ 


“ਅ ਪੌਥੀ ਬ੍ਰਹਮਾ _££ ਪੋਥੀ ਵਿਚੋ _ ਤਅ ਪੌਥੀ ਵਿਚੋ 


ਅਧਿਆਇ ਸਤ ਰ੍ਰਵਾਂ 637 


ਦੋਹਰਾ 
ਵਿਵਾਹ ਪੁਰ ਸ੍ਰੀ ਗੁਰੁ ਉਠੇ ਜਨਵਾਸੇ ਚਲ ਆਇ । 
ਰਵਿਮਲ' ਤਹਿੰ ਠਾਂ ਹੀ ਰਹਯੋ ਦੇਖ ਤ੍ਰਿਯਾ ਬਲ ਜਾਇ ।। 373 । 
_ ਸੋਮਤ ਸੋਰਹ ਸੈ ਸੁਖਦ ਛਿਆਸੀ ਮਾਸ ਵਿਸਾਖ । 
ਸੂਰਜ ਮਲ ਫੋਰੇ ਲੀਏ ਵਿੰਸ ਸਪਤ ਅਹਿ ਲਾਖ ॥ 3274 । 
ਚੌਪਈ 
ਚੜਿਯੌ ਭਾਨ ਅਬਲਾ ਬਹੁ ਗਾਵੈ । ਭਾਟ ਕਲਾਵਤ ਬਹੁ ਧਨ ਪਾਵੈ । 
ਦੂਲੋਂ ਰੂਪ ਦੇਖ ਕੌ ਨਾਰੀ । ਬਲ ਬਲ ਜਾਇ ਅਧਿਕ ਸੁਖ ਧਾਰੀ ॥ 375 ।। 
ਤੇਗ ਬਹਾਦਰ ਰੂਪ ਅਪਾਰਾ । ਦੇਖ ਤ੍ਰਿਯਾ ਮਨ ਬਿਸਮੰ ਧਾਰਾ । 
ਹੈ ਅਲਿ ਜੋਰੀ ਭਾਤ ਸੁਹਾਵੈ । ਅਧਿਕ ਰੂਪ ਰਤਿ ਨਾਥ ਲਜਾਵੈ ।। 376 ॥ 
ਸਭਿਖਾ ਖਤ੍ੀ ਲਾਲ ਸੁ ਨਾਮੁ । ਬੈਠੀ ਬੀਚ ਤਾਂਹਿ ਕੀ ਬਾਂਮੂ । 
ਬਿਸ਼ਨ ਕੌਰ ਤਹਿ ਨਾਮ ਭਣਿਜੈ । ਕੌ ਅਬਲਾ ਤਿਹ ਪਟ ਤਰ ਦਿਜੌ । 377 ॥ 
ਰ ਦੋਹਰਾ 
ਤੇਗ ਬਹਾਦਰ ਰ੍ਰਪ ਦਿਖ ਮੌਹਤ ਭੀ ਤਿਹ ਵਾਰ । 
ਐੱਸ ਬਾਤ ਚਿਤ ਮਹਿ ਧਰੀ ਸੁਤਾ ਸੂ ਸਾਕ ਨਿਹਾਰ ! 378 ॥ 
ਚੌਪਈ 
ਤਾਹੀ ਛਿਨ ਉਠ ਸਦਨ ਸਿਧਾਰੀ । ਲਾਲ ਚੋਦ ਪਤਿ ਪਾਸ ਉਚਾਰੀ । 
ਹੇ ਪ੍ਰਭਿ ਸੁਤ ਗੁਰੂ ਰੂਪ ਅਪਾਰਾ । ਸਾਤ ਬਰਖ ਬਪੁ ਤੇਜ ਅਪਾਰਾ ।। 379 ॥ 
ਪਾਂਚ ਬਰਸ ਨਿਜ ਪਤੀ ਜਾਨੋ । ਕਰੋ ਸਗਾਈ ਦੇਰ ਨ ਠਾਨੋਂ । 
ਪਤਿ ਮਨ ਮਾਨ ਅਧਿਕ ਸੁਖ ਪਾਯੋ । ਉਤਮ ਦ੍ਰਜਿ ਨਿਜ ਨਿਕਟ ਬੁਲਾਯੋ ।380।॥ 
ਦੌਹਰਾ 
ਬਿਨਤੀ ਅਧਿਕ ਅਲਾਇ ਕੈ ਸਭੈ ਬਾਤ ਸਮਝ'ਇ । 
ਗੁਰ ਢਿਗ ਬਿਪ੍ਰੰ ਪਠਾਯੋਂ ਅਯੋਂ ਅਧਿਕ ਸੁਖ ਪਾਇ ॥ 381 ।। 
ਚੌਪਈ 
ਅਸ਼ੀਰਬ!ਦ ਕਹਿ ਸਨਮੁਖ ਹੋਯੋਂ । ਜੌਰ ਹਾਥ ਮਨ ਕਾ ਸ੍ਰਮਾਂ ਖੰਯੋ । 
ਸੀ ਗੁਰੂ ਕਹਾ ਕੌਨ ਬਿਧਿ ਆਏ । ਹੁਇ ਅਧੀਨ ਦ੍ਰਿਜ ਬੰਨ ਅਲਾਏ ।। 
ਸੁ ਭਿਖਾ ਜਾਤ ਲਾਲ ਚੰਦ ਨਾਮੁ । ਪਠਾ ਸਾਕ ਪੁਤ੍ਰੀ ਅਭਿਰਾਮੂ । 
ਨਿਜ ਸੁਤ ਦਾਸਿ ਕਰਹੁ ਗੁਰ ਸਵਾਮੀ । ਤੁਮਰੇ ਬਿਰਦ ਦਾਸ ਕਰ ਕਾਮੀ 383 ।। 
ਦੌਹਰਾਂ 
ਦੇ ਧੀਰਜ ਗੁਰੁ ਤਾਹਿ ਕੌ ਅਪਨੇ ਨਿਕਟ ਬਿਠਾਇ । 
ਧਰ ਅਨੰਦ ਗੁਰਦਾਸ ਕਉ ਕਹੀ ਬਾਤ ਸਮਝਾਇ ॥ 384 । 


ਲਾਲ ਤੇ 


2ਅ ਤੋ ਏ ਪੌਥੀ ਸ੍ਰਰਜਮਲ “% ਪੌਥੀ ਦੁਖ 


638 


ਗੁਰ ਬਿਲਾਸ ਪ'ਤਸ਼ਾਹੀ ੬ 


ਚੌਪਈ 
ਅਣ ਰਾਇ ਕੇ ਨਿਕਟ ਪਠਾਏ । ਗੁਰਦਾਸ ਬ੍ਰਿਪ ਦੋਈ ਚਲ ਆਏ । 
ਦੇਖ ਇਕਾਂਤ ਅਗਰ ਧਰ ਧਿਆਨਾ । ਅਤਿ ਤਪ ਤੇਜ ਨ ਜਾਇ ਬਖਾਨਾ ।। 385 ॥ 


ਦਿਜ' ਭਾਈ ਕੌ ਬੈਦਨ ਧਾਰੀ । ਅਣੀ ਰਾਇ ਸਮ ਦਿਸ਼ਟ ਪਸਾਰੀ । 


ਹਾਨ ਲਾਭ ਚਿਤ ਰੌਚ ਨ ਜਾਂਕੇ । ਸਦਾ ਪ੍ਰੌਮ ਰਹਿ ਨਿਸ ਦਿਨ ਛਾਂਕੇ ।386।। 
ਦੇਹਰਾ 


ਰ ਉਸਤਤਿ ਨਿੰਦਾ ਜਾਹਿ ਸਮ ਦਯਾ ਧੀਰ ਬਲ ਖਾਨ । 


ਪੰਚ ਸੂਰ ਜੀਤੇ ਬਲੀ ਜਹਿੰ ਵਸ ਜਗ ਸਭ ਆਨ ॥ 387 ॥ 
ਸਵੇਯਾ 

ਕਚਨ ਲੋਹਿ ਸਦਾ ਸਮ ਜਾਨਤ ਆਨੰਦ ਸੋ ਗੁਨ ਭੇਦ ਪਛਾਨੈ ॥ __ 

ਸਤ ਅੰ ਮਿਤ ਦਈ ਤੁਲ ਮਾਨਤ ਨਾਰਿ ਐਂ ਪੁਰਖ ਸਦਾ ਸਮ ਜਾਨੈ । 

ਔਰ ਕੌ ਬਾਤ ਕਹੈ ਕਵਿ ਤਾਹਿ ਕੀ ਰੌਕ ਅੰ ਰਾਵ ਨ ਬਾਤ ਪਛਾਨੈ ॥ 

ਰੋਨ ਦਿਨਾ ਅਲਮਸਤ ਰਹੇ ਅਣਿਰਾਇ ਸਦਾ ਹਰਿ ਨਾਮ ਬਖਾਨੈ ।। 388 ॥ 
ਦੋਹਰਾ 

ਐਸ ਰੂਪ ਕਉ ਦੇਖ ਕੈ ਦਿਜ ਮਨ ਬਿਸਮੈ ਪਾਇ । 

ਹਾਥ ਜੌਰ ਬਿਨਤੀ ਕਰੀ ਕਹੀ ਬਿਨੌ ਅਸ ਗਾਇ ॥ 389 ॥ 

ਸਾ ਚੌਪਈ 

ਜਗਤ ਰੀਤਿ ਤੁਮ ਕਰੋਂ ਸਗਾਈ । ਅਣੀ ਰਾਇ ਸੁਨ ਬਾਤ ਅਲਾਈ । 

ਹਮ ਨਹੀ” ਜਾਨਤ ਭੇਦ ਸੁ ਕੋਈ । ਸਗਾਈ ਨਾਮ ਕਾਹਿ ਕੌ ਹੋਈ॥ 390॥ 

ਕਹਾ ਬਿਪ੍ਰ ਤੁਮ ਕਰੋ ਵਿਵਾਹੂ । ਅਣੀ ਰਾਇ ਕਹਿ ਮੋਹਿ ਨ ਚਾਹੂ । 

ਛੱਡ ਨਾਮ ਹਰਿ ਪਰੈ ਜੌਜਾਲਾ । ਬਹੁ ਦੁਖ ਰੂਪ ਜਾਨ ਦਿਜ ਆਲਾ ।। 391 ॥ 
ਦੋਹਰਾ 

ਉਤਰ ਪ੍ਰਸ਼ਨ ਅਨੇਕ ਕਰ ਮਾਨੀ ਬਾਤ ਨ ਕੋਇ । 

ਹੌਰ ਮੌਨ ਮੁਖ ਧਿਆਨ ਧਰ ਰਿਦਾ ਨਾਮ ਪਰ ਹੋਇ ॥ 392 ॥ 

ਦਰਿ ਭਾਈ ਉਠ ਗੁਰੁ ਪਹਿ ਆਏ । ਆਇ ਬਾਤ ਸਭ ਤਾਂਹਿ ਸਨਾਏ ! 

ਸ੍ਰੀ ਗੁਰ ਕਹਾ ਮਸਤ ਤਿਹ ਜਾਨੋ । ਮਤਵਾਲੇ ਨੌਨ ਨਾਮ ਰਸ ਮਾਨੋ ॥ 393 ॥ 

ਤਬ ਲਉ ਸੂਰਜ ਮਲ ਸੁ ਆਯੋਂ । ਤੇਗ ਬਹਾਦਰ ਸੰਗ ਸੁਹਾਯੋ । 

ਬਦਨ ਕਰ ਬੈਠੇ ਨਿਕਟਾਇ । ਅਧਿਕ ਜੂਪ ਛਬਿ ਕਹੀ ਜਾਇ ॥ 3941 

ਤੇਗ ਬਹਾਦਰ ਕਾ ਦਿਖ ਰੂਪਾ । ਮੋਹਿਯੋ ਦ੍ਰਿਜਿ ਲਖ ਤੇਜ ਅਨ੍ਪਾ । 

ਮਨ ਮਹਿ ਚਾਹ ਸਗਾਈ ਕਰੀ । ਯਾਂਕੇ ਤਿਲਕ ਭਾਲ ਹਉ ਕਰੀ ।। 395 ॥ 


'ਅ ਖੌਥੀ ਬਿਪ੍ਰ 


ਅਧਿਆਇ ਸਤ'ਰ੍ਵਾਂ 639 


ਦੌਹਰਾ 
ਹਾਥ ਜੌਰ ਦਿਜ ਅਸ ਕਹਾ ਹੋ ਪ੍ਰਭੂ ਦੀਨਾ ਨਾਥ । 
ਤੇਗ ਬਹਾਦਰ ਕੀ ਕਰੋ ਦਾਸੀ ਜਾਨ ਅਨਾਥ ।। 396॥ 
ਚੌਪਈ 
ਭਾਈ ਕਉ ਗੁਰ ਕਹਾ ਸੁਨਾਇ । ਕਹੋ ਬਾਤ ਸਭ ਹੀ ਸਮਝਾਇ । 
ਭਾਈ ਤਬੈ ਬਾਤ ਸਮਝਾਈ । ਹੈ [ਗੁਰ[' ਕੀਜੈ ਆਪ ਸਗਾਈ ।। 397 ॥ 
ਤੇਗ ਬਹਾਦਰ ਯੌ ਸੁਨ ਪਾਯੋ । ਬਾਲ ਮਸਤ ਅਸ ਬਚਨ ਅਲਾਯੋ । 
ਜੌ ਆਇਸ ਗੁਰ ਕੀ ਸੌ ਕਰੂੰ । ਕੌਨ ਜੌਤ ਹਮ ਨਾਂਹਿ ਉਚਰੂੰ ॥ 398 ॥ 
ਦਹਰ” 
ਬੋਲ ਗਨਕ ਸ੍ਰੀ ਗੁਰ ਤਬੈ ਕੀਨ ਰੀਤਿ ਸੁਭ ਜਾਨ । 
ਤੇਗ ਬਹਾਦਰ ਕਮਲ ਮੁਖ ਛੁਹਾਰਾ ਦੋ ਬਹੁ ਮਾਨ॥ 399॥ 
ਚੰਪਈ 
ਦਾਨ ਦੀਨ [ਦ੍ਰਿਜ|” ਵਿਦਾ ਕਰਾਯੋ । ਲਾਲ ਚੋਦ ਗ੍ਰਿਹ ਸੋ ਚਲ ਆਯੋ । 
ਆਨੰਦ ਬਾਜੈ ਅਧਿਕ ਬਧਾਈ । ਗਾਵਤਿ ਅਬਲਾ ਦੇਤ ਬਧਾਈ ।। 400 ।। 
ਇਹ ਠਾਂ ਸ੍ਰੀ ਗੁਰ ਬਾਜ ਬਜਾਵਹਿਂ । ਪਾਇ ਦਾਨ ਜੌ ਮਾਂਗਨ ਆਵਹਿੰ । 
ਸਸੀ ਪ੍ਰੰਮ ਸੇਵਾ ਬਹੁ ਕਰੋ । ਨਿਤਿ ਨੂਤਨ ਮਨ ਆਨੰਦ ਭਰੈ ॥ 401 ॥ 
ਦੌਹਰਾ 
ਤੀਨ ਦਿਵਸ ਸ੍ਰੀ ਗੁਰ ਰਹੇ ਨਿਤ ਨੂਤਨ ਸੁਖ ਹੋਇ । 
ਚਤੁਰਥ ਦਿਨ ਪਯਾਨਾ ਕੀਓ ਜਾਨ ਲੰਹ ਸਭ ਕੋਇ ।। 402 ।। 
ਸਵੇਯਾ 
ਦਾਜ ਦੀਓ ਜਿਹ ਵਾਰ ਨਾਂ ਆਵਤ ਤ੍ਰਖਨ ਪਾਟ ਹੈ ਧੇਨ ਅਪਾਰਾ । 
ਦਾਸੀ ਬਿਅੰਤ ਅਨੌਤ ਦਏ ਬਿਧ ਸਿਉ ਅਤਿ ਹੀ ਗਰਿ ਅੰਚਰ ਡਾਰਾ । 
ਪ੍ਰੌਮ ਸਸੀ ਹੁਇ ਦੀਨ ਮਹਾਂ ਕਰ ਜੌਰ ਦੌਈ ਮੁਖ ਬੰਨ ਉਚਾਰਾ । 
ਦੀਨ ਦਯਾਲ ਨ ਮੰਹਿ ਦੀਓ ਕਛਹ ਆਪਨੇ ਕਾਰਜ [ਤੁਮ]! ਆਪ ਸਵਾਰਾ ।। 403॥ 
ਚੌਪਈ 
ਪੁਨਾ ਦਾਸ ਸਭ ਇਕਠ ਕਰਾਯੋਂ । ਮਣਸ ਨੌਨ ਤੇ ਨੀਰ ਬਹਾਯੋ । 
ਨਗਰ ਮਾਣਕ ਰਹਿ ਸ਼ੁਰਦਰ ਲਾਏ । ਡੌਲਾ ਔਸ ਕਹਾਰ ਲਿਆਏ ।। 405 ॥ 
ਖੇਮ ਕੌਰ ਨਿਜ ਸੁਤਾ ਬਹਾਈ । ਪ੍ਰੰਮ ਚੌਦ ਬਹੁ ਧੀਰ ਧਰਾਈ । 
ਸੋਭਾ ਦੇਈ ਬਹੁ ਤਾਂਕੀ ਨਾਰ ; ਸਭੇ ਕੌਠ ਮਿਲ ਦੀਨ ਪਿਆਰ ।। 406॥ 


੫% ਪੌਥ। ਵਿਚੋਂ" “ਅ ਖੌਥੀ ਵਿਚੋਂ" “£ ਪੋਥੀ ਵਿਚੋ 


640 


ਗ੍ਰਰ ਬਿਲਾਸ ਪਾਤਸ਼ਾਹੀ ੬ 


ਦੌਹਰਾ 
ਸਭ ਪ੍ਰਵਾਰ ਅਬਲਾ” ਮਿਲੀ ਕੀਨ ਰੁਦਨ ਸਿਖ ਦੀਨ । 
ਹੇ ਪੁਤੀ ਪਤਿ ਜਾਨੀਏ ਪਰਮੇਸ਼ਰ ਚਿਤ ਚੀਨ ॥ 407 । 
___ ਚੌਪਈ 
ਬਿਰਹ ਪੂਰ ਗਾਵਤ ਸੁਭ ਨਾਰੀ । ਦਯਾ ਸਿੰਧ ਨਿਜ ਸਦਨ ਪਧਾਰੀ । 
ਬਰਖਾ ਸਮ ਗੁਰ ਧਨ ਬਰਖਾਯੋਂ । ਸਨੁਖਾ ਪੁਤ ਕਉ ਸੋਗ ਲਵਾਯੌ । 408 ॥ 
ਥੰਮ ਜੀ ਜਾਇ ਬੋਦਨਾ ਧਾਰੀ । ਧਰ ਭੇਟਾ ਬਹੁ ਅਗ੍ਰ ਮੁਰਾਰੀ । 
ਸੁਨਖਾ ਪੁਤ ਕਉ ਮਾਥ ਟਿਕਾਯੋਂ । ਚਲੇ ਹਰਖ ਬਹੁ ਬਾਜ ਬਜਾਯੋ ॥ 409 ॥ 
ਦੋਹਰਾ 
ਨਿਜ ਨਿਜ ਬਾਹਨ ਸਭ ਚੜੇ ਧਨ ਡਾਰਤ ਸਭ ਧਾਇ । 
ਖਾਸੇ ਮਹਿ ਰਾਜਤ ਭਏ ਸ੍ਰੀ ਗੁਰੂ ਕਵਿ ਬੱਲ ਜਾਇ ॥ 410 ॥ 
ਚੌਪਈ 
ਸਾਂਈ ਦਾਸ ਗੂਰ ਸਮੁਹਿ ਬਹਾਯੋ । ਪ੍ਰੌਮ ਦਾਸ ਪ੍ਰਭ ਕੇ ਮਨ ਭਾਯੋ । 
ਸਾਹਿਬ ਭਾਨਾ ਗਜ” ਅਸਵਾਰਾ । ਭਾਈ ਜੁਤ ਰਾਜਤ ਸੁਖ ਕਾਰਾ ॥ 411 ॥ 
ਔਰ ਸਭੈ ਨਿਜ ਨਿਜ ਚੜ ਯਾਨਾ । ਬਾਜ ਬਜਾਵਤ ਹਰਖਤ ਨਾਨਾਂ । 
ਡੋਲੇ ਪਰ ਏਤਾ ਧਨ ਡਾਰਿਯੋ । ਛਲਾ ਜਾਮ ਕਿਧਹੁਂ ਭੂਮ ਪਾਰਿਯੋ । 412 । 
ਦੋਹਰਾ 
ਏਕ ਕੌਸ ਜਬ ਹੀ ਅਏ ਚੌਦ ਪ੍ਰੰਮ ਸੋਗਿ ਆਇ । 
ਸੀ ਗੁਰ ਤਿੰਹ ਧੀਰਜ ਦਯੋ ਕਹਿਯੋ ਪਾਛ ਗ੍ਰਿਹਿ ਜਾਇ ।। 413 ॥ 


ਪ੍ਰੇਮ ਚੋਦ ਵਾਚ ॥ ਚੌਪਈ ॥ 
ਇਹੀ ਦਾਨ ਮੌਕੋ ਪ੍ਰਭ ਦੀਜੈ । ਛਿਮਾ ਭੂਲ ਮੇਰੀ ਪ੍ਰਭ ਕੀਜੇ । 
ਹੋਇ ਬੂੰਦ ਲਘੁ ਸਿੰਧੁ ਬੁਲਾਯੋ । ਚਾਹਤ ਮਮ ਤੁਮਰੇ ਢਿਗ ਆਯੋ ॥ 414 ।। 
ਔਰ ਦਾਨ ਮੋਹਿ ਦੇਹੁ ਕ੍ਰਿਪਾਲਾ । ਦੀਜੋ ਮੰਹਿ ਚਰਨ ਰਿਦ ਆਲਾ । 
ਇਹ ਕਹਿ ਪਰਾ ਚਰਨ ਲਪਟਾਈ£ । ਤਹਿ ਤਾਹਿ ਮਮ ਕਰੋ ਸਹਾਈ ॥ 415 । 
ਦੋਹਰਾ 
ਦੈ ਧੀਰਜ ਗੁਰ ਤਾਂਹਿ ਕਉ ਵਿਦਾ ਕੀਨ ਗ੍ਰਿਹਿ ਓਰ । 
ਅਗੂ ਪਿਆਨ ਸ੍ਰੀ ਗੁਰ ਕੀਯੋ ਸੁਧਾ ਸਰੋਵਰ ਓਰ । 416 ।। 
ਬਿਆਸਾ ਲਾਘ ਸੁ ਰੈਨ ਬਸ ਬਾਜ ਬਜਾਇ ਸੁ ਆਇ । 
ਰਹਾ ਜਾਮ ਦਿਨ ਜਾਨੀਯੇ ਸੁਧਾ ਸਰਹਿ ਨਿਕਟਾਇ ॥ 417 ॥ 


4% ਪੌਥੀ ਨਾਰੀ #ਅ ਪੁੰਥੀ ਰਥ £ਟ ਪੋਥੀ ਮੁੜਿ $ਅ ਪੌਥੀ ਹਮਹੀ 5ਅ ਪੋਥੀ ਘਰ ਧਾਈ) 


ਅਧਿਆਇ ਸਤਾਰ੍ਵਾਂ ਰ 641 


ਸੁਧਾਸਰੇ ਪ੍ਰਵੇਸ਼ ਕਰਿ ਅਕਾਲ ਤਖਤ ਪ੍ਰਨਾਮ । 

ਧਰ ਪ੍ਰਸਾਦਿ ਸ੍ਰੀ ਸਤਿਗੁਰੂ ਧਨ ਅਤਿ ਦੀਨਾ ਮਾਨ ॥ 418 ॥ 

ਨਿਸ਼ਾਨ ਦਰਸ ਦਰਬਾਰ ਪੁਨ ਧਰਿ ਪ੍ਰਸਾਦਿ ਸੁਖ ਧਾਰ 1 

ਮਾਥ ਟਿਕਾਂਯੋ ਪੁਤੁ ਕਉ ਨੁਖਾ ਸਹਿਤ ਸੁ ਮੁਰਾਰ ॥ 419 ॥ 

ਬਾਰ ਬਾਰ ਬਦਨ ਕਰੀ ਦੀਨਾ ਨਾਥ ਦਯਾਲ । 

ਦੇਵਤ ਦਾਨ ਅਪਾਰ ਗੁਰ ਮਹਲੀ ਗਏ ਕਿ੍‌ਪਾਲ ।! 420 ॥ 
ਸਵੇਯਾ 

ਬਾਜ ਬਜਾਵਤ ਅਸਵ ਨਸਾਵਤ ਦਾਨ ਦਿਵਾਵਤ ਬਰਾਤ ਸਿਧਾਈ । 

ਮਾਤ ਲੀਯੇ ਕਰਮੰਡਲ ਆਬ ਕੌ ਆਨੰਦ ਧਾਰ ਹੀਏ ਦਰ ਆਈ । 

ਗਾਵਤ ਸਾਥ ਮਿਲੀ ਅਬਲਾ ਮਰਵਾਹੀ ਪੀਓ ਜਲ ਵਾਰ ਤਦਾਈ । 

ਭਾਰ ਦੀਓ ਧਨ ਕੁੰਭ ਕੇ ਭੀਤਰ ਗਾਵਤ ਨਾਰਿ ਸੁ ਦੇਤ ਬਧਾਈ ॥ 421 । 
ਚੰਪਈ 

`ਸੁਨਖਾ ਦੇਖ ਅਬਲਾ” ਹਰਖਾਨੀ । ਮਾਨ ਦਾਨ ਬਹੁ ਦੀਨਾ ਆਨੀ । 

ਬਾਤ ਸੇਵ ਬਹੁ ਭਾਂਤ ਕਰਾਏ । ਅਸਟ ਦਿਵਸ ਸਬ ਰਹੇ ਤਦਾਏ ।। 422।। 

ਪੁਨ ਸਭ ਤੁਰੇ ਵਿਦਾਗੀ ਪਾਇ । ਢੁਆਰਾ ਭਾਗਨ ਹਰਖ ਤਦਾਇ । 

ਰਾਮਾ ਹਰਖ ਗਯੋ ਨਿਜ ਧਾਮਾ । ਦਾਤ ਸੂਤ ਸ੍ਰੰਦਰ ਬਹ ਮਾਨਾ । 423॥ 
ਦੋਹਰਾ 

ਪਰਮਾ ਨੰਦ ਕਉ ਸਾਥ” ਲੇ ਗਏ ਆਪਨੇ ਧਾਮ । 

ਦਾਸ ਨਰਾਇਨਿ ਪੁਨ ਗਯੋ ਹਰਖ ਸਦਨ ਜੁਤ ਬਾਮ । 424॥ 
ਚੌਪਈ 

ਚਰਚਾ ਕਰ ਬਹੁ ਆਨੰਦ ਪਾਯੋ । ਸਾਂਈ ਦਾਸ ਜੁਤ ਨਾਰਿ ਸਿਧਾਯੋਂ । 

ਸਾਧੂ ਭਾਨਾ ਨਿਕਟ ਰਹਾਏ । ਅਉਰ ਮੋਲ ਸਭ ਤੌਰ ਤਦਾਏ ।। 425 ॥ 

ਤੇਗ ਬਹਾਦਰ ਭਈ ਸਗਾਈ । ਮਾਂਤ ਨਾਨਕੀ ਸਨ ਹਰਖਾਈ । 

ਵਿਵਾਹ ਪੂਰ ਪ੍ਰਨ ਮੌਰ ਪੁਰਾਯੋ । ਛਿਮੌ ਭੂਲ ਸੋਤਨ ਬਿਰਦਾਯੋ ।। 426 ॥ 

ਥੋਰੀ ਗਾਥ ਅਉਰ ਸੁਨ ਲੀਜੈ । ਭੂਲ ਛਿਮਾਪਨ ਕਵਿ ਕੀ [ਕੀਜੈ । 

ਸ਼ਾਹਿਜਹਾਂ ਆਯੋ ਹਰਖਾਇ । ਦਿੱਲੀ ਪਿਆਨ ਲਾਹੌਰ ਤਦਾਇ ।। 427 ॥ 
ਦੋਹਰਾ 

ਜਾਲੰਧਰ ਡੇਰਾ ਕੀਆ ਅਧਿਕ ਸੈਨ ਸੈਗ ਜਾਨ । 

ਅਬਦੁਲ ਖਾਂ ਕੌ ਪੁਤ ਜੋ ਮਿਲਯੌ ਭੇਟ ਦੈ ਆਨ ॥ 4280 


“ਦ ਪੰਥ! ਨਾਰਨਿ “ਤ ਪੌਥੀ ਸੰਗ “ਦ ਪੋਥ) ਸੁਖ ਪਾਏ] %ਅ ਪੌਥੀ ਵਿਚੋ” 


642 


ਗੁਰ ਬਿਲ'ਸ ਪਾਤਸ਼ਾਹੀ ੬ 


ਅੜਿਲ 
ਵਲੀ ਖਾਨ ਤਹ ਨਾਮ ਸ਼ਾਹਿ ਢਿਗ ਆਇਐਯੋਂ । 
ਸਬਾ ਸੁਤ ਹੈ ਨਜ਼ਰ ਬਹੁਰ ਲੈ ਆਇਯੋ ॥ 
ਪਾਤਸ਼ਾਹਿ ਪਾਹਿ ਬਿਨਤ ਤਹਿੰ ਐਸ ਕਰ । 
ਹੋ ਹਜ਼ਰਤ ਮਮ ਪਿਤ ਘਾਇ ਗੁਰੂ ਬਡ ਕਹਰ ਧਰ ।। 429 ॥ 


ਕਹਾ ਸ਼ਾਹਿ ਕਹਿ ਹੇਤ ਕਹੀ ਸਮਝਾਇਕੌ । 

ਰੁਹੇਲੇ ਰੌਕੀ ਭਰਮਿ ਅਧਿਕ ਬਲ ਲਾਇਕ । 

ਘੋਰੜ ਸੁਤ ਜਤ ਮਾਰ ਮੋਹਿ ਪਿਤ ਘਾਇਯੋਂ । 

ਹੋ ਰਚੇ ਸਦਨ ਤਹਿ ਆਪ ਸੁ ਸ਼ਹਰਾਂ ਬਸਾਇਯੋ ।। 430। [| _' 


ਦੋਹਰਾ 
ਸਨਤ ਸ਼ਾਹਿ ਮਨ ਕੌਪ ਧਰ ਕਹਾ ਢਾਹ ਕਰ ਥੇਹੁ । 
ਗੁਰੁ ਸੈਨ ਹਤ ਪਕਰ ਤਹਿ ਲਿਆਵਹੁ ਦੇਰ ਨ ਕੇਹੁ ।। 431 ॥ 


ਚਪਈ 
ਖਾਂ ਵਜੀਰ ਤਬ ਨਿਕਟ ਬੈਠਾਯੋ । ਹਾਥ ਜੋਰ ਅਸ ਬਚਨ ਅਲਾਯੋਂ । 
ਹਜ਼ਰਤ ਬਿਰਥਾ ਕੌਪ ਨਹਿ ਕੀਜੈ । ਅਵਲ ਬਾਤ ਸਮਝ ਚਿਤ ਲੀਜੈ ॥ 432। 


ਗੁਰ ਤੇ ਪੀਰ ਭੰਦ ਨਹਿ ਮਾਨਤ । ਹਿੰਦੂ ਤੁਰਕ ਏਕ ਸੋ” ਜਾਨਤ । 

ਗੁਰ ਮਸੀਤ ਹੈ ਤਹਾਂ ਬਨਾਈ । ਸਦਨ ਖੁਦਾਇ ਚਾਰ ਇਨ ਪਾਈ ॥। 433 ।। 
ਦੋਹਰਾ 

ਚੌਦਾਂ ਸਹਸ ਸੂਰਾ ਬਲੀ ਬ੍ਰਿਥੈ ਇਨ ਮਰਵਾਇ । 

ਸ਼ਾਹਿ ਸੈਨ ਕਛ੍ਹ ਕਾਮ ਨਹਿ ਪਰੀ ਮੰਹਿ ਮਨ ਆਇ ।। 434 ॥ 


ਚੰਪਈ 
ਹਜਰਤ ਜੇ ਆਇਸ ਤੁਮ ਕਰਹ । ਢਾਹਿ ਮਸੀਤ ਥੇਹ ਹਾ ਕਰਹ । 
ਚਹੀਏ ਇਸ ਕਉ ਮੁਖਹਿ ਨ ਲਾਯੋ । ਇਨ ਪਾਪੀ ਬਡ ਧੰਹ ਕਮਾਯੋ ॥ 435 ।। 
ਸੁਨਤ ਮਸੀਤ ਸ਼ਾਹ ਹਰਖਾਇ । ਤਹਿ ਤੇ ਧਨ ਲੀਨਾ ਬਹੂ ਆਇ” । 
ਮਨਸਬ ਖੌਸ ਦੂਰ ਤਬ ਕੀਨਾ । ਓਰ ਲਾਹੌਰ ਪਿਆਨਾ ਕੀਨਾ ।। 436 ॥ 


ਦਹਰਾ 
ਅਗੁ ਕਥਾ ਇਹ ਆਇ ਹੈ ਬਾਬਾ ਸ਼ਹਿਰ ਬਸਾਇ । 
ਸਰ ਸੰਤੋਖ ਸੁੰਦਰ ਕਥਾ ਅਮੀ ਸਰੋਵਰ ਆਇ ।। 437 ।। 


4% ਅਤੇ ਦ ਪੌਥੀ ਨਗਰ “ਅ ਪੋਥੀ ਸਮ #ਅ ਪੰਥੀ ਅਧਿਕਾਇਿ 


ਅਧਿਆਇ ਸਤਾਰ੍ਵਾਂ 643 
ਤਰਨ ਤਾਰਨ ਕੌ ਮੈਲ ਕਰ ਬਹੁਰ ਛਾਪਰੀ ਜਾਨ । 
ਚੌਲੇ ਗਾਥਾ ਹੋਇਗੀ ਛਿਮੌ" ਭੂਲ ਕਵਿ ਦਾਨ ॥ 438 ॥ 
ਗੁਰ ਨਾਨਕ ਕੰ ਧਾਮ ਕਉ ਭਾਈ ਹਰਖ ਪਧਾਰ । 
ਮੱਧ ਗਾਥ ਬਹੁ ਹੋਇਗੀ ਪੜੈ ਸਨੈ ਫਲ ਚਾਰ ।। 439 । 
ਇਤਿ ਸ੍ਰੀ ਗੁਰੁ ਬਿਲਾਸ ਸੂਰਜ ਮਲ ਕੌ ਵਿਵਾਹ ਬਰਨੰਨ ਨਾਮ ਸਪਤ ਦਮਮੋਂ 
ਧਿਆਇ ॥ 17 ॥ ਵਾਹਿਗ੍ਰਰੂ ॥ 


ਅਧਿਆਇ ਅਠਾਰ੍ ਵਾਂ 


ਦਹਰਾ 
ਦਾਸ ਉਧਾਰੇ ਅਨਿਕ ਜਗ ਪਾਤਿਕ ਅਨਿਕ ਉਧਾਰ । 
`ਤਾਂ ਗੁਰ ਨਾਨਕ ਕੇ ਨਮੋ ਜਿਹ ਕੀਰਤ ਜਗ ਸਾਰ ॥ 1 ॥ 


।। ਭਗਤ ਸਿੰਘਵਾਚ ॥ ਸਵੈਯਾ ॥ 

ਆਜ ਅਨਾਥ ਸਨਾਥ ਭਯੋ ਮਮ ਬੈਨ ਅਮੀ ਗੁਰ ਚਰਿਤ ਸੁਨਾਏ । 

ਹੋਂ ਗੁਰੁ ਹੈਸ ਸਮਾਨ ਤਮੈ ਮੁਖ ਬੈਠ ਮਰੀਚ ਉਦੈ ਤਮ ਘਾਏ । 

ਤਾਂਹਿ ਪ੍ਰਕਾਸ਼ ਹੁਲਾਸ ਭਯੋ ਰਿਦ ਚਾਹਤ ਅਉਰ ਸੁਨੇ ਅਧਿਕਾਏ । 

ਪੂਰਨ ਹੋਤ ਨਹੀ" ਰੁਚ ਆਪਨ ਚਰਿਤ ਅਪਾਰ ਨਹੀ” ਤ੍ਰਿਪਤਾਏ । 2 ॥ 
ਦੋਹਰਾ 

ਹੇ ਪ੍ਰਭ ਮਮ ਅਘ ਜਾਨ ਕੈ ਕਛੁ ਰਿਸ ਰਿਦੈ ਨ ਠਾਨ । 

ਗੌਪ ਰਖੋ ਜਿਨ ਦਾਸ ਤੇ ਕੀਜੇ ਅਗ੍ਰ ਬਖਾਨ ॥ 3 ॥ 
ਚੰਪਈ 

ਬਾਂਬੇ ਕਿਹ ਠਾਂ ਸ਼ਹਿਰ ਬਸਾਯੋਂ । ਮੇਰੇ ਮਨ ਅਤਿਸੇ ਭੁਮ ਪਾਯੋ । 

ਛੌਰ ਕਥਾ ਪ੍ਰਭ ਭਰਮ ਨਿਵਾਰੋ । ਦਾਸ ਜਾਨ ਕੀਜੋ ਉਪਕਾਰੋ ।। 4 ॥ 

ਅਜ ਕਹਿ ਪਰਾ ਚਰਨ ਲਪਟਾਏ । ਮਨੀ ਸਿੰਘ ਧੰਨ ਧੈਨ ਮੁਖ ਗਾਏ । 

ਤੁਹ ਸਮ ਭਯੋ ਨ ਹੈ ਕੋਉ ਆਗੇ । ਸੀ ਗੁਰ ਚਰਨ ਕਮਲ ਰਸ ਪਾਗੇ । 5 ॥ 
ਦੰਹਰਾ 

ਐਸੇ ਕਹਿ ਅੰਤ ਭਏ ਰਿਦੌ ਸਿੰਧ ਮਤ ਥੌਰ । 

ਧਯਾਨ ਮਹੂਰਤ ਧਾਰ ਕੈ ਕਥਾ ਗੈਗ ਸਮ ਤੋਰ ।।6 ॥ 
ਚੌਪਈ 

ਭਗਤ ਸਿੰਘ ਸਨੀਏ ਦੈ ਕਾਨਾ । ਕਥਾ ਗੋਪ ਅਤਿ ਗੁਹਜ ਬਖਾਨਾ । 

ਪਾਛਲ ਕਥਾ ਸੁ ਅਧਿਕ ਰਸਾਲਾ । ਏਕ ਸਮੇ ਗੁਰ ਨਾਨਕ ਦਿਆਲਾ॥ 7॥ 

ਜਾਹਿ ਠੌਰ ਮੰਦਰ ਸਭ ਸੋਹੈ । ਗਿਰ ਉਪਰ ਮਨ ਬਾਂਛਤ ਮੰਹੈ । 

ਤਾਂਹਿ ਕੌਰ ਇਕ ਫਕਰ' ਰਹਾਵੈ । ਬ੍ਰਢਣ ਸ਼ਾਹਿ ਨਾਮ ਤਿਹ ਗਾਵੈ ॥ 8 ॥ 


£. ਪੋਥੀ ਫਕੀਰ 


ਅਧਿਆਇ ਅਠਾਰ੍ਹਵਾਂ 642 


ਦਹਰਾ 
ਕਰਤ ਮੌਜ ਤਿੰਹ ਠਾਂ ਅਏ ਸ੍ਰੀ ਗੁਰ ਨਾਨਕ ਦੇਵ । 
ਬਾਲਾ ਮਰਦਾਨਾ ਸੰਗ ਬਹੁ ਅਤਿ ਹੀ ਆਨੰਦ ਏਵ ॥ 9 ॥ 
ਰ ਚੌਪਈ 
ਬੁਢਣ ਸ਼ਾਹਿ ਰਿਦੈ ਸੁਖ ਪਾਯੋ । ਦਰਸ਼ਨ ਤੇ ਭਰਮ ਨਕਲ ਨਸਾਯੌ । 
ਛੇਰੀ ਬਹੁ ਰਾਖੇ ਵਹ ਸਦ ਹੀ । ਕਰੈ ਭਛ ਪੈ ਰੁਚ ਹੋ ਜਬ ਹੀ । 10॥ 
ਅਜਾ ਦੂਧ ਰਾਖਯੋਂ ਗੁਰ ਆਗੇ । ਅਚਹੁ ਖੀਰ ਬਚ ਕਹਿ ਅਸ ਰਾਂਗੇ । 
ਬਾਲੇ ਓਰ ਸੈਨ ਗੁਰ ਠਾਨੇ । ਕੀਓ ਭਛ ਬਾਲੇਂ ਮਰਦਾਨੇ ॥ 11 ॥ 
ਰ ਦੋਹਰਾ ਰ 
ਬਢਣ ਸ਼ਾਹਿ ਅਸ ਦੇਖ ਕੇ ਕੀਨਾ ਬਚਨ ਬਖਾਨ । 
ਪੀਰ ਭਛ ਪੈ ਨਹਿ ਕੀਓ ਮੌਹ ਤਰਕ ਤਨ ਜਾਨ ॥ 12। 
ਚੌਪਈ ਰ 
ਸਮਝ ਭੁਲ ਚਰਨੀ ਲਪਟਾਯੋਂ । ਤ੍ਰਾਹਿ ਤ੍ਰਾਹਿ ਨਿਜ ਮੁਖਹੁ ਅਲਾਯੋਂ । 
ਮੋਹਿ ਮੌਤ ਦੈ ਕੀਜੈ ਦਾਸਾ । ਛਿਮਹੁ ਭੂਲ ਪੈ ਅਚੌ ਹੁਲਾਸਾ ।। 13 ।। 
ਔਰ ਬਿਨਤ ਮੇਰੀ ਸੁਨਿ ਲੀਜੈ । ਉਤਮ ਠੌਰ ਪ੍ਰਿਥਮ ਦਿਖ ਲੀਜੋ । 
ਸਦਰ ਪੁਰ ਰਚਿ ਕੀਜੈ ਵਾਸਾ । ਕਰਹੁੰ ਦਰਸ ਕਿਆ ਤਨ ਭਰਵਾਸਾ । 15 ॥ 


ਦੋਹਰਾ 
ਔਰ ਅਧਿਕ ਬਿਨਤੀ ਕਰੀ ਪਰਾ ਚਰਨ ਲੇਪਟਾਇ । 
ਸੀ ਗੁਰ ਨਾਨਕ ਦਯਾਨਿਧ ਕ੍ਰਿਪਾ ਸਿੰਧ ਸੁਖਦਾਇ ।। 15 ॥ 
ਚੌਪਈ 
ਹਾਥ ਕਮਲ ਤਹਿ ਸੀਸ ਉਠਾਯੋ । ਦਯਾਸਿੰਧ ਅਸ ਬੈਨ ਔਲਾਯੋ । 
ਧੰਨ ਧੰਨ ਭਵ ਤਨ ਤੁਮ ਸਾਰਾ । ਸੁਨੋ ਸਤਿ ਇਹ ਬੈਨ! ਹਮਾਰਾ ॥ 16 ॥ 
ਛਟਮ ਰੂਪ ਮੈ ਜਬੈ ਧਰਾਵਉ । ਹਰਿਗੌਬਿੰਦ ਨਿਜ ਨਾਮ ਕਹਾਵਉ” । 
ਤਿਨ ਸੁਤ ਜੇਸ਼ਟ ਮੌਰ ਸਰੂਪਾ । ਆਵੈ ਤੁਮਰੇ ਨਿਕਟ ਅਨ੍ਪਾ ॥ 17 । 
ਦੋਹਰਾ 
ਜਬੈ ਆਇ ਪੈ ਮਾਂਗ ਹੈ ਤਬੌ ਸਤਿ ਬਚ ਮਾਨ ।। 
ਦੀਜੈ ਪੈ ਮਮ ਰੂਪ ਲਖ ਸੋਸ ਨ ਮਨ ਮਹਿ ਠਾਨ ॥ 18 ॥ 
ਆਇਸ ਦੀਜੈ ਤਾਂਹਿ ਕਉ ਨਗਰ! ਬਸਾਵੈ ਸੋਇ । 
ਛਠਮ ਰੂਪ ਕਾ ਦਰਸ ਕਰ ਪ੍ਰਾਨ ਅੰਤ ਤਬ ਹੋਇ ।। 19 ॥ 


&% ਪੁੰਥ! ਕਰ “ਦ ਪੌਥੀ ਖਚਨ #ਅ ਤੇ ਏ ਪੋਥੀ ਨਗਰ 


646 


ਗੁਰ ਬਿਲਾਸ ਪਤਸ਼ਾਂਹੀ ੬ 


__ ਚੌਪਈ 
ਤਾਂਤੇ ਅਬ ਨਹਿ ਦੂਧ ਅਚਾਵਹੁ । ਧਰੁ ਧੀਰ ਮਨ ਮੈਹਿ ਸੁਖ ਪਾਵਹੁ । 
ਚਰਨ ਧੌਇ ਚਰਨਾਮਤ ਦੀਨੋ । ਸਰਵਨ ਸੁਨਾਯੋ ਮੋਤ ਪ੍ਰਬੀਨੋ । 20 | 
ਸਤਿਨਾਮ ਕਾ ਮੌਤ੍ਰ ਸੁਨਾਇ । ਬੁਢਣ ਸ਼ਾਹਿ ਹਿ੍‌ਦੈ ਹਰਖਾਇ । 
ਸਕਲ ਕਾਮਨਾ ਤਬੈ ਬਿਹਾਈ । ਗੁਰ ਨਾਨਕ ਪਦ ਪ੍ਰੀਤਿ ਲਗਾਈ ।। 21 ॥ 
ਦੋਹਰਾ 
ਗੁਰ ਨਾਨਕ ਚਰਚਾ ਕਰੀ ਤਾ ਸੋਗ ਅਨਿਕ਼ ਪ੍ਰਕਾਰ । 
ਪੁਨ ਪਯਾਨਾ ਤਹਿੰ ਤੇ ਕੀਓ ਸਤਿਗੁਰ ਰੂਪ ਮੁਰਾਰ॥ 22॥ 
ਚੌਪਈ 
ਬਢਣ ਸ਼ਾਹਿ ਰਿਦਂ' ਸੁਖ ਪਾਯੋ । ਗੁਰ ਨਾਨਕ ਕਾ ਧਿਆਨ ਧਰਾਯੋ । 
ਗੁਰ ਗੁਰ ਕਰੈ ਔਰ ਨਹਿ ਭਾਵੇ । ਪ੍ਰੌਮ ਮਗਨ ਹੋ ਕਬਹੂੰ ਜਾਵੈ । 23 ॥ 
ਬਹੁਤ ਕਾਲ ਇਹ ਭਾਂਤ ਬਿਤਾਯੌ । ਛਠਮ ਗੁਰੂ ਸੁਤ ਦਰਸ ਸੁ ਪਾਯੋ । 
ਨਿਸ ਦਿਨ ਰਿਦੈ ਦਰਸ ਮਮ ਦੀਜੈ । ਇਛਾ ਪੁਰਨ ਹਮਰੀ ਕੀਜੈ ।। 24 ॥ 
ਦੌਹਰਾ 
ਅਧਿਕ ਪ੍ਰੰਮ ਮਨ ਮਹਿ ਰਹੈ ਭਯੋ ਸੁ ਅਧਿਕ ਬਿਹਾਲ । 
ਐਸੇ ਪ੍ਰਨ ਧਾਰਿਓ ਤਬੰ ਅਚਹੁੰ ਆਬ ਤਿਹ ਕਾਲ ।। 25 ।। 
ਗੁਰ ਨਾਨਕ ਕਾ ਰੂਪ ਜੋ ਛਠਮ ਗੁਰੂ ਸੁਤ ਆਇ । 
ਅਚੈ ਮਾਂਗ ਪੈ ਤਉ ਅਚਹੁ ਤਾਹਿ ਦਰਸ ਜਬ ਪਾਇ ॥ 26 ॥ 
ਚੌਪਈ 
ਪ੍ਰੰਮ ਭਗਤ ਇਹ ਭਾਂਤ ਬਿਹਾਂਲਾ । ਭਗਤ ਸਿੰਘ ਤਹਿੰ ਇਛ ਰਸਾਲਾ । 
ਜਬ ਵਿਵਾਹ ਸੁਤ ਨਿਜ ਗ੍ਰਿਹਿ ਆਏ । ਸੁਧਾ ਸਰੋਵਰ ਬਹੁ ਸੁਖ ਪਾਏ ।। 27 ॥ 
ਸਭੀ ਮੋਲ ਕਉ ਤੌਰ ਦਯਾਲਾ । ਕੀਨੇ ਚਰਿਤ ਅਧਿਕ ਕਿਰਪਾਲਾ” । 
ਸਾਹਿਬ ਭਾਨੇ ਸੌਗਿ ਮੁਰਾਰਾ । ਚਰਚਾ ਕੀਨੀ ਅਨਿਕ ਪ੍ਰਕਾਰਾ ॥ 28 ॥ 
ਦੌਹਰਾ 
ਬੁਢਣ ਸ਼ਾਹਿ ਕਉ ਪ੍ਰੰਮ ਅਤਿ ਦੇਖਿਝ ਮਨ ਤਹਿੰ ਵਾਰ । 
ਬਾਬਾ ਨਿਕਟ ਬੁਲਾਇਓ ਕੀਨਾ ਬਚਨ ਉਚਾਰ । 29 ।। 
ਚੌਪਈ 
ਹੈ ਸੁਤ ਆਇਸ” ਮਾਨ ਹਮਾਰੀ । ਕਰੋ ਪਿਆਨ ਨਾ ਲਾਓ ਅਵਾਰੀ । 
ਬੁਢਣ ਸ਼ਾਹਿ ਯਾਦ ਤੁਮ ਕਰੋ । ਤੀਰ ਸਤੁਦਵ ਗਿਰ ਕ੍ਛ ਪਰੋ ।। 30 ॥ 


&ਅ ਪੌਥੀ ਹੀਐੰ £ਅ ਤੋਂ ਦ ਪੌਥੀ ਬਿਸਾਲਾ “ਅ ਪੋਥੀ ਆਗਯ। 


ਅਧਿਆਇ ਅਠਾਰ੍ਹ ਵਾਂ 647 


ਬੈਠਾ ਤਾਂ ਪਰ ਲਾਇ ਧਿਆਨਾ । ਗੁਰ ਨਾਨਕ ਤਹਿ ਬਚਨ ਬਖਾਨਾਂ । 
ਇਛ ਤਾਹਿ ਕੀ ਪੂਰਨ ਕੀਜੈ । ਨਗਰ ਵਸਾਇ ਵਾਸ ਤਹਿੰ ਲੀਜੈੱ£॥ 31 ॥ 
ਦੋਹਰਾ 
ਗੁਰ ਨਾਨਕ ਕੀ ਰਹਤ ਹੈ ਤਾਂਤੇ ਧਰ ਇਹ ਨਾਮ । 
ਕੀਰਤਪੁਰ ਇਹ ਨਗਰ ਕਾ ਅਬ ਚਲ ਰਹੇ ਸੁਦਾਮ ।। 32 ॥ 
ਚੰਪਈ 
ਪਾਛੋ ਚਲ ਹਮਰੇ ਢਿਗ” ਆਯੋ । ਹਮਰੇ ਜੁਤ ਪੁਨ ਤਿਹ ਠਾਂ ਜਾਯੋਂ । 
ਬਾਬਾ ਅੰਤਰ ਜਾਨ ਸਭ ਗਯੋ । ਬੈਦ ਚਰਨ ਉਠ ਠਾਂਢਾ ਭਯੋ ॥ 33 ।1 
ਪ੍ਰਕਰਮਾ ਕਰ ਗਰ ਮਹਲ ਸਿਧਾਯੋ । ਤੀਨ ਮਾਤ ਕੇ ਪਗ ਲਪਟਾਯੋ । 
ਆਇਸ ਲੰ ਤਿੰਹ ਕੀਨ ਪਯਾਨਾ । ਸਾਥ ਨਾਰ ਸੁਤ ਬਹੁ ਸਰਖ ਮਾਨਾ ।। 34 ॥ 
ਰ ਦਹਰਾ 
ਦਰਬਾਰ ਤਖਤਿ ਕਰ ਬੋਦਨਾ ਗੁਰ ਕੇ ਚਰਨ ਲਗਾਇ । 
ਪੁਨ ਸਭ ਕੌ ਬਦਨ ਕਰੀ ਮਨ ਮਹਿ ਬਹੁ ਸੁਖ ਪਾਇ ।॥। 35 ॥। 
ਚੌਪਈ 
ਤੁਰਗ ਜੀਨ ਧਰ ਭਯੋ ਅਸਵਾਰਾ । ਕੀਨ ਪਯਾਨ ਨ ਲਾਇ ਅਵਾਰਾਂ । 
ਮਾਤਾ ਮਾਤਾ [ਅਨੌਤੀ]“ ਰਥ ਪਰ ਰਾਜਤ । ਧੀਰਮਲ ਸੁਤ ਗੋਦ ਬਿਰਾਜਤ ॥ 36।। 
ਪੰਥ ਰੋਨ ਵਸ਼ ਕਰਤ ਪਯਾਨਾ । ਸੁਨਹੁ ਸੰਤ ਧਰ ਆਨੰਦ ਨਾਨਾ । 
ਤਹਿ ਠਾਂ ਬੁਢਣ ਸ਼ਾਹਿ ਚਿਤਾਰੈ । ਖਾਨ ਪਾਨ ਤਜ ਸ੍ਰਮਤ ਪੁਕਾਰੈ ॥ 37 ॥ 
ਦੋਹਰਾ ਰ 
ਤਾਂ ਕੌ ਦੁਖੀ ਨਿਹਾਰ ਕੈ ਆਇ ਦੇਵ ਤਹਿੰ ਪਾਸ । 
ਬਾਬਾ ਆਪਨ ਨਾਮ ਧਰ ਮਾਂਗਯੋ ਦੂਧ ਹੁਲਾਸ ।। 38 ॥ 
ਚੌਪਈ 
ਦੇਖ ਰੂਪ ਮਨ ਮਹਿ ਸੁਕਚਾਵੈ । ਇਹੁ ਨਹਿ ਗੁਰ ਸੁਤ ਅਸ ਮਨ ਲਿਆਵੈ । 
ਗੁਰੂ ਨਾਨਕ ਅਸ ਬਚਨ ਪ੍ਰਕਾਸ਼ਾ । ਮੰਹਿ$ ਰੂਪ ਆਵੈ ਤੁਮ ਪਾਸਾ ।। 39 ॥ 
ਇਹ ਤੋ ਬਾਤ ਮੋਹਿ ਲਖ ਪਾਈ । ਸੁਰ ਭਰਮਾਵਤ ਹੈਹਿ ਦੁਖਦਾਈ । _ - 
ਐਸੇ ਨਿਤ ਦੇਵਾ ਚਲ ਆਵਹਿ । ਦੇਇ ਦੂਧ ਮੁਖ ਬਾਤ ਅਲਾਵਹਿ ॥ 40 ॥ 
ਦੋਹਰਾ 
ਛੋਰੀ ਚਾਰਤ ਸਿੰਘ ਤਹਿੰ ਦੇਖ ਦਿਵਸ ਇਕ ਮਾਂਹਿ । 
ਗੁਰ ਨਾਨਕ ਕਾ ਦਾਸ ਜੌ ਸੁਰ ਬਲ ਨਾਹਿ ਪਰਾਇ ।! 41 ॥ 


ਘਰ ਤੀ ਰਸ ਵਾ ਲੀ < 
ਏ ਪੋਥੀ ਕੀਜ $ਅ ਪੋਥ ਪਹਿ $ਅ ਪੋਥੀ ਹਰਖ ਉਮਾਹਿ “£ ਪੋਥੀ ਵਿਚੋਂ' “ਅ ਪੌਥੀ ਹਮਰ 


6487 ਗੁਰ ਬਿਲਾਸ ਪਾਤਸ਼ਾਹੀ ੬ 


| ਚੌਪਈ 
ਤਾਤ ਕਾਲ ਬਾਬਾ ਪਹੁੰਚਾਯੋ । ਤੀਨ ਰੌਨ ਮਗ ਮਾਂਹਿ ਬਸਾਯੋ । 
ਆਗੇ ਦੇਖ ਲੋਟ ਧਰ ਮਾਂਹੀ । ਗੁਰ ਗੁਰ ਰਟਤ ਬੈਨ ਮੁਖ ਮਾਂਹੀ ।। 22 ॥ 
ਬਾਬੇ ਕਹਾ ਦੂਧ ਮਮ ਦੀਜੈ । ਗੁਰੁ ਸਤ ਜਾਨ ਮੌਹਿ ਮਨ ਲੀਜੈ । 
ਬੁਢਨ ਸ਼ਾਹਿ ਸੁਨਿ ਨੌਨ ਉਘਾਰੇ । ਆਗੇ ਬਾਰਕ ਰੂਪ ਨਿਹਾਰੇ 1੧ 43। 
ਦੋਹਰਾ 
ਦੁਧ ਨ ਦੇਵਹੁ ਬਾਲ ਕਉ ਮੁਖ ਸਿਉ ਐਸ ਉਚਾਰ । 
ਗੁਰੁ ਨਾਨਕ ਬਪੁ ਬਿਰਦ ਹੈ ਲੀਜੇ ਆਪ ਮੁਰਾਰ ।। 44॥ 


ਰਾ ਚੌਪਈ 
ਐਸੇ ਕਹ ਨਿਜ ਨੈਨ ਮਿਲਾਏ । ਬਹੁਰੋ ਬਾਬੇ ਬੰਨ ਅਲਾਏ । 
ਉਠਹੁ ਪਯਾਰੇ ਡੋਰ ਨਾ ਠਾਨਉ । ਮੌਕ ਤੂੰ ਅਧਿਕ ਖੁਧਯਾਰਤ ਜਾਨਉ 1 45 ॥ 
ਨੈਨ ਉਘਾਰ ਦੇਖ ਵੂਹ ਕੈਸੇ । ਬਿਰਧ ਰੂਪ ਗੁਰੂ ਨਾਨਕ ਜੈਸੇ । 
ਪੁਲਕਾਵਤ ਚਰਨੀ ਲਪਟਾਯੋ । ਧੰਨ ਧੰਨ ਨਿਜ ਮੁਖਹੁ ਅਲਾਯੋ ॥ 46 ॥ 
ਰ ਦੋਹਰਾ ਰ 
ਤੌਰ ਪਾਤ ਡੋਨਾ ਕੀਓ ਤਾਂਮੈ [ਦੂਧ[? ਦੁਹਾਇ । 
ਆਗੇ ਰਾਖਿਓ ਔਸ ਕਹਿ ਕੀਜੈ ਪਾਨ ਬਨਾਇ ॥ 47॥ 
ਚੌਪਈ 
ਦਾਸ ਜਾਨ ਬਿਨਤੀ ਸਰਨਿ ਲੀਜੈ । ਅਮੀ ਸੀਤ ਕਛੁ ਹਮ ਕਉ ਦੀਜੋ । 
ਬਾਰੇ ਹਰਖ ਪਾਨ ਪੈ ਕੀਨੋ । ਕਛੁਕ ਸੀਤ ਬੁਢਣ ਕੌ ਦੀਨੋ ॥ 48 । 
ਬੁਢਣ ਪੀਨ ਸੀਤ ਪੈ ਜਬ ਹੀ । ਤੀਨ ਕਾਲ ਸੁਧ ਉਪਜੀ ਤਬ ਹੀ । 
ਉਸਤਤਿ ਕੀਨੀ ਅਨਿਕ ਪ੍ਰਕਾਰਾ । ਤੁਮ ਹੀ ਧਰੈ ਸਕਲ. ਅਵਤਾਰਾ ।। 49 ॥ 
_ਦੌਹਰਾ 
ਇਛ ਪੂਰ ਮੋਰੀ” ਕਰੇ ਆਫ ਨਗਰ ਬਸਾਇ । 
ਆਪ ਵਾਸ ਇਹ ਠਾਂ ਧਰੋ ਸੁੰਦਰ ਭਰਮਿ ਲਖਾਇ ।। 50 ॥ 
ਚੌਪਈ 
ਹਾੜ ਨੈਨ ਅਤਿ ਤਬੈ ਬਿਤਾਯੋ । ਬਾਬੇ ਸੁੰਦਰ ਬਯੋਤ ਬਨਾਯੋ । 
ਤਰੇ ਪਹਾਂਰ ਦੂਨ ਸਭ ਹੇਰੀ। ਕੀਨ ਅਰੰਭ ਨਗਰ ਤਹਿ ਫੋਰੀ॥ 51 ॥ 
ਸਤਿਨਾਮ ਕਹਿ ਟਕ ਲਗਾਯੋ । ਕੀਰਤਪੁਰ ਤਹਿ ਨਾਮ ਧਰਾਯੋ । 
ਸਣਤ ਨਾਮ ਬੁਢਣ ਸੁਖ ਪਾਇ । ਉਸਤਤ ਕੀਨ ਅਤਿ ਚਿਤ ਲਗਾਇ । 52॥ 


ਝੁ ਪੌਥ। ਬਿਲਮ “ਅ ਪੌਥੀ ਵਿਚ” “ਅ ਪੌਥੀ ਹਮਰੀ “ਦ ਪੌਥੀ ਦੇ ਇ 


ਅਧਿਆਇ ਅਠ 'ਰ੍ਵਾਂ 649 


ਦੌਹਰਾ 
ਭਗਤ ਸਿੰਘ ਕਛੂ ਦਿਵਸ ਮਹਿ ਤਿਹ ਠਾਂ ਸਦਨ ਬਨਾਵਿ । 
ਬਾਬੇ ਨਿਜ ਬਾਂਸਾ ਕੀਓ ਪਿਖ ਬ੍ਢਣ ਸੁਖ ਪਾਇ” ।। 53 ॥ 
ਚੌਪਈ 
ਬਾਬ ਤਹਿ ਮਨ ਮਹਿੰ ਸਖ ਪਾਯੋ । ਕੀਰਤਪੁਰ ਸੁਭ ਨਗਰ ਬਸਾਯੋ । 
ਸੁਧਾ ਸਰੋਵਰ ਕੀ ਸੁਨ ਗਾਥਾ । ਹਰਿ ਗੋਬਿੰਦ ਗੁਰੁ ਨਾਥ ਅਨਾਥਾ ।। 54। 
ਕਰੇ ਚਰਿਤ ਜਹਿੰ ਵਾਰ ਨਾ ਪਾਰਾ । ਧਰਾ ਰੂਪ ਜਿੰਹ ਪਤਤਿ ਉਧਾਰਾ । 
ਸਾਹਿਬ ਭਾਨੇ ਬਿਨਤਿ ਉਫ਼ਾਰੀ । ਮੰਹਿ ਇਛ ਅਸ ਜਾਨ ਮੁਰਾਰੀ । 55 ॥ 
ਦੋਹਰਾ ਰ ਰਹ“ 
ਜਨਮ ਭੁਮ ਸੁਭ ਠੌਰ” ਜੋ ਸੌ ਮੌਕਉ ਦਰਸਾਇ । `--.. 
ਹਰਿ ਗੋਵਿੰਦ ਕੇ ਪੁਰ ਚਲਉ ਤਤ ਛਿਨ ਪਯਾਨ ਕਰਾਇ ॥ 56 ॥ 
ਚੌਪਈ 
ਸ'ਹਿਬ ਭਾਨਾ ਸਾਧੁ ਸੌਗਾ । ਜੇਠਾ ਬਿਧੀਆ ਸੂਰ ਅਭੇਗਾਂ । 
ਸਹਸ ਸੈਨ ਕੌ ਸੰਗ ਲਵਾਏ । ਪੈਦੇ ਖਾਂ ਨਿਜ ਸੰਗਿ ਪਠਾਏ । 57 । 
ਅਰਧ ਜਾਮ ਜਬਹੀ ਦਿਨ ਆਯੋਂ । ਹਾੜ ਪੈਚ ਅਹਿ ਦਿਨਸ ਬਿਤਾਯੋਂ । 
ਵਡਾਲੀ ਓਰ ਪਿਆਨਾ? ਕੀਨੇ । ਚੀਤੇ ਸੰਗਿ ਸੁਆਨ ਬਹੁ ਲੀਨੇ । 58 ॥ 
ਦੇਹਰਾ 
ਜਾਮ ਦਿਵਸ ਜਬ ਹੀ ਰਹਯੋ ਪਹੁੰਚੇ ਤਹਾਂ ਮੁਰਾਰ । 
ਗੁਰ ਮਹਲੀ ਜਹਿੰ ਜਨਮ ਗੁਰੁ ਤਹਿ ਠਾਂ ਕੀਨ ਦਿਦਾਰ ॥ 59 ॥ 
ਚੌਪਈ 
ਸਾਹਿਬ ਭਾਨੇ ਕੀਨ ਦੀਦਾਰ । ਅਤਿ ਆਨੌਦ ਨਿਜ ਮਨ ਮੈ ਧਾਰ ।। 
ਸਾਧੁ ਆਦਿ ਸਾਥ ਬਰੁ ਲੀਨੇ । ਅਤਿ ਅਨੌਦ ਸਭਹਨਿ ਚਿਤ ਕੀਨੇ । 60 ॥ 
ਸਰੀ ਮੁਖ ਸੁੰਦਰ ਬਚਨ ਅਲਾਇ । ਜਨਮ ਭ੍ਰਮਿ ਇਹੁ ਮੌਰ ਸੁਹਾਇ । 
ਇਹ ਬਾਸੀ ਨਰ ਜਥਾ ਸੁਹਾਵੈ । ਤਥਾ ਔਰ ਨਹੀ ਹਰਖ ਧਰਾਵੈ ॥ 61 ॥ 
ਦੋਹਰਾ 
ਭਗਤ ਸਿੰਘ ਭੋਜਨ ਕੀਓ ਤਹਿ ਠਾਂ ਕਰਿ ਬਿਸ੍ਰਾਮ । 
ਮਧ ਦਿਵਸ ਰਵਿ ਤੇਜ ਧਰ ਪਰੀ ਅਧਿਕ ਤਬ ਘਾਮ ॥ 62 ॥ 
ਚੌਪਈ 
ਡੇਢ ਜਾਮ ਦਿਨ ਜਬੈ ਰਹਾਯੋ । ਸੌਚ ਹੋਤ ਗੁਰੁ ਪਿਆਨ” ਕਰਾਯੋਂ । 
ਜਾਇ ਛਿਹਰਟੇ ਦਰਸ਼ਨ ਕੀਓ । ਕੀਨ ਉਪਮ ਮਨ ਮੈ ਸੁਖ ਲੀਓ ।। 63 ॥ 


€% ਤੋ ਦ ਪੌਥ। ਹਰਖਾਇ “ਅ ਪੌਥੀ ਥਾਨ %ਅ ਤੋਂ ਏ ਪੌਥੀ ਗਮਨੇ “ਦ ਪੋਥੀ ਗਮਨ 


650 ਗੁਰ ਬਿਲ'ਸ ਪਾਤਸ਼ਾਹੀ ੬ 


ਤਿੱਹ ਠਾਂ ਬੈਠੇ ਅਨੰਦ ਕਰਾਇ । ਕੀਨ ਸੋਚ ਮਜਨ ਅਧਿਕਾਇ । 

ਪਾਛੇ ਸਭ ਹੀ ਮਜਨ ਕੀਨੋ । ਦਰਸ ਪਰਸ ਕਰ ਆਨੰਦ ਲੀਨੋ ॥ 64।। 
ਦੌਹਰਾ ਰ 

ਗੁਰ ਮੰਤੁ ਕਾ ਪਾਠ ਕਰ ਬੈਠੇ ਲਾਇ ਦੀਵਾਨ । 

ਆਇ ਜਾਇ ਬਿਨਤੀ ਕਰਹਿ ਸੁਨਹੁ ਪ੍ਰਭੂ ਦੈ ਕਾਨ ॥ 65 ॥ 
ਚੰਪਏ] 

ਏਕ ਬੈਰਾਹਿ ਬੜੌ ਦੁਖ ਦੇਈ । ਕ੍੍‌ਖੀ ਉਪਾਰਾਂ ਭਾਰ ਸਮ ਦੋਈ । 

ਡਰੇ ਨ ਕਾਹਿ ਝਾੜ ਤਰ ਰਹੈ । ਅਤਿ ਦੁਖ ਦੀਨਾ ਜਤਨ ਸੁ ਨਹੈ ॥ 66 ।। 

ਸੁਨਤ ਬੈਨ ਗੁਰੂ ਬਚਨ ਅਲਾਯੋ । ਸਭ ਸੂਰਨ ਜਰਤ ਪਿਆਨ ਕਰਾਂਯੋਂ । 

ਆਗੇ ਦੇਖ ਸੁਰ ਖੁਨਸਾਨਾ । ਦੀਰਘ ਦੇਹ ਤੁੰਡ ਬਹੁ ਹਾਨਾ । 67 ॥ 
ਦੋਹਰਾ 

ਬਹੁ ਸੋਨਾ ਕੌ ਦੇਖ ਕੌ ਚਲਾ ਭਾਜ ਪੁਰ ਓਰ । 

ਪੰਦੇ ਖਾਂ ਜਾਵੈ ਨਹੀ" ਸੈ ਗੁਰੂ ਕਹਾ ਨਿਹੌਰ ॥ 68 ॥ 

ਰ ਚੌਪਈ 

ਪੌਦੇ ਖਾਂ ਤਿੰਹ ਪਾਛ ਸਿਧਾਯੋ । ਕਛੁਕ ਦੂਰ ਨਗਰ ਤੇ ਆਯੋ । 

ਪਾਛੇਂ ਹਟਾ ਸ਼੍ਰ ਰਿਸ ਧਾਰੀ ! ਖਾਨ ਅਸਵ ਕੌ ਚੋਟ ਪ੍ਰਹਾਰੀ । 69 ॥ 

ਗਿਰਿਓ ਖਾਨ ਹੈ ਭਾਗ ਸਿਧਾਯੋ । ਤਬ ਲੌ ਹਰਿ ਗੋਬਿੰਦ ਨੀਅਰਾਯੋ । 

ਉਤਰ ਅਸਵ ਤੇ ਸੂਰ ਹਕਾਰਾ । ਮੂਜੀ ਕਿਹ ਠਾਂ ਜਾਤ ਪਧਾਰਾ ।। 70 ॥ 
ਦੋਹਰਾ 

ਸੈਨ ਛਾਡ ਸ੍ਰੀ ਗੁਰ ਭਏ ਏਕਲ ਅਗ੍ਰ ਨਿਹਾਰ । 

ਪਾਛੇ ਧਏ ਵੈਰਾਹ ਤਬ ਬੋਲ [ਸਬਦ] ਭੈਕਾਰ ॥ 71 ॥ 
ਚੌਪਈ 

ਸ੍ਰੀ ਗੁਰ ਚਰਮ ਤੇਗ ਕਰ ਧਾਰੇ । ਆਯੋਂ ਸੁਰ ਅਧਿਕ ਖੁਨਸਾਰੇ” । 

ਆਵਤ ਤੁੰਡ ਤੇਗ ਗੁਰੁ ਮਾਰੀ । ਸੂਕਰ ਭਯੋਂ ਦੁਖੰਡ ਬਲਾਰੀ । 72 ॥ 

ਜੰ ਜੈ ਬਚ ਸਭ ਸੈਨ ਅਲਾਏ । ਉਤਰ ਭੁਮਿ ਗੁਰ ਕੇ ਨਿਕਟਾਏ । 

ਦੀਰਘ ਦੇਹ ਵੈਰਾਹ ਨਿਹਾਰੀ ਸਾਹਿਬ ਭਾਨੇ ਬਿਸਮੈ ਧਾਰੀ ॥ 73 ॥ 

ਕਰ ਬਦਨ ਚੜ ਯਾਨ ਸੁਹਾਯੋ । ਭਾਨੇਂ ਸਾਧੂ ਚਰਿਤ ਦਿਖਾਯੋ । 

ਭਾਨੇ ਕਹਾ ਕੰਨ ਨਹਿ ਜਾਨੋਂ । ਮੰਕਉ ਤੁਮ ਨਿਜ ਕਥਾ ਬਖਾਨੋ ।। 74 ॥ 
ਦੋਹਰਾ 

ਤਾਂਹੀ ਛਿਨ ਤਿਹ ਬਦਨ ਸੇ ਨਿਕਸੀ ਜੋਤ ਅਪਾਰ । 

ਕੀਨ ਪ੍ਰਕਰਮਾ ਗੁਰੂ ਕੀ ਸੁੰਦਰ ਸੁਰ ਤਨ ਧਾਰ ॥ ?5 ।। 


“ਦ ਪੌਥੀ ਊਜਾੜ _ਅ ਪੌਥੀ ਵਿਚੋ" _“ਦ ਪੰਥੀ ਨਿਕਟਾਰੇ 


ਅਧਿਆਇ ਅਠ ਰ੍ਵਾਂ ਰ 622 


ਸੁਰੋ ਵਾਚ ਚੌਪਈ 
ਸਾਹਿਬ ਭਾਨਾ ਜੀ ਸਨ ਲੀਜੈ । ਗੁਰ ਅਰਜੁਨ ਕਾ ਸਿਖ ਲਖੀਜੈ । 
ਗੈਗ ਮਾਤ ਜਬ ਬੀੜ ਪਧਾਂਰੀ । ਬੁਢੇ ਨਿਕਟ ਬੈਨ ਗੁਰ ਸਾਰੀ ।। 76 ॥ 
ਗਯੋ ਸੰਗ ਮੈ” ਅਗ ਦਿਖਾਯੋ । ਬਢੇ ਭਾਜੜ ਐਸ ਅਲਾਯੋ । 
ਸੁਨਤ ਬੈਨ ਮੌਕਉ ਰਿਸ ਆਈ । ਅੱਠ ਨਾਕ [ਇਮ]! ਬੈਨ ਅਲਾਈ ।। 77 ॥ 
ਦੌਹਰਾਂ 
ਗਵਾਰ ਜਾਟ ਕੈਸੇ ਕਹਹਿੰ ਕਠਿਨ ਬੈਨ ਤੁਮ ਮਾਤ । 
ਹੁਇ ਘਾਈ ਭਾਜੜ ਕਹੈ" ਸਮਝ ਨ ਅਪਨੀ ਜਾਤ । 78 ॥ 
ਚੌਪਈ 
ਸਾਹਿਬ ਬਢੇ ਤਬ ਰਿਸਧਾਰੀ । ਸਰਾਪ ਦੀਨ ਮੈ ਕੋ ਅਤਿ ਭਾਰੀ । 
ਸੁਕਰ ਸਮ ਕਿਆ ਨੀਚ ਪੁਕਾਰੇ । ਧਾਰੇ ਸੂਕਰ ਤਨ ਭੈਕਾਰੇ । 79 ॥ 
ਤਬ ਮੈ ਕੀਨੀ ਅਗ੍ਰ ਪੁਕਾਰਾ । ਸ੍ਰਾਪ ਅੰਤ ਪ੍ਰਭ ਕਰੋ ਉਚਾਰਾ । 
ਸੰਤ ਕ੍ਰਧ ਜਲ ਬੂੰਦ ਸਮਾਨ । ਤੁਰਤ ਦੂਵੈ ਅਸ ਬਚਨ ਬਖਾਨ ।। 80 ॥ 
ਦੋਹਰਾ 
ਸੁਕਰ ਤਨ ਤੁਮ ਧਾਰ ਕੇ ਵਡਾਲੀ ਭੂਮਿ ਬਸਾਇ । 
ਕ੍ਰਿਖੀ ਉਪਾਰੋ” ਤਾਂਹਿ ਕੀ ਅਤਿ ਤਨ ਦੀਰਘ ਪਾਇ ॥। 81 ॥ 
ਚੌਪਈ 
ਅਕਾਲ ਪੁਰਖ ਗੁਰੁ ਅਰਜਨ ਗ੍ਰੇਹਾ । ਧਰ ਅਵਤਾਰ ਆਇ ਨਰ ਦੇਹਾ । 
ਮਾਰਹਿੰ ਤੌਹਿ ਜਬੈ ਨਿਜ ਹਾਥਾ । ਕ੍ਰਿਤਿ ਕ੍ਰਿਤਿ ਤੂੰ ਤਬ ਹੋਹਿ ਸਨਾਥਾ ॥ 82॥ 
ਤਬੈ ਮ੍ਰਿਤ ਹੋਇ ਸੂਕਰ ਦੇਹੀ । ਧਾਰੀ ਇਹੈ ਅਧਿਕ ਸੁਖ ਲੋਹੀ । 
ਦੀਨ ਦਯਾਲ ਮੰਹਿ ਹਤ ਕੀਨਾ । ਪਰਮ ਧਾਮ ਗੁਰ ਵਾਸਾ ਲੀਨਾ ॥ 83 ॥ 
ਦਹਰਾ 
ਭਗਤ ਸਿੰਘ ਅਸ ਭਾਖ ਕੌ ਗਯੋ ਧਾਮ ਗੁਰ ਸੋਇ । 
ਸਾਹਿਬ ਭਾਨਾ ਬਿਸਮ ਧਰ ਸਾਧੂ ਬਿਸਮੈ ਹੋਇ । 84 ॥ 
ਰ ਚੰਪਈ 
ਪਦ ਪੰਕਜ ਗੁਰੂ ਕੇ ਲੁਪਟਾਏ । ਉਸਤਤਿ ਕੀਨੀ ਤਬੈ ਮਹਾਏ । 
ਤਿਹ ਠਾਂ ਦਮਦਮਾ ਪ੍ਰਭ ਬਨਾਯੋ । ਸ੍ਰਕਰ ਤਨ ਜਹਿ ਭੂਮ ਹਤਾਯੋ ॥ 85 ॥ 
ਤਹਿ ਪਰ ਐਸੇ ਆਸਨ ਧਾਰ । ਸ੍ਰੀ ਮੁਖ ਕੀਨਾ ਬਚਨ ਉਚਾਰ 
ਜੌ ਨਰ ਇਹਕਾ ਦਰਸ਼ਨ ਕਰੌ । ਜਾਏ ਧਾਮ ਗੁਰ ਸੁਰ ਤਨ ਧਰੈ । 86॥ 


ਅ ਪੌਥੀ। ਵਿਚੋਂ" 5ਅ ਤੋਂ ਏ ਪੰਥੀ ਉਜਾੜੇ _ ਭਟ ਪੌਥੀ ਸਤਿਗੁਰ 


652 


ਗਰ ਬਿਲਸ ਪਤਸ਼'ਹੀ ੬ 


ਦੋਹਰਾ 
ਸਾਹਿਬ ਭਾਨੇ ਕਉ ਪ੍ਰਭੂ ਬਹੁਰੋ ਬਚਨ ਸੁਨਾਇ । 
ਬਢੇ ਕੀ ਜਿਹ ਨਰ ਤਬੋ ਨਿੰਦਾ ਕਰੀ ਮਹਾਇ ।। 87 ॥ 
ਚੌਪਈ 
ਪਸੁ ਪੰਖੀ ਮਿਿਗ ਬਹੁ ਤਨ ਪਾਏ । ਨਾਨਾ ਬਿਧ ਨਹਿ ਜਾਤ ਗਨਾਏ । 
ਬੁਢੇ ਐਸ ਠੌਰ ਰਿਖ ਜਾਨੋ । ਖੋਲ ਸ਼ਿਕਾਰ ਮੁਕਤ ਸਬ ਠਾਨ ॥ 88 ॥ 
ਇਮ ਕਹਿ ਸ੍ਰੀ ਗੁਰ ਮੌਨ ਰਹਾਏ । ਪੈਦੇ ਖਾਂ ਮਨ ਸੋਸ ਧਰਾਏ । 
ਸੀ ਗੁਰ ਤਾਂਕੋ ਨਿਕਟ ਬੁਲਾਯੌ । ਅਤਿ ਆਦਰ ਸਿਉ ਧੀਰ ਧਰਾਯੌ ॥ 89 ॥ 


ਦੋਹਰਾ 
ਭਗਤ ਸਿੰਘ ਜੋ ਦਮਦਮਾ ਵਡਾਲੀ ਤੇ ਕਛੁ ਦੂਰ । 
ਨਰਕ ਨਹਿ ਤਿਹ ਦਰਸ ਤੇ ਹੋਤ ਸਭੋ ਅਘ ਚੂਰ ।1 90 ।। 
ਚੌਪਈ 
ਚਾਰ ਘੜੀ ਗੁਰ ਤਹਾਂ ਰਹਾਏ । ਬਹੁਰੋ ਹੱਤ ਸ਼ਿਕਾਰ ਸਿਧਾਏ । 
ਖਿਲਤ ਖਿਲਤ ਬਹੁ ਭਾਂਤ ਸ਼ਿਕਾਰਾ । ਹਨੋ ਜੀਵ ਕਰ ਮੁਕਤ ਹਜਾਰਾ ॥ 91 ॥॥ 
ਦੋਇ ਘਰੀ ਦਿਨ ਜਬੈ ਰਹਾਯੋਂ । ਸ੍ਰੀ ਸਤਿਗੁਰ ਕੈ ਮਨ ਮੈ ਭਾਯੋ । 
ਸਧਾ ਸਰੋਵਰ ਤਤ ਛਿਨ ਆਏ । ਤਖਤ ਅਕਾਲ ਬੈਠ ਛਬਿ ਪਾਏ ।। 92 ॥ 
੍ ਦੋਹਰਾ 
ਲਾਗੋ ਅਧਿਕ ਦੀਵਾਨ ਤਬ ਕੀਰਤਨ ਹੋਤ ਅਪਾਰ । ਰ 
ਕਰ ਦਰਸ਼ਨ ਫਲ ਚਾਰ ਲਹਿ ਦਾਸ ਕਵੀ ਬਲਿਹਾਰ ॥ 93।। 
ਸਵੇਯਾ 
ਜੈਸ ਨਦੀ ਪਤਿ ਖੌਭ ਭਯੋ ਕਰ ਕਾਰਜ ਵੇਲ ਕੌ ਬੀਚ ਸਮਾਏ । 
ਤੈਂਸ ਗੁਰੂ ਜਗ ਕਾਰਜ ਕੈ ਸੁ ਵੈਰਾਹ ਤੇ ਆਦਿਕ ਜੀਵ ਹਤਾਏ । 
ਆਇ ਇਕਾਂਤ ਸੁ ਸਾਂਤਿ ਰਿਦੈ ਪ੍ਰਭ ਉਪਰ ਤਖਤ ਬਡੀ ਛਬਿ ਪਾਏ। _ 
ਪੂਰਨ ਇਛ ਕਰਹਿ ਜਨ ਕੀ ਪਿਖ ਦਾਸ ਕਵੀ ਗੁਰੁ ਕੇ ਬਲ ਜਾਏ ॥ 94 ॥ 
ਦਹਰ7 . 
ਦਯਾਸਿੰਧ ਗੁਰ ਕੀ ਕਥਾ ਤੋਕਉ ਦਈ ਸ੍ਨਾਇ । 
ਬਾਬੇ ਨਗਰ” ਬਸਾਯੋ ਸ੍ਰੀ ਗੁਰੂ ਚਰਿਤ ਮਹਾਇ ॥ 95 ।। 
ਔਰ ਗਾਥ ਆਗੇਂ ਸੁਨੋ ਸਰ ਸੰਤੋਖ ਉਦਾਰ । 
ਸਧਾ ਸਰੋਵਰ ਸੁਭ ਕਥਾ ਪਾਤਕ ਅਨਿਕ ਉਧਾਂਰ ।! 96 ॥ 


£ਅ ਪੌਥੀ ਪਹਿਰ 'ਅ ਪੌਥੀ ਗੁਨ ਗਾਏ “ਦ ਪੋਥੀ ਸਹਿਰ 


ਅਧਿਆਇ ਅਠਾਰ੍ਹਵਾ 653 


ਚਪਈ 
ਭਗਤ ਸਿੰਘ ਇਹ ਕਥਾ ਰਸਾਲਾ । ਪੜਤ ਸੁਨਤ ਕਲ ਕਾਲ ਨਿਰਾਲਾ । 
ਏਕਾਦਸੀ ਤਬ ਆਇ ਨਿਮਾਣੀ । ਹਰਿਗੋਬਿੰਦ ਕੇ ਮਨ ਮਹਿ ਭਾਣੀ ॥ 970 
ਸਾਧੁ ਭਾਨੇ ਕੋਉ ਸੰਗਿ ਲੀਨੋ । ਮਜਨ ਹੇਤ ਪਿਆਨਾ ਕੀਨੇ । 
ਬਿਧੀਏ ਆਦਿ ਲੈ ਦਾਸ ਸੇਗਿ ਧਾਰੇ। ਦੁਖ ਭੌਜਨ ਕੀ ਓਰ ਪਧਾਰੇ ।। 98 ॥ 
ਦੋਹਰਾ 
ਪ੍ਰਿਥਮ ਕੂਪ ਅਸਨਾਨ ਕੇ ਬੈਠੇ ਪ੍ਰਭ ਤਹਿ ਜਾਇ । 
ਦੁਖ ਭੋਜਨ ਬੋਰੀ ਤਰੈ ਮਨ ਮਹਿ ਹਰਖ ਧਰਾਇ ।। 99 ॥ 
ਚੌਪਈ 
ਸਾਹਿਬ ਭਾਨੇ ਬਿਨਤ ਉਚਾਰੀ । ਹੇ ਪ੍ਰਭ ਬਿਨਤੀ' ਸੁਨੋ ਹਮਾਰੀ । 
ਮੋਰੇ ਪਿਤ ਅਸ ਬਾਤ ਅਲਾਈਂ । ਦੁਖ ਭੰਜਨ ਕੀ ਉਪਮ ਮਹਾਈ । 100 ॥ 
ਕੀਨ ਇਸਨਾਨ ਕਾਗ ਹੋਇ ਹੈਸਾ । ਸੁੰਦਰ ਤਨ ਪਿੰਗਲ ਅਵਤੋਸਾ । 
ਪਿੰਗਲ ਕੌਨ ਕਾਗ ਸੁਨ ਪਾਏ । ਭਏ ਹਸ ਮਮ ਧਾਮ ਸਿਧਾਏ ॥ 101 ॥ 
ਦੋਹਰਾ 
ਛੌਰ ਕਥਾ ਸਭ ਹੀ ਕਹੋ ਕਾਰਨ ਯਾਹਿ ਬਨਾਇ । 
ਗੋਪ ਰਖੋ ਜਿਨ ਦਾਸ ਤੇ ਜਿਹਿ ਸੌਸਾ ਕਰਮ ਜਾਇ ।। 102॥ 
ਚੌਪਈ 
ਸੀ ਗੁਰ ਕਹਾ ਕਥਾ ਬਹੁ ਜਾਨੋਂ । ਸੂਚਨ ਕਹੁ ਅਧਿਕ ਪਹਿਚਾਨ । 
ਕਾਰਨ ਕਰਨ ਦੀਨ ਕੇ ਦਿਆਲਾ । ਸੀ ਸਤਿਗੁਰੂ ਗੁਰੁ ਅਮਰ ਕ੍ਰਿਪਾਲਾ£ 1031 
ਸੁਧਾ ਸਰੋਵਰ ਪਰਗਟ ਕਾਰਨ । ਆਇਸਾ ਕਰੀ ਸੁ ਜਗਤ ਉਧਾਰਨ । 
ਰਾਮਦਾਸ ਕਉ ਅਸ ਫਰਮਾਯੋ । ਆਦਿ ਕਾਲ ਤੀਰਥ ਹਰਿ ਭਾਯੋ ।। 104। 
ਦੋਹਰ' 
ਇਖਵਾਕ ਭੁਪ ਤੀਰਥ ਰਚਯੌ ਛੁਪਯੋ ਸਮਾਂ ਕਲ ਜਾਨ । 
ਜਾਇ ਪ੍ਰਗਟ ਅੰਬ ਤੁਮ ਕਰੋਂ ਰਾਮਦਾਸ ਸੁਖਮਾਨ । 105 ।। 
ਚੌਪਈ 
ਰਾਮਦਾਸ ਸੁਨ ਮਨਿ ਸੁਖ ਪਾਯੋ । ਅਮਰ ਗੁਰੂ ਕੇ ਪਗ ਸਿਰ ਨਾਯੇ । 
ਲੈ ਨਿਦੇਸ ਇਹ ਠਾਂ ਚਲ ਆਏ । ਗੋਇੰਦਵਾਲ ਤੇ ਮਨ ਹਰਖਾਏ । 106॥ 
ਸਰ ਸੰਤੋਖ ਅਬ ਜਹਾਂ ਸੁਹਾਵੈ । ਸਿੰਸਪਾ ਕੌਠ ਤਾਂਹਿ ਛਬ ਪਾਵੈ । 
ਤਾਕੇ ਦਰ ਪਰ ਆਸਨ ਡਾਰੇ । ਰਾਮਦਾਸ ਗੁਰੁ ਬੋਠ ਮੁਰਾਰ ।। 107 0॥ 


॥ 


%% ਪੰਥੀ ਅਰਜ £ਐ ਤੋਂ ਦ ਖੌਥੀ ਦਇਆਲ 9੭ ਖੌਥੀ ਆਗਯ 


654 ਗੁਰ ਝਿਲ'ਸ ਪਾਤਸ਼ਾਹੀ ੬ 


ਰ ਦੌਹਰਾ 

ਜਦਪਿ [ਸਭਿ|' ਬਿਧ ਜਾਨਤੇ ਤਦਪਿ ਨਰ ਅਨੁਹਾਰ । 

ਸੁਧਾ ਸਰੋਵਰ ਜਾਨ ਕੇ ਖੋਦਨ ਲਗੇ ਸੁਧਾਰ ॥ 108 ॥ 

ਲੰਕ ਸੀਆ ਰਾਵਨ ਹਰੀ ਜਥਾ ਰਾਮ ਸਭ ਜਾਨ । 

ਤਦਪਿ ਕੌਤਕ ਕਰਨ ਹਿਤ ਗਿਰ ਬਨ ਢੂੰਢ ਅਜਾਨ ॥ 109॥। 

ਰ ਚੌਪਈ 

ਜਦਪਿ ਸ੍ਰੀ ਗੁਰੁ ਜਾਨਨਹਾਰੇ । ਖੋਦਣ ਧਰਾ ਲਗੇ ਤਹਿ ਵਾਰੇ । 

ਇਤਨੇ ਮਾਝ ਔਰ ਸੁਨ ਲੀਜੈ । ਕਾਗ ਹੈਸ ਜਿਮ ਸੁਧ ਲਖੀਜੈ । 110 ॥ 

ਮਦਰ ਦੇਸ ਇਕ ਗ੍ਰਾਮ ਸੁਧਾਰਾ । ਪਟੀ ਰਾਜ ਤੁਰਕ ਅਨੁਸਾਰਾ । 

ਤਿਹ ਗ੍ਰਿਹ ਕੈਨਯਾ ਸਾਤ ਉਪਾਈ । ਰੂਪਵੈਤ ਛਬਿ ਕਹੀ ਨ ਜਾਈ ।। 111 ॥ 
ਦੋਹਰਾ 

ਖਟ ਕੇਨਯਾ ਕੋ ਤਾਂਹਿ ਨ੍ਰਿਪ ਕੀਨਾ ਜਬੈ ਵਿਆਹਿ । 

ਸਪਤਮ ਰਹੀ ਕੁਆਰਿ ਤਨ ਉਰਝ ਜਾਂਹਿ ਪਿਖ ਮਾਂਹਿ । 112 ॥ 
ਚੌਪਈ 

ਏਕ ਦਿਵਸ ਸੈਗ ਅਲੀ! ਪਧਾਰੀ । ਸੰਤ ਸਭਾ ਸੁਭ ਅਗ੍ਰ ਨਿਹਾਰੀ ।। 

ਚਰਚਾ ਕਰਹਿ ਪਰਸਪਰ ਸੋਈ । ਰਿਜ਼ਕ ਦੇਤ ਸਭ ਕਉ ਅਤਿ ਸੋਈ ॥ 1131 

ਬਿਨ ਹਰਿ ਔਰ ਨ ਰਾਖਨਹਾਰਾ । ਏਕ ਅਕਾਲ ਕਰੈ ਪ੍ਰਤਿਪਾਰਾ । 

ਰਾਜ ਕੁਮਾਰੀ ਸੁਨਤ ਅਸਿ ਬੈਨਾ । ਭਈ ਸੁਧ ਮਨ ਆਯੋ ਚੈਨਾ। 114।। 
ਦਹਰਾ 

ਛੋਟੀ ਅਪਨੀ ਮਾਇ ਢਿਗ ਬੈਠਤ ਐਸ ਅਲਾਇ । 

ਸਭਨ ਸਾਰ ਹਰਿ ਰਾਖਤਾ ਅਹਿਨਿਸ ਕਰੈ ਸਹਾਇ ॥ 115॥ 
ਚੌਪਈ 

ਖਟ ਕੇਨਯਾ ਮੁਖ ਐਸ ਅਲਾਵਹਿਂ । ਪਿਤਾ ਦੀਆ ਹਮ! ਦਰਬ ਭੋਗਾਵਹਿ । 

ਵਹੁ ਭਾਖਤ ਹਰਿ! ਮੈਕਉ ਦੇਵੈ । ਬਿਨ ਹਿਰ ਸੁਧ ਨ ਕੋਈ ਲੋਫੈ । 116 ॥ 

ਭਗਤ ਸਿੰਘ ਸਤਿਸੋਗ ਸਧਾਰੀ । ਦ੍ਰਿੜ ਪਰਤੀਤਿ ਸੁ ਰਾਜ ਕ੍ਮਾਰੀ । 

ਤਾਂਹਿ ਪਿਤਾ ਜਬ ਏਹ ਸੂਨ ਪਾਯੋ । ਮੌਕਉ ਤਿਆਗ ਯਾਹਿ ਹਰਿ ਭਾਯੋ । 117॥ 
ਦੋਹਰਾ 

ਮੂੜ ਰਾਇ ਜਾਨਤ ਨਹੀ ਸਭ ਘਰ ਹਰਿ ਹੀ ਧਾਰ । 

ਰਾਜ਼ ਮਾਨ? ਨਿਜ ਸੁਤਾ ਕਉ ਕਰਤ ਭਯੋ ਅਸਰਾਰ ।। 118 । 


ਅ ਪੋਥੀ ਵਿਚੋਂ” $ਐ ਪੋਥੀ ਸਖੀ 9ਅ ਪੋਥੀ ਸਭੁ ਕਛ੍ਹ ਪਾਵਹਿ “ਅ ਪੋਥੀ ਪ੍ਰਭੂ _5% ਪੌਥੀ ਮਦ 


ਅਧਿਆਇ ਅਟ/ਰ੍ਵਾਂ ਰ 652 


ਚੌਪਈ 
ਸਕਲ ਸੁਤਾ ਕਉ ਨਿਕਟ ਬੁਲਾਯੋ । ਸੁਨ ਭਾਨਾਂ ਅਸ ਬਚਨ ਅਲਾਯੋ । 
ਕਰਹੁ ਸਤਿ ਤੁਮ ਕਹਿ ਤੇ ਪਾਵਹਿ । ਕਹਹਿੰ ਸੁਤਾ ਹਮ ਤੁਮਰੋ ਖਾਵਹਿੰ ॥ 119 ॥ 
ਸਪਤਮ ਕਹਾ ਮੋਹਿ ਹਰਿ ਦੇਵੈ । ਖਾਂਇ ਦੀਆ ਤਿਹ ਮਹਿ ਸੁਧ ਲੇਵੈ । 
ਮਾਨੀਂ ਰਾਵ ਕ੍ਰੌਧ ਉਪਜਾਯੋਂ । ਤਾਂਹਿ ਸੁਤਾ ਕੋ ਤਬੈ ਭੁਲਾਯੋ ॥ 120 ॥ 
ਦੋਹਰਾ 
ਪਾਟ ਪਟੌਬਰ ਭਾਂਤ ਬਹੁ ਭੌਜਨ ਅਨਿਕ ਪ੍ਰਕਾਰ । 
ਦੇਵੇ ਕੌਨਯਾ ਖਸ਼ਟ ਕਉ ਤਾਂਕੀ ਸੁਧ ਨਹਿ ਸਾਰ।। 121॥ 
ਚੰਪਈ 
ਏਕ ਦਿਵਸ ਭੁਪਤ ਮਨ ਭਾਯੌ । ਨਿਜ ਮਨ ਐਸੇ ਬਯੋਤ ਬਨਾਂਯੋ । 
ਸੁਤਾ ਵਿਆਹਿ ਯਾਹਿ ਤਿਹ ਦੇਵਊ । ਕੁਸਟ ਹੀਨ ਤਨ ਜਹ ਲਖ ਲੋਵਉ ॥122। 
ਕਰਤ ਵਿਚਾਰ ਏਕ ਦਿਸ਼ਟਾਯੋ । ਪਿੰਗਲਾ ਕੁਸਟ ਖੋਦ ਤਨ ਪਾਯੋ । 
ਸੁਤਾ ਵਿਆਹਿ ਤਾਹਿ ਕਉ ਦੀਨੀ । ਕਛੂ ਭੂਪ ਮਨ ਸੌਕ ਨ ਕੀਨੀ ॥ 123 ॥ 
ਦੋਹਰਾ 
ਐਸ ਬੌਨ ਮੁਖ ਸਿਉ ਕਹੈ ਏ ਤੋਰਾ ਭਰਤਾਰ । 
ਤੁਮ ਭਾਖਤ ਹਰਿ ਦੇਇ ਮੋਹਿ ਯਾਹਿ ਕਰੈ ਪ੍ਰਤਿਪਾਰ । 124॥ 
ਚੌਪਈ 
ਤਬ ਕੌਨਿਆ ਅਸ ਬਚਨ ਅਲਾਯੋ । ਸੁਨੋ ਪਿਤਾ ਇਹ ਮਮ ਪਤਿ ਭਾਯੋ । 
ਏ ਮੌਰਾ ਹਰਿ ਮੰਹਿ ਪ੍ਰਤਿਪਾਰੈ । ਨਿਸਚੈ ਖੇਦ£ ਮੌਹਿ ਸਬ ਟਾਰੈ ॥ 125 ॥ 
ਅਸ ਕਹਿ ਖਾਰੇ ਬੀਚ ਬੈਠਾਯੋ । ਕਰ ਬੰਦਨ ਨਿਜ ਸੀਸ ਉਠਾਯੋ । 
ਨਗਰ ਨਗਰ ਪੁਰ ਮਾਂਗ ਅਘਾਵੋ । ਤਾਂਹਿ ਖਵਾਇ ਪਾਛ ਨਿਜ ਖਾਵੈ ।॥ 126 ॥ 
ਦਹਰਾ 
ਜਾਇ ਨਗਰ ਢਿਗ ਰਾਖ ਤਹਿ ਭਿਖਿਆ ਮਾਂਗ ਅਘਾਇ । _ 
ਸਵੈ ਕੁਸ਼ਟ ਕ੍ਰਿਮ ਚਾਲਤੇ ਨੌਰੇ ਕੋਇ ਨ ਜਾਇ ॥ 127॥ 
ਚੰਪਈ 
ਰਾਂਜ ਕੁਮਾਰੀ ਹਰੀ ਸਮ ਜਾਨੋ । ਪਤਿ ਪਰਮੋਸ਼ਰ ਭੇਦ ਨ ਮਾਨੈ । 
ਸਤਿ ਸੈਗਤਿ ਨਿਹਚਾ ਜਿਹਿ ਆਯੋਂ । ਦਯਾਸਿੰਧ ਤਹਿ ਖੇਂਦ ਨ ਪਾਯੌ ।। 128।। 
ਫਿਰਤ ਫਿਰਤ ਇਹ ਠਾਂ ਚਲ ਆਈ । ਭਾਈ ਭਾਨਾ ਸੁਨਹੁ ਤਦਾਈ । 
ਖਾਰਾ ਯਾਹਿ ਬੇਰ ਤਰ ਰਾਖਾ । ਭਿਖਯਾ ਹੇਤਿ ਗਈ ਅਭਿਲਾਖਾ ॥ 129 ॥ 


£% ਪ੍ਥੀ ਮਹਿ “£ ਪੋਥੀ ਕਸਟ 


656 ਗੁਰ ਬਿਲਾਸ ਪਾਤਸ਼ਾਹੀ ੬ 


ਦੌਹਰਾ 
ਨਗਰ ਤੋਗ ਤ੍ਰੀਯਾ ਹੇਰ ਕੈ ਗਈ ਤਹਾਂ ਤਬ ਧਾਇ । 
ਵਿਸਾਖੀ ਪੁਰਬੀ ਦਿਨ ਤਬੈ ਕੌਤਕ ਭਯੋ ਮਹਾਇ ॥ 130 ॥ 
ਚੌਪਈ 
ਯਾਹਿ ਠੱਰ ਛਪੜੀ ਤਬ ਜਾਨੋਂ । ਅੰਮ੍ਰਿਤ ਕੁੰਡ ਤਾਹਿ ਪਹਿਚਾਨ । 
ਉਪਰ ਬਰ ਕਾਗ ਇਕ ਸੋਹੈ । ਆਯੋਂ ਦੁਤੀ ਟੂਕ ਮੁਖ ਜੋਹੈ ॥ 131 ॥ 
ਖੌਸਨ ਲਾਗ ਤਾਂਹਿ ਤੇ ਸੋਈ । ਲਰੇ ਪਰਸਪਰ ਅਤਿ ਰਿਸ ਹੋਈ । 
ਲਰਤ ਲਰਤ ਦੌਈ ਗਿਰ ਪਰੇ । ਛਪੜੀ ਮਧ” ਡੂਬ ਨਿਸਤਰੇ ॥ 132 ॥ 
ਦੌਹਰਾ 
ਉਜਲ ਹੌਸ ਸਰੂਪ ਧਰ ਛੀਰ ਪੰਖ ਸੁਖ ਪਾਇ । 
ਮਾਨਸਰਵਰ ਕੋ ਚਲੇ ਦੋਊ ਹਰਖ ਗੁਨ ਗਾਇ । 133 ॥ 
ਚੌਪਈ 
ਤਿਹ ਪਿੰਗਲ ਇਹੁ ਚਰਿਤ ਨਿਹਾਰਾ । ਕਾਗ ਹੋਇ ਅਤਿ ਹੌਸਿ ਅਪਾਰਾ । 
ਮਨ ਮਹਿ ਐਸੋ ਕੀਨ ਵੀਚਾਰੂ । ਮਹਾਤਮ ਯਾਹਿ ਨੀਰ ਕੌ ਭਾਰੂ ॥ 134 ॥ 
ਕਰੇ ਇਸਨਾਨ ਮੋਹਿ ਸ੍ਰਮ ਜਾਈ । ਰਿੜਤ ਰਿੜਤ ਵਹ ਚਲਯੋ ਤਦਾਈ । 
ਦੋਇ ਅੰਗਰੀ ਘਾਸ ਗਹਾਏ । ਕੀਯੌ ਇਸਨਾਨ ਸੁ ਟੁਬਕੀ ਲਾਏ । 135॥ 
ਦੋਹਰਾ 
ਸੁਧ ਦੇਹ ਹੋਈ ਤਬੈ ਸ਼ੌਦਰ ਰੁਪ ਨਿਹਾਰ । 
ਕਿਧੋ ਬਰਨ ਸੁਰ ਭੂਪ ਹੈ ਸੋਭਤ ਰਾਜ ਕੁਮਾਰ ॥ 136 ॥ 
ਚੌਪਈ, 
ਦੋਇ ਅੰਗਰੀ ਬਾਹਰ ਰਹੀ । ਤਾਂ ਮਹਿ ਕੁਸ਼ਟ ਕਛਕ ਤਬ ਰਹੀ । 
ਅਰ ਦੋਵ ਤਨ ਭਯੋਂ ਸੁ ਤਬਹੀ । ਕੀਨ! ਇਸਨਾਨ ਹਰਖ ਧਰ ਜਬਹੀ।। 1371 
ਵਹੁ ਖਾਰੇ ਕੋ ਪਲਟ ਧਰਾਯੋ । ਉਪਰ ਬੈਠ ਅਧਿਕ ਸੁਖ ਪਾਯੋ । 
ਤਬ ਲੇ ਭਿਖਯਾ ਮਾਂਗ ਸੁ ਆਈ । ਰਾਜ ਕੌਨਯਾ ਦਿਖ ਸੁਕਚਾਈ ।। 138 । 
ਦੋਹਰਾ 
ਮਨ ਮਹਿ ਅਤਿ ਰਿਸ ਧਾਰਿ ਕੇ ਭਾਖੈ ਤਾਂਹਿ ਅਸ ਬੈਨ । 
ਹੋ ਪਾਪੀ ਪਤਿ ਮਾਰ ਮਮ ਬੈਠ ਹਰਖ ਧਰ [ਚੈਨ] ॥ 139 ॥ 
ਚੌਪਈ 
ਜਾ ਹਿਤ ਤੋ ਪਤਿ ਮੋਹਿ ਸੋਘਾਰਾ । ਹੈ ਨਹਿ ਬਨੋ ਤੋਹਿ ਕੀ“ ਦਾਰਾ । 
ਤੋਹਿ ਪਾਪੀ ਬਡ ਪਾਪ ਕਮਾਯੋ । ਮੌਰੇ ਪਤਿ ਪਰਮੇਸੁਰ ਘਾਯੋ ॥ 140 ॥ 


ਅ ਪੋਥੀ ਮਹਿ _ਐਅ ਪੌਥ) ਕੀਓਂ _% ਪੋਥੀ ਵਿਚੋ _9% ਪੋਥੀ ਤੁਮਾਰੀ 


ਅਧਿਆਇ ਅੰਠ”੍ਵਾਂ 627 
॥ ਨਰੋਵਾਰ ॥ ਚੌਪਈ 
ਮੈਂ ਵਹ ਜਾਨ ਸੈਸ ਨਹਿ ਕੀਜੈ । ਨਿਸ਼ਾਨੀ ਪਤੇ ਪੂਛ ਸਭ ਲੀਜੈ । 
ਛਪੜੀ ਕਾਗ ਹੈਸ ਹੋਇ ਨ੍ਰਾਏ । ਕੀਨ ਇਸਨਾਨ ਮੌਰਿ ਦੂਖ ਘਾਏ ॥ 141 ॥ 
ਦੋਹਰਾ 
ਅੰਗਰੀ ਦੋਇ ਪਛਾਨ ਮਮ ਕਹਿਯੋ ਕੁਸ਼ਟ ਤੁਮ ਜਾਨ । 
ਅਬਲਾ ਮਾਨਤ ਨਾਂਹਿ ਕਛ ਸੂਨ ਭਾਨਾ ਰਿਸ ਠਾਨ ॥ 1421 
ਚੌਪਈ 
ਭਯੋ ਸ਼ੌਰ ਹਲਵਾਹ ਤਿਹ ਤਿਹ ਆਏ । ਪ੍ਰਛ ਜਾਟ ਕਿਆ ਸ਼ੋਰ ਮਚਾਏ । 
ਦੁਹੁੰ ਗਾਥ ਅਬਲਾ ਨਰ ਗਾਈ । ਅਪਨੀ ਅਪਨੀ ਸਗਲ ਸੁਨਾਈ ।। 143 ॥ 
ਕਹਾ ਜਾਟ ਹਮ ਭੇਦ ਨਾ ਜਾਨੇ । ਝਗਰਾ ਉਲਟਾ ਤੁਮਹਿ ਮਹਾਨੇ । 
ਰਾਮਦਾਸ ਗੁਰੂ ਇਹ ਨਾਂ ਆਏ । ਵਹੀ ਸਿੰਸਪਾਤਰੂ ਤਰੇ ਸੁਹਾਏ ॥ 144 ॥ 
ਦੋਹਰਾ 
ਖੌਦਤ ਤਹਿ ਠਾਂ ਤਾਲ ਕਉ ਤਹਾਂ ਜਾਹੁ ਤੁਮ ਦੋਇ । 
ਨਿਸਰੈ ਤਮ ਦੌਹਾਨ ਕਾ ਨਿਆਇ ਵਿਚਾਰਹਿਂ ਸੋਇ ।। 145॥ 
ਚੌਪਈ 
ਤਬ ਦੋਈ ਇਹ ਓਰ ਪਧਾਰੇ । ਰਾਮਦਾਸ ਗ੍ਰਰ ਜਾਇ ਨਿਹਾਰੇ ! 
ਆਗੇ ਖੌਦਤ ਮਟੀ ਦਿਸਾਯੋ । ਤਾਂ ਮਹਿ ਜੋਗੀ ਬੈਠ ਸੁਹਾਯੋ । 146 ।। 
ਲਗੀ ਸਮਾਧ ਏਕ ਰਸ ਤਾਂਕੀ । ਦਸਮ ਦੁਆਰ ਬ੍ਰਿਤੀ ਤਹਿ ਵਾਂਕ) । 
ਕਹੀ ਚੋਟ ਮਟੀ ਲਾਗੀ ਜਬਹੀ । ਛੁਟੀ ਸਮਾਧ ਬੋਲ ਵਹੁ ਤਬਹੀ ॥ 147 ॥ 
ਦੌਹਰਾਂ ਨ 
ਕੌ ਹੈ ਖੋਦਤ ਮੋਹਿ ਤਨ ਮਜੂਰ ਠਠਕ ਸੁਨ ਬੰਨ । 
ਦਯਾ ਸਿਧੁ ਗੁਰ ਨਿਕਟ ਹੁਇ ਬੋਲੇ ਬਚ ਸੁਖ ਐਨ ॥ 148 ।। 
ਰ ਚੌਪਈ 
ਕੌ ਤੂੰ ਕਾ ਹਿਤ ਈਹਾਂ? ਬੈਠਾਯੋਂ । ਤਬ ਜੌਗੀ ਅਸ ਬੈਨ ਅਲਾਯੋ । 
ਕੌਨ ਸਮਾ ਤਮ ਕੌਨ ਉਦਾਰੇ । ਤਬ ਗੁਰ ਸੁੰਦਰ ਬੌਨਿ ਉਚਾਰੇ ॥ 149 ॥ 
ਕਲਜਗ ਸਮਾ ਅਮਰ ਗੁਰ ਦਾਸ । ਮੋ ਕਉ ਜਾਨੀ ਹੀਏ ਸੁ ਹੁਲਾਸ । 
ਰਾਮਦਾਸ ਮਮ ਨਾਮ ਭਣਿਜੈ । ਜੌਗੀ ਕਹਾ ਬੈਨ ਸੁਨ ਲਿਜੰ ॥ 1500 _ 
ਦੋਹਰਾ 
ਕਲ ਕੀ ਪਵਨ ਨ ਲਾਇ ਮਮ ਮੌਰੋ ਪ੍ਰਸ਼ਨ ਸੁਨਾਂਇ । 
ਇਹੁ ਜਗ ਝੂਠ ਕਿ ਸਾਚ ਹੈ ਸੰਤੋਖ ਕੌਸ ਬਿਧਿ ਪਾਇ ॥ 151 ।। 


4ਦ ਪੌਥ ਕਿਸਾਨ “£ਅ ਪੌਥੀ ਇਹ ਠਾਂ “ਦ ਪੌਥੀ ਹਮ 


658 ਗੁਰ ਬਿਲਾਸ ਪਾਤਸ਼ਾਹੀ ੬ 


ਚੰਪਈ 
ਸ੍ਰੀ ਗੁਰ ਕਹਾ ਜਗਤ ਇਮ ਗਾਯੋ । ਮ੍ਰਿਗ ਤ੍ਰਿਸ਼ਨਾ ਜਿਮ ਨੀਰ ਲਖਾਯੋ । 
ਗੰਧ੍ਰਥ ਨਗਰ ਧੂੰਮ [ਗ੍ਰਹਿ]! ਜੈਸੇ । ਜਗਤ ਝ੍ਰਠ ਜਾਨੋਂ ਤੁਮ ਐਸੇ ॥ 1521 
ਤੀਨ ਕਾਲ ਜਿਹ ਬਾਂਧ ਨ ਹੋਈ । ਤਥਾਂ ਸਤਿ ਹਰਿ ਜਨ ਦੁਖ ਖੋਈ । 
ਨਾਮ ਸਤਿ ਹਰਿ ਕੇ ਜਨ ਧਿਆਵਹਿ । ਸਤਿ ਸੌਤੋਖ ਰਿਦੇ ਤਿਹ ਆਵਹਿ । 153। 
ਰ ਦਾ 
ਸੰਤੌਖ ਨ ਹੋਵੈ ਨਾਮ ਬਿਨ ਤੀਨ ਲੌਕ” ਕਉ ਰਾਜ। 
ਬਾਂਢੇ ਤ੍ਰਿਸ਼ਨਾ ਅਧਿਕ ਹੀ ਕਰੇ ਜਨਮ ਕਿਹ ਕਾਜ ॥ 154॥ 
ਚੌਪਈ 
ਇਹ ਸੋਤੋਖ ਨਾਮ ਕੋ ਮਾਹੀ” । ਬਾਲਮੀਕ ਸਿਵ ਨਾਮ ਸਲਾਹੀ । 
ਸਨ ਜੋਗੀ ਮਨ ਅਨੰਦ ਧਰਾਯੋ । ਪਟ ਉਘਾਰ ਗੁਰ ਦਰਸਨ ਪਾਯੋ ॥ 155 ।। 
ਚਰਨ ਲਾਗ ਨਿਜ ਬਾਤ ਅਲਾਈ । ਕੁੰਭ ਜੌਨ ਕਾ ਦਾਸ ਕਹਾਈ । 
ਗੁਰ ਕੀ ਸੋਵਾ ਕਰੋ ਅਪਾਰਾ । ਜਬ ਪ੍ਰਭ ਭਏ ਰਾਮ ਅੰਤਾਰਾ?॥ 156 ॥ 
ਰ ਦੌਹਰਾ 
ਪਿਤਾ ਬੈਨ ਕਰ ਬਨ ਅਏ ਲੀਏ ਕ੍ਰਾਤ ਸੀਆ ਸੰਗ । 
ਦਰਸ਼ਨ ਹਿਤ ਆਗੇ ਧਯੋਂ ਮਿਲੋ ਸਦਨ ਸਰਭੌਗ । 157 ॥ 
ਚੰਪਈ 
ਨਮੌ ਨਮੌ ਕਰ ਦਰਸ਼ਨ ਪਾਯੋ । ਤਬ ਹਉ ਐਸੇ ਬਚਨ ਅਲਾਯੋ । 
ਕਹਾ ਰਾਮ ਅਸ ਭ੍ਰਮ ਨਹਿ ਗਯੋਂ । ਉਤ ਪ੍ਰਤਿ ਉਤ ਬਹੁ ਭਯੋ । 158 ।। 
ਤਬ ਸ੍ਰੀ ਰਾਮ ਐਸ ਬਚ ਗਾਏ । ਤੁਮਰੇ ਮਨ ਅਤਸੈ ਭ੍ਰਮ ਪਾਏ । 
ਦੀਨ ਬਤਾਇ ਮੰਹਿ ਇਹ ਥਾਨਾ । ਭਾਖਯੋ ਲਾਵਹੁ ਯਾਹਿ ਧਯਾਨਾ । 159।। 
ਦੋਹਰਾ _ 
ਕਲਜੁਗ ਮਹਿ ਧਰ ਦੇਹ ਕਉ ਮੇਟੈ ਭਮ ਸੁ ਤੁਹਾਰ । 
ਰਾਮ ਦਾਸ ਗੁਰ ਨਾਮ ਧਰ ਤੀਰਥ ਪ੍ਰਗਟ ਸੁਧਾਰ ।। 160 ॥ 
ਰਾਮ ਨਾਮ ਮੌਰੋ ਅਬੋ ਰਾਮਦਾਸ ਕਹਿ ਸੋਇ । 
ਗੁਰੂ ਕਹਾਵੈ ਜਗਤ ਕਾ ਸੁਨੋ ਪ੍ਰਭੂ ਤਮ ਓਇ । 161 ॥ 
ਚੌਪਈ 
ਤਾਂਤੇ ਹੇ ਗੁਰ ਭਰਮ ਨਿਵਾਰਾ । ਤੁਮਹੀ ਧਰਾ ਰਾਮ ਅਵਤਾਰਾਂ । 
ਦੀਨ ਸੋਤੌਖ ਮੌਹਿ ਕਉ ਭਾਰੀ । ਤਾਂਤੇ ਤੀਰਥ ਰਚਉਂ ਮੁਰਾਰੀ॥ 1620 
ਧਰ ਸੰਤੇਖਸਰ ਯਾ ਕਾ ਨਾਮਾ । ਮਨਸਾ” ਪੁਰਨ ਕਰਹਹਿੰ ਕਾਮਾ । 
ਅਸ ਕਹਿ ਜੌਗੀ ਪ੍ਰਾਨ ਬਿਲਾਏ । ਦਯਾ ਸਿੰਧ ਅਸ ਕੀਨ ਤਦਾਏ ॥ 163 ॥ 


੪੪ ਪੌਥੀ ਵਿਚੋਂ “ਅ ਪੋਥੀ) ਭਵਨ “ਅ ਪੌਥ) ਅਵਤ/ਰ ਦ ਪੌਥੀ ਅਉਤ!ਹ/ “ਦੁ ਪੌਥੀ ਇਛਾ 


ਅਧਿਆਇ ਅਨਾਂਰ੍ਹਵਾਂ 659 


ਦੋਹਰਾ 
ਤਾਂਹਿ ਠੌਰ ਤਹਿੰ ਦਾਬ ਕੈ ਮਿਟੀ ਸ ਦਈ ਅਪਾਰ । 
ਧਰ ਸੰਤੌਖ ਸਰ ਨਾਮ ਤਹਿੰ ਕੀਨਾ ਬਚਨ ਉਦਾਰ ॥ 164। 
ਚੌਪਈ 
ਸਮਾ ਪਾਇ ਪਕਾ ਬਨ ਜਾਵੈ । ਲਹੈ ਚਾਰ ਫਲ ਜੋ ਨਰ ਨ੍ਹਾਵੈ । 
ਸੁਨ ਭਾਨਾ ਇਤਨੇ ਮੋ ਆਈ । ਝਗਰਤ ਪਤਿ ਸਿਉ ਤਿ੍‌ਯਾ ਸੁਹਾਈ ॥ 165 ॥ 
ਨਿਜ ਨਿਜ ਬਾਤ ਦੂਹੂੰ ਕਹਿ' ਦੀਨੀ । ਕਰ ਧਿਆਨ ਗੁਰ ਸਭ ਚਿਤ ਚੀਨੀ । 
ਸੁਰ ਤਰੂ ਸਮਾ ਸਿੰਸਪਾ ਜਾਨੋਂ । ਜਿਹ ਤਰੂ ਸੀ ਗੁਰ ਆਸਨ ਠਾਨੋ ॥ 166 ॥ 
ਦੌਹਰਾ 
ਕਰੋ ਦਰਸ ਜੋ ਤਾਹਿ ਕਾ ਮਨ ਬਾਛਤ ਫਲ ਪਾਇ । 
_ਦਯਾ ਸਿੰਧ ਤਹਿ ਤੇ ਉਠੇ ਦਾਸ ਕਵੀ ਬਲ ਜਾਇ ॥ 167॥ 
ਰ ਚੰਪਈ 
ਸ੍ਰੀ ਮੁਖ ਤੇ ਭਾਖੇ ਬਚ ਐਸੇ । ਤਹਿ ਠਾਂ ਚਲੋ ਦੇਖ ਹਮ ਕੌਸੇ । 
ਸੁਨਿ ਭਾਨਾ ਇਹ ਨਾਂ ਗੁਰ ਆਏ । ਲਘੁ ਛਪੜੀ ਦਿਖ ਕੈ ਹਰਖਾਏ ॥ 168 ॥ 
ਤਿਹ ਨਰ ਕਉ ਅਸ ਬਾਤ ਅਲਾਈ । ਜੌ ਅੰਗੁਰੀ ਤੁਮ ਦੂਰ ਰਹਾਈ । 
ਬੋਰੌ ਸੋਇ ਬੌਰ ਤਹਿ ਤਬਹੀ । ਭਈ ਸੁਧ ਮਜਨ ਕਰ ਜਬਹੀ ॥ 169 ॥ 
ਦੋਹਰਾ 
ਬਡ ਅਨੰਦ ਸਤਿਗੂਰ ਕੀਓ ਹਮ ਢੂੰਢਤ ਥੇ ਜਾਹਿ । 
ਸੁਧਾ ਕੁੰਡ ਇਹ ਪਾਇਓ ਜਿਹ ਦਰਸ਼ਨ! ਅਘ ਜਾਇ ॥ 170 । 
ਚੰਪਈ 
ਸੀ ਗੁਰ ਕਹਾ ਭੇਦ ਨਹਿ ਕੌਈ । ਨਿਸਚੈ ਪਤਿ ਤੁਮਰਾ ਇਹ ਹੋਈ । 
ਤੁਮਰੇ [ਪਤਿ[” ਤੀਰਥ ਕੇ ਨ੍ ਰਾਇ । ਭਯੋ ਸੁਧ ਤਨ ਖੇਦ ਮਿਟਾਏ ।। 171 ॥ 
ਸੁਨਤ ਨਾਰਿ ਮਨ ਮਹਿ ਸੁਖ ਪਾਯੋ । ਜਹਿ ਪਿਤ ਥਾ ਤਿਹ ਮਨੂਜ ਪਠਾਯੋਂ । 
ਸ੍ਰੀ ਗੁਰ ਚਰਨ ਆਨ ਸਿਰ ਨਾਯੌ । ਸਭ ਬ੍ਰਿਤੰਤ ਤਿਹ ਅਗ ਸੁਨਾਯੋ ॥ 172 ।। 
ਦੋਹਰਾ 
ਤੌਹਿ ਸੁਤਾ ਬਡ ਭਾਗ ਹੈ ਅਧਿਕ ਸੀਲ ਕੀ .ਖਾਨ । 
ਜਾਕੇ ਸਤਿ ਪਤਿ ਸੁਧ ਕਰਯੋਂ ਯਾਹਿ ਮਹਾਤਮ ਆਨ ।। 173 । 
ਚੌਪਈ 
ਪਤਿ ਜੁਤ ਸੁਤਾ ਭੂਪ ਲੈ ਗਯੋਂ । ਅਪਨਾ ਰਾਜ ਸਭੀ ਤਿਨ ਦੋਂ । 
ਤਪ ਹਿਤ ਗਯੋ ਆਪ ਬਨ ਮਾਹੀ” । ਭਗਤ ਸਿੰਘ ਹਰਿ ਗਤਿ ਬਡ ਆਹੀ” ।।174। 


੪ ਪੋਥੀ ਦਸ % ਪੋਥੀ ਪਾਪ ਕਲਾਇ 9% ਪੌਥ) ਵਿਚੋ 


660 ਗਰ ਬਿਲਾਸ ਪਾਂਤਸ਼'ਹੀ ੬ 


ਰਾਮਦਾਸ ਗੁਰੁ ਟਹਿਲ ਕਰਾਂਹੀ । ਸੁਨਿ ਭਾਨਾ ਮਨ ਮੈ ਸੂਖ ਪਾਹੀ । 
ਪ੍ਰਰਨ ਤਾਲ ਖਟਾਯੋ ਐਸੇ । ਸੁੰਦਰ ਅਮੀ ਮਾਨਸਰ' ਜੌਸੇ ॥ 175 ।। 
ਦੇਹਰਾ 
ਅਮਰਦਾਸ ਗੁਰ ਨਾਮ ਪਰ ਧਰਿਯੋ ਨਾਮ ਸੁਖਦਾਇ । 
ਅੰਮ੍ਰਿਤਸਰ ਮਧ ਜੌਤ ਤਬ ਅਪਨੀ ਧਰੀ ਤਦਾਇ ॥ 176 ॥ 
ਰ੍ ਚੌਪਈ 
ਭਗਤ ਸਿੰਘ ਸੁਨ ਪ੍ਰਸ਼ਨ ਅਲਾਯੋ । ਹੈ ਗੁਰੁ ਮੇਰੇ ਮਨ ਭ੍ਰਮ ਪਾਯੋ । 
ਤਮ ਨਿਜ ਮੁਖ ਸੇ ਐਸ ਅਲਾਇ । ਰਾਮ ਦਾਸ ਗੁਰ ਕੀਨ ਨਯਾਇ ।। 177 ॥ 
ਅੰਮ੍ਰਿਤਸਰ ਪੁਰ ਨਾਮ ਧਰਾਯੋ । ਹੇ ਗੁਰੁ ਮੋਰੇ ਮਨ ਭ੍ਰਮ ਪਾਯੋ । 
ਗੁਰੁ ਅਰਜਨ ਤਿੰਹ ਰਾਰ ਮਿਟਾਈ । ਧਰਿਓ ਨਾਮ ਇਹੁ ਅਟਲ ਕਰਾਈ ॥ 178 ॥ 
ਰ ਦੋਹਰਾ 
ਹੇ ਗੁਰ ਮੇਰੇ ਮਨ ਵਿਖੇ ਏ ਭ੍ਰਮ ਭਯੋਂ ਨਿਵਾਰ । 
ਮਨੀ ਸਿੰਘ ਸੁਖ ਪਾਇਕੈ ਐਸੇ ਕੀਨ ਉਚਾਰ ।1 179 ॥। 
ਰ ਚੌਪਈ 
ਬਾਤ ਜਥਾਰਥ' ਸੋਈ ਜਾਨੋ । ਸਬਦ ਪ੍ਰਮਾਨ ਜਾਂਹਿ ਮੈ ਮਾਨੋ । 
ਤਾ ਮੈ ਕਹੈ ਪ੍ਰਮਾਨ ਨ ਕੋਈ । ਪ੍ਰਗਟ ਪ੍ਰਮਾਨ ਯਾਂਹਿ ਮੈ ਜੋਈ ।। 180 ॥ 
ਜਬੈ ਰਾਰ ਤਿੰਹ ਦਈ ਮਿਟਾਏਂ । ਮੁਖ ਤੇ ਐਸੇ ਸਬਦ ਅਲਾਇ । 
ਰਾਗ ਗੁਜਰੀ ਮੋ ਬਿਬ ਜਾਨੋ । ਭਗਤ ਸਿੰਘ ਪ੍ਰਮਾਨ ਬਖਾਨ ।। 181 । 
ਦੋਹਰਾ 
ਭਗਤ ਸਿੰਘ ਬਿਨਤੀ ਕਰੀ ਕਹੋ ਅਰਥ ਤਹਿੰ ਖੌਰ । 
ਮਨੀ ਸਿੰਘ ਕਹਿ ਅਰਥ ਇਹ ਸੁਨੋ ਮਾਨ ਬਚ ਮੰਰ।। 182 ॥ 
ਚੌਪਦੀ 
ਰਾਮਦਾਸ ਗੁਰ ਸਬਦ ਉਚਾਰਾ । ਗੋਬਿੰਦ ਪ੍ਰੀਤਮ ਰਾਮ ਹਮਾਰਾ । 
ਸਤ ਸੈਗਤ ਕੀ ਜਬ ਸੁਧਿ ਆਵੈ । ਪ੍ਰਾਨੀ ਜਪਿ ਹਰਿ ਦਾਨ ਦਿਵਾਵੈ ॥ 183 ।। 
ਭਾਈ ਮਮਾਂ ਮਨ ਗੌਬਿੰਦ ਮੋਹਿਯੋ । ਗੋਬਿੰਦ ਗੁਨ ਸਤਿ ਸੰਗਤਿ,ਸੋਹਿਯੋਂ । 
ਸੁਖ ਸਾਗਰ ਹਰਿ ਭਗਤਿ ਸੁ ਪਾਵੈ । ਪ੍ਰਾਨੀ ਜਪ ਹਰਿ ਦਾਨ ਦਿਵਾਵੈ ।। 184 ॥ 
ਰ ਦੋਹਰਾ 
ਜਨ ਕੋ ਨਾਮ ਅਧਾਰ ਹੈ ਸੋਹਿਤ ਨਾਮੈ ਸਾਰ । 
ਭਾਗ ਹੀਨ ਸੁਨਿ ਦੁਰਮਤੀ ਨਾਮ ਸੈਗ ਰਿਸ ਧਾਰ॥ 182 ॥ 





1੪ ਪੋਥੀ ਸਰੌਵਰ “ਅ ਤੋਂ ਏ ਪੰਥੀ ਪ੍ਰਭੁ $ਏ ਪੋਥੀ ਮਰੋ ਲਾ ਸਾ 


` ਅਧਿਆਇ ਅਨਾਰ੍ਹਵਾਂ 661 
ਚੌਪਈ 
`_ ਕਉਆ ਸਯਾਮ! ਨੀਚ ਮਤ ਹੋਈ । ਅੰਮ੍ਰਿਤਸਰ ਗੁਰੁ ਤਾਹਿ ਕਰੋਈ । 
ਬਿਗਸੈ ਖਾਇ ਪਰੀਖ ਮਲੀਨਾ । ਸਤਿਗੁਰ ਦਯਾ? ਦਾਨ ਕਰ ਦੀਨਾ।॥ 186॥ 
ਅੰਮ੍ਰਿਤਸਰ ਤਾਂਤੇ ਧਰ ਨਾਮਾ । ਤਬ ਗੁਰੁ ਐਸੇ ਸਤਿ ਬਖਾਨਾ । 
ਜਿਤ ਨ੍ਰਾਤੇ ਹੁਇ ਸੁਧ ਸਰੀਰਾ । ਕਾਗਹਿ ਹੰਸ ਸ ਹੋਇ ਸਰੀਰਾ ।। 187। 
੯ ਹਰਾ 
ਨਾਨਕ ਤੇ ਜਨ ਧੰਨ ਹਰਿ ਵਡਭਾਗੀ ਵਡ ਭਾਲ । 
ਨਾਮ ਰਿਦੇ ਗੁਰੁ ਮਤ ਲਿਯੋਂ ਅਮੀ ਖੋਇ ਮਲ ਤਾਲ ॥ 188 ।। 
ਚੌਪਈ 
ਭਗਤ ਸਿੰਘ ਪ੍ਰਮਾਨ ਉਚਾਰਾ । ਰਾਮਦਾਸ ਗੁਰ ਮੁਖਹੁ ਉਚਾਰਾ । 
ਤਾਂਤੇ ਸ੍ਰੀ ਗੁਰੁ ਰਾਰ ਮਿਟਾਈ । ਅੰਮ੍ਰਿਤਸਰ ਯਹਿ ਨਾਮ ਧਰਾਈ ।। 189 ॥ 
ਔਰ ਬਾਤ ਸੁਨ ਲੀਜੇ ਪਯਾਰੇ । ਗੁਰੂ ਅਰਜੁਨ ਜੇ ਸ਼ਬਦ ਉਚਾਰੇ । 
ਨਾਮ ਧਰਿਯੋਂ ਗੁਰੁ ਰਾਮਦਾਸ ਕਰ । ਸੰਤ ਸੁਨੋ ਰਾਮ ਦਾਸ ਸਰੋਵਰ ।। 190॥ 
ਦੋਹਰਾ 
ਰਾਮਦਾਸ ਸਰ ਨਾਮ ਧਰ ਗੁਰੂ ਅਰਜਨ ਸੁਖ ਪਾਇ । 
ਦੇਖਹੁ ਸੀ ਗੁਰ ਗ੍ਰਿੱਥ ਹੈ“ ਜੇਤਕ ਸਬਦ ਅਲਾਇ ।। 191। 
ਦਹਰਾ 
ਰਾਮਦਾਸ ਗੁਰੁ ਸ਼ਬਦ ਜੇ ਮੁਖ ਸਿਉ ਕੀਨ ਉਚਾਰ । 
ਅੰਮ੍ਰਿਤਸਰ ਤਿੰਹ ਨਾਮ ਧਰ ਸ੍ਰ ਗੁਰੂ ਗ੍ਰੰਥ ਮਝਾਰ ।/ 192।। 


_ਤਾਂਤੇ ਸਮਝ ਰਾਤ ਏ$ ਭਾਈ । ਨ << ਗੁਰੁ ਰਾਰ ਮਿਟਾਈ । 
ਸੁਨਿ ਭਾਨਾ ਭਾਖੀ ਬਚ ਜੈਸੇ । ਮਜਨ ਕਰਤ ਹੈਸ ਹੁਇ ਐਸੇ ॥ 1931) 
ਤਾਂਤੇ ਇਹ ਦੁਖ ਭੌਜਨੀ ਨਾਮਾ । ਰਾਮਦਾਸ ਗੁਰੁ ਧਰ ਸੁਖ ਧਾਮਾ । 
ਗੈਗ ਪ੍ਰਿਯਾਗ ਗੌਮਤੀ ਨ੍ਰਾਏ । ਤਥਾ ਨਾਇ ਇਹ ਸਭ ਅਘ ਘਾਏ । 194॥ 
ਸਾਹਿਬ ਭਾਨੇ ਆਨੰਦ ਪਾਯੋ । ਧੌਨ ਧੰਨ ਸਰ ਗੁਰੂ ਕਉ” ਗਾਯੋਂ । 
ਸਾਧੂ ਆਦਿ ਸੁਨਤ ਸੁਖ ਪਾਇ । ਕਰਿ ਬੰਦਨ ਗੁਰ ਪਗ ਲਪਟਾਇ ॥ 195 ।। 


ਦੋਹਰਾ 
ਭਗਤ ਸਿੰਘ ਕੀਨਾ ਤਬੈ ਹਰਿ ਗੋਬਿੰਦ ਇਸਨਾਨ । 


ਪੁਨ ਮਜਨ ਸਭਹਨ ਕੀਓ ਸਰ ਗੁਰ ਕਰਿ ਬਹੁ “ਦਾਨ ॥ 196 [| 


ਰ ਚੌਪਈ 
ਗੁਰੁ ਮੌਤ ਜਪ ਧਿਆਨ ਮੰਹ੍ਰਤ । ਬਲਿ ਬਲਿ ਹੌਤ ਪੌਖ ਕਵਿ ਸੁਰਤ । 


ਚਰਚਾ ਕਰਤ ਆਏ ਦਰਬਾਰ । ਕੀਨ ਪਰਕਰਮਾ ਬਦਨਾ ਧਾਰ।। 197॥ 
ਅ ਪੋਥੀ ਕਾਲਾਂ “ ਪੋਥ] ਮਯ ਐਅ ਪੋਥੀ ਝਗੜ “ਅ ਪੋਥ) ਮਹ %੪ ਪੋਥ) ਮ, $% ਤੋਂ ਏ ਪੋਥੀ ਮਖ਼ਹ 
ਅਲਾਯੋ 


662 ਗੁਰ ਬਿਲ'ਸ ਪਾਤਸ਼ਾਹੀ ੬ 


ਦੋਹਰਾ 
ਅਰਧ ਜਾਮ ਦਿਨ ਤਬ ਅਯੋਂ ਤਖਤ ਬਿਰਾਜੇ ਆਇ ।। _ 
ਸੁਧਾ ਸਰੋਵਰ ਪੂਰ ਕਥ ਦਾਸ ਕਵੀ ਬਲਿ ਜਾਇ ॥ 198॥ 
ਚੌਪਈ 
ਭਗਤ ਸਿੰਘ ਗੁਰ ਚਰਿਤ ਅਪਾਰਾ । ਨਿਤ ਨ੍ਰਤਨ ਕਰ ਅਨਿਕ ਪ੍ਰਕਾਰਾ । 
ਕੁਛ ਪ੍ਰਸੰਗ ਤੁਮ ਅਗ੍ਰ ਉਚਾਰੂੰ । ਐਸੇ ਕੌਤਕ ਮੌ ਕਉ ਸਾਰੂੰ॥ 199 ॥ 
ਹਰਿ ਗੌਵਿੰਦ ਅਵਤਾਰ ਭਯੋਂ ਜਗ । ਜਾਸ ਚਰਿਤ ਸਨ ਜੀਵ ਕਾਲ ਠਗ । 
ਨੇਤਿ ਨੌਤਿ ਜਹਿ ਬੇਦ ਅਲਾਵੋ । ਕਹੈ" ਤਛ ਹਮ ਕੌਸੋ ਪਾਵੈ । 200 ।। 
ਦੋਹਰਾ 
ਜਨਮ ਉਧਾਰਨ ਕਾਰਨੇ ਸਿੰਧ ਚਰਿਤ ਗਰ ਜਾਨ । 
ਕਹੈ ਬੂੰਦ ਜਿਮ ਬੁਧ ਬਲਿ ਸੀ ਗੁਰੁ ਚਰਿਤ ਨਿਧਾਨ ॥ 201 ॥ 
ਚੌਪਈ 
ਭਗਤ ਸਿੰਘ ਤਬ ਹਾੜ ਬਿਤਾਯੋ । ਨੀਮ ਸਕਲ ਧਰ ਮੈਗਲ ਛਾਯੋ । 
ਸੁਨ ਸੇਤ ਤਕ ਬਰਖਾ ਹੋਈ । ਗੋ ਧਰਨੀ ਸਗਲਾ ਸ੍ਰਮ ਖੋਈ ॥ 202 ॥ 
ਏਕ ਦਿਵਸ ਸੁਖ ਸਿੰਧ ਕ੍ਰਿਪਾਲਾ । ਬੈਠੇ ਆਨੰਦ ਧਾਰ ਦਇਆਲਾ । 
ਸਾਹਿਬ ਭਾਨੇਂ ਬਿਨਤ ਉਚਾਰੀ । ਸੁਨਹੁ ਪ੍ਰਭੁ ਜੀ ਇਛ ਹਮਾਰੀ ॥ 203 ॥ 
ਦੋਹਰਾ 
ਜਹਾਂ ਬੀਤ ਸਤਿਗੁਰ ਕਹੀ ਮਮ ਪਿਤ ਜਹਾਂ ਰਹਾਇ 
ਤਿਹ ਠਾਂ ਦਰਸ ਕਰਾਈਏ ਦਾਸ ਪ੍ਰਭੁ ਸੁਖਦਾਇ' ।। 204।। 
ਸਾਹਿਬ ਭਾਨ ਕੀ ਬਿਨੰ” ਸੁਨਤ ਗੁਰੂ ਸੁਖ ਧਾਰ । 
ਸਾਧੂ ਆਦਿਕ ਸੌਗਿ ਲੈ ਤਤ ਛਿੰਨ ਭਏ ਤਿਆਰ ॥ 205 ॥ 
ਸਵੇਯਾ 
ਜਾਨ ਭਲੋ ਜੜ ਪਯਾਨ ਕੀਓ ਗੁਰੁ ਸਾਧ ਗੁਰਦਾਸ ਹੁਲਾਸ ਧਰਾਏ । 
ਹੇਤ ਸ਼ਿਕਾਰ ਕੇ ਸਾਥ ਲੀਏ ਸਭ ਮਹਾਬਲਿ ਸੂਰ [ਆਨੰਦ ਤਦਾਏ]9 
ਜਾਇਕੌ ਦਰਸ ਕੀਓ ਤਿਹ ਠਾਂ ਹਰਿ ਜਾ ਸੁਭ ਬਾਸ ਕਰੀਰ ਸਹਾਏ । 
ਧਰ ਭੇਟ ਬਿਨ ਸੁਖ ਸਾਗਰ ਬਦਨ ਕੀਨ ਤਬੈ ਸਭ ਹੀ ਹਰਖਾਏ ।। 206 । 
ਦੋਹਰਾ 
ਭਾਨੇ ਆਨੌਦ ਬਹੁ ਕੀਓ ਸਾਧ ਬਿਨਤਿ ਉਚਾਰ। 
ਅਮਰ ਗੁਰੁ ਕਾਹਿ ਤੇ ਅਏ ਇਹ ਠਾਂ ਕਹੋ ਮੁਰਾਰ । 207 ।। 


ਅ ਪੋਥੀ ਸੁਖ ਪਾਇ £ਅ ਪੌਥੀ ਅਰਜ $ਅ ਪ੍ੌਥੀ ਵਿਚੋਂ” 


ਅਧਿਆਇ ਅਠਾਜ੍ਵਾਂ 663 


ਸੀ ਗੁਰੁ ਭਾਈ ਕਉ ਕਹਾ ਦੀਜੈ ਕਥਾ ਸੁਨਾਇ ॥ 
ਆਦਿ ਅੱਤ ਸਭ ਹੀ ਕਹੋ ਭਾਈ ਕਥਾ ਤਦਾਇ ।। 208 ॥ 
ਚੌਪਈ 
ਭਗਤ ਸਿੰਘ ਹਉ” ਪਾਛ ਅਲਾਈ । ਸਗਲ ਗਾਥ ਤਉ ਕਉ ਸੁਖਦਾਈ । 
ਸਭਹਨ ਦਰਸ ਸੰਤ ਕਾ ਪਾਯੋ । ਭਾਨੇ ਆਦਿ ਸੁ ਹਰਖ ਧਰਾਯੌ ॥ 209 ॥ 
ਸਾਧੂ ਸੁਨਤ ਕਥਾ ਸੁਖ ਪਾਇ । ਦਯਾ ਸਿੰਧ ਕਛ ਕਾਲ ਬਸਾਇ । 
ਕਰ ਖੰਦਨ ਤਬ ਕੀਨ ਪਯਾਨਾ । ਬੀੜ ਓਰ ਗੁਰ ਕਿਪਾ ਨਿਧਾਨਾ ॥ 210 ॥ 
ਸਾ ਦੋਹਰਾ 
ਚਰਚਾ ਕਰ ਬਹੁ ਪੰਥ ਮਹਿ ਪਹੁੰਚੇ ਤਿਹ ਠਾਂ ਜਾਇ । 
ਦਰਸ ਬੀੜ ਜਬਹੀ ਕੀਓ ਅਤਿ ਅਨੰਦ ਮਨ ਪਾਇ । 211। 
ਚੌਪਈ 
ਸਾਹਿਬ ਭਾਨੇ ਦਰਸ਼ਨ ਪਾਯੋ । ਅਤਿਹ ਨਿਵੜ ਤਰ ਫਲ ਸੁਹਾਯੋ । 
ਭਾਈ ਕਉ ਗੁਰਿ ਕਹਾ ਸੁਨਾਇ । ਸਾਹਿਬ ਬਢਾ ਕਹਾਂ ਬਸਾਇ ॥ 212।। 
ਭਾਈ ਹਰਖਤ ਠਂਰ ਬਤਾਈ । ਝੁਗੀ ਰਚੀ ਜਹਾ ਸੁਖਦਾਈ । 
ਸਰੀ ਗੁਰ ਸਭ ਕਉ ਐਸ ਸੁਨਾਯੋ । ਰਚਓ ਸਥਾਨ ਈਹਾਂ ਸੁਖਦਾਯੋ ।। 213 । 
ਦੋਹਰ! 
ਭਾਈ ਭਾਨੇ ਜਤ ਗੁਰੁ ਅਤਿ ਆਨੰਦ ਮਨ ਪਾਇ । 
ਸਾਹਿਬ ਭਾਨੇ ਠੌਰ ਜਹਿ ਮੌਜੀ ਤਹਾਂ ਬਨਾਇ ॥ 2141 
ਚੌਪਈ 
ਬੁਢੇ ਸਮ ਪੁੰਨ ਜਾਨ ਸਥਾਨਾ । ਦਯਾ ਸਿੰਧ ਗੁਰ ਬੈਦਨ ਠਾਨਾ । 
ਸਾਹਿਬ ਭਾਨੇ ਬਦਨ ਧਾਰੀ । ਹਰਖ ਸਭਨ ਪੁਨ ਬਿਨਤ ਉਚਾਰੀ 1 215। 
ਪੁਨ ਭਾਨੇਂ ਅਸ ਬਿਨਤਿ ਅਲਾਈ । ਬੀੜ ਕਥਾ ਪੂਛੀ ਮਨ ਲਾਈ । 
ਆਦਿ ਅੰਤ ਗੁਰ ਤਬੈ ਸੁਨਾਈ । ਅਕਬਰ ਫੜੇ ਜੈਸ ਬਿਧ ਪਾਈ ॥ 216।। 
ਦੌਹਰਾ 
ਭਗਤ ਸਿੰਘ ਸਭਹੀ ਕਥਾ ਤੋਂ ਕਉ ਪਾਂਛ ਸੁਨਾਇ । 
ਸਾਹਿਬ ਭਾਨੇ ਸੁਨਤ ਹੀ ਮਨਾਂ ਮਹਿ ਆਨੰਦਾਂ ਪਾਇ ।। 217। 
ਚੌਪਈ 
ਸ੍ਰ ਸਤਿਗੁਰ ਤਹਿ ਭੌਜ ਕਰਾਯੋਂ । ਭਾਂਤ ਭਾਂਤ ਸਭ ਕੇ ਮਨ ਭਾਯੋਂ । 
ਕਰ ਭੋਜਨ ਕੀਨਾ ਬਿਸਰਾਮ਼ਾ । ਦਯਾ ਸਿੰਧ ਸ੍ਰੀ ਗੁਰ ਸੁਖ ਧਾਮਾ ॥ 218 ॥ 





“% ਪੌਥੀ ਮਨਹਿ ਹਰਖ ਝਹੁ 


664 ਗੁਰ ਬਿਲਾਸ ਧਾਤਸ਼ਹੀ ੬ 


ਜਬੈ ਜਾਮ ਦਿਨ ਆਨਿ ਰਹਾਯੋਂ । ਸ੍ਰੀ ਗੁਰੁ ਮਨ ਮੈ ਆਨੰਦ ਪਾਯੋ । 
ਸਭੀ ਸੋਚ ਮਜਨ ਤਹਿ ਕੀਨੋ । ਕਮਰ ਛਕਾਇ ਬਡੋ ਸੁਖ ਲੀਨੋ ।॥ 219॥ 
ਰ ਦੋਹਰਾ 
ਪੁਨਾ ਦਰਸ ਮੰਜੀ ਕੀਓ ਸ੍ਰੀ ਗੁਰ ਐਸ ਉਚਾਰ । 
ਆਇ ਦਰਸ ਜੌ ਨਰ ਕਰੈ ਲਹੈ ਸਗਮ ਫਲ ਚਾਰ ॥ 220।। 
ਚੌਪਈ 
ਖਸ਼ਟ ਕੋਸ ਇਸਤੇ ਸੁਭ ਜਾਨ । ਸੁਧਾ ਸਰੋਵਰ ਕਉ ਪਹਿਚਾਨ । 
ਸਮਾ ਪਾਇ ਸੌਗਤਿ ਬਹੁ ਆਵੈ । ਸੁਧਾ ਸਰੋਵਰ ਕੀ ਸੁਖ ਪਾਵੈ ॥ 221॥ 
ਇਹ ਠਾਂ ਮੇਲਾ ਹੋਇ” ਅਪਾਰਾ । ਸੁਨ ਭਾਨਾ ਜਿੰਹ ਵਾਰ ਨ ਪਾਰਾ । 
ਸਾਹਿਬ ਭਾਨੇ ਕਾ ਅਸਥਾਨ । ਸੁਰ ਤਰੁ ਸਮ ਸਮਝਹੁ ਸੁਖਧਾਮ ।! 222 ॥ 
ਦੋਹਰਾ” 
ਸ੍ਰੀ ਮੁਖ ਐਸ ਉਚਾਰ ਕੈ ਕਰਿ ਬੰਦਨ ਸੁਖ ਪਾਇ । 
ਦਯਾ ਸਿੰਧ ਪਯਾਨਾ ਕੀਓ ਬਾਜ ਹਾਥ ਛਬਿਦਾਇ ॥ 223।। 
ਸਵੇਯਾ 
ਸੇਤ ਪੁਸ਼ਾਕ ਧਰੀ ਤਨ ਸੁੰਦਰ ਸੇਤਹੀ ਬਾਜ ਲੀਓ ਕਰ ਸੋਹੈ । 
ਸੇਤ ਤੁਰੈਗ ਅਪਾਰ ਬਲੀ ਛਬਿ ਹੌਸ ਸਸੀ ਰਵਿ ਪੇਖ ਸੁ ਮਹੈ । 
ਉਜਲਤਾ ਸਭਹੀ ਜਗ ਕੀ ਪਿਖ ਨਾਰ ਨਵਾਇ ਲਜਾਇ ਨਾ ਜੋਹੈ । 
ਪੂਰਨ ਬ੍ਰਹਮ ਅਵਤਾਰ ਗੁਰੂ ਜਗ ਸੌਤ ਸੁਨੋ ਸਮਤਾ ਕਰ ਕੌ ਹੈ।। 224। 
ਚੌਪਈ 
ਭਾਂਤ ਭਾਂਤ ਗੁਰ ਖੇਲ ਸ਼ਿਕਾਰਾ । ਮਾਰੋ ਜੀਵ ਸੁ ਮੁਕਤ ਪਧਾਰਾ । 
ਸੁਧਾ ਸਰੋਵਰ ਓਰ ਪਧਾਂਰੇ । ਭਗਤਿ ਸਿੰਘ ਕਛ ਲਾਇ ਨ ਵਾਰੋ ॥ 226 ॥ 
ਦੇਇ ਘਰੀ ਜਬਹੀ ਦਿਨ ਰਹਾ । ਪਹੁੰਚੇ ਤਖਤ ਗੁਰੂ ਸੁਖ ਲਹਾ । 
ਆਗੇ ਅਧਿਕ ਦਿਵਾਨ ਲਗਾਯੋਂ । ਦਯਾ ਸਿੰਧ ਕੇ ਮਨ ਮਹਿ ਭਾਯੋ । 227 [1 
ਦੋਹਰਾ 
ਬਹੁ ਕੌਤਕ ਜਗ ਕਰਤ ਹੈ ਸਤਿਗੁਰ ਦਯਾ ਸਮੁੰਦ । 
ਭਗਤ ਸਿੰਘ ਜਹਿ ਦਰਸ ਤੌ ਮਿਟੈ ਸਕਲ ਦੁਖ ਦੁੰਦ ।। 228 । 
ਚੌਪਈ 
ਹਾੜ ਬਤੀਤ ਭਯੌ ਸੁਖਦਾਈ । ਸਾਵਨ ਆਯੋ ਘਟ ਉਮਡਾਈ । 
ਮੁਖ ਮਾਂਗੀ ਬਰਖਾ ਜਗ ਹੌਵੈ । ਜੋ ਦੀਨਨਿ ਕੇ ਸੈਕਟ ਖੋਵੈ ॥ 229 । 


ਤਦ ਪੋਬੀ ਛਹ “ਅ ਪੌਥੀ ਭਯੋ “ਅ ਪੌਂਥੀ ਚਰਿਤ 


ਅਧਿਆਇ ਅਠਾਪ੍ਵਾਂ 665 


ਅਧਿਕ ਦੀਵਾਨ ਏਕ ਦਿਨ ਲਾਯੋਂ । ਸੀ ਗੁਰ ਕੇ ਚਿਤ ਕੌਤਕ ਡਾਯੋਂ । 

ਸਾਹਿਬ ਭਾਨਾ ਐਂ ਗੁਰਦਾਸ । ਅਕਾਲ ਤਖਤ ਬੈਠੇ ਗੁਰ ਪਾਸ ॥ 230 ॥ 
ਦੋਹਰਾ 

ਲਾਗੇ ਅਧਿਕ ਦੀਵਾਨ ਤਬ ਸ੍ਰੀ ਮੁਖ ਅਸ ਫੁਰਮਾਇ । 

ਦੇਸ ਦੇਸ ਐਸੇ ਲਿਖਯੋ ਸੈਗਤਿ ਸਭ ਚਲ ਆਇ ।। 231।। 
ਜ਼ੰਪਈ 

ਤਰਨਤਾਰਨ ਸਭਹ] ਚਲ ਆਵਹਿ । ਦਰਸ ਪਰਸ ਮਨ ਵਰ ਪਾਵਹਿੰ । 

ਮਮਾਵਸ ਭਾਦ` ਕੀ ਤਹਿ ਨਾਇ ।.ਕਰ ਦਰਸ਼ਨ ਮਨ ਇਛਤ? ਪਾਇ ।। 232 [| 

ਭਾਈ ਅਸ ਗੁਰ ਆਗਿਆ ਪਾਇ । ਹੁਕਮਨਾਮੇ ਲਿਖ ਦਏ ਬਨਾਇ 

ਸੁਧਾ ਸਰੇਵਰ,ਕੇ ਨਰ ਨਾਰੀ । ਹਰਖ ਬੰਦਨ ਕਰ ਕਰਤ ਤਿਆਰੀ । 233 । 
ਦੋਹਰਾ 

ਬਹੁ ਸੁਖ ਸਿਉ ਸਾਵਨ ਗਯੋ ਭਾਦੋਂ" ਅਯੋਂ ਤਦਾਇ । 

ਸਭ ਪਰਵਾਰ ਕੌ ਸੰਗ ਲੈ ਸ੍ਰੀ ਗੁਰ ਪਿਆਨ ਕਰਾਇ ।। 234 ॥ 
ਚੰਪਈ 

ਤੀਨ ਮਾਤ ਰਥ ਤੀਨ ਸੁਹਾਇ । ਮਾਤ ਸੰਗ ਬੀਬੀ ਛਬਿ ਪਾਇ । 

ਤੀਨੌ ਸੁਤ ਰਵਿ ਅਣੀ ਸੁਧਾਰੇ । ਤੇਗ ਬਹਾਦਰ ਅਸ੍ਰ ਅਸਵਾਰੇ । 235 । 

ਮਾਤ ਮਰਵਾਹੀ ਸੰਗ ਸੁਹਾਇ । ਖੇਮ ਕੌਰ ਸੁਤ ਮਹਿਲ ਮਹਾਇ । 

ਦਰਬਾਰ ਤਖਤ ਅਰਦਾਸ ਕਰਾਈ । ਖਾਸੇ ਰਾਜ ਪ੍ਰਭੂ ਸੁਖਦਾਈ ॥ 236 ॥ 
ਦੌਹਰਾ 

ਭਾਨਾ ਸਾਧੂ ਸੰਗਿ ਹੈ ਭਾਈ ਰਥਹਿ ਚੜਾਇ । 

ਬਿਧੀਏ ਆਦਿਕ ਸੁਆਰ ਹੁਇ ਗੁਰ ਸੰਗ ਪਿਆਨ ਕਰਾਇ ।। 237॥ 
ਚੰਪਈ 

ਭੌਰ ਹੌਤ ਗੁਰ ਕੀਨ ਪਯਾਨਾ । ਚੜੇ ਜਾਮ ਅਹਿ ਪਹੁੰਚ [ਸੁਜਾਨਾ[' । 

ਤਰਨ ਤਾਰਨ ਦਰਸ ਜਬ ਪਾਯੋ । ਅਤਿ ਅਨੰਦ ਧਰ ਖੋਲ ਮਹਾਯੋ ॥ 238 ॥ 

ਪ੍ਰਬ ਦਿਸ ਨਿਜ ਠੌਰ ਵਿਚਾਰ । ਡੇਰਾ ਕੀਓ ਅਧਿਕ ਸੁਖ ਧਾਰ । 

ਦਵਾਦਸ ਦਿਨ ਗੁਰ ਅਗ ਸਿਧਾਏ । ਬਹੁ ਕੌਤਕ ਕਰ ਤਹਾਂ ਰਹਾਏ ।। 239 । 
ਦੋਹਰਾ 

ਏਕ ਦਿਵਸ ਆਈ ਉਮਡ ਸੁੰਦਰ ਘਟਾ ਅਪਾਰ । 

ਕਰ ਇਸਨਾਨ ਬੈਠੇ ਗੁਰ ਭਾਨੇ ਬਿਨਤ” ਉਚਾਰ ।। 240 ॥ 


ਪੰਥੀ ਇਮ _ਐ ਪੰਥੀ ਬਾਂਛਤ ' ਪੁਂਥੀ ਕੁਟੰਬ ਮ ਪੋਥੀ ਵਿਚੋਂ _ਇ ਪੋਥੀ ਕਹਿਯੋਂ 


666 ਗੁਰ ਵਿਲਾਸ ਪਾਤਸ਼ਾਹੀ ੬ 


ਚੌਪਈ 
ਹੇ ਪ੍ਰਭ ਜੀ ਪੂਰਬ ਉਪਮ ਉਚਾਰੋ । ਇਹੁ ਤੀਰਥ ਭਵ ਕੈਸੇ ਧਾਰੇ । 
ਕੰਨ ਹੋਤ ਗੁਰ ਇਹੁ ਠਾਂ ਆਏ । ਤੀਰਥ ਕੀਤ ਮੁਕਤਿ ਜਿੰਹ ਭਾਏ ।। 241।। 
ਬਨਿਯੋਂ ਕਛੁਕ ਨਹਿ ਪੂਰ ਬਨਾਯੋਂ । ਕਾਰਨ ਕੌਨ ਬਿਘਨ ਜਿਨ ਪਾਯੋ । 
ਭਗਤ ਸਿੰਘ ਗੁਰ ਆਨੰਦ ਪਾਇ । ਸਾਹਿਬ ਭਾਨੈ ਬਿਨਤ ਸੁਨਾਇ ॥ 242 ॥ 
ਦੋਹਰਾ 
ਸਰ ਸਤਿਗੁਰ ਮੁਖ ਤੇ ਕਹੀ ਸੰਦਰ ਕਥਾ ਰਸਾਲ । 
ਸਾਹਿਬ ਭਾਨਾ ਜੀ ਸੁਨੋ ਗੁਰ ਅਰਜੁਨ ਕ੍ਪਾਲ ॥ 243।। 
ਚੌਪਈ 
ਏਕ ਸਮੇਂ ਚਲ ਪੁਰ ਕਰਤਾਰ । ਅਧਿਕ ਚਰਿਤ ਕਰ ਤਹਾਂ ਮੁਰਾਰ। 
ਗੋਇੰਦਵਾਲ ਪੁਨਾ ਚਲ ਆਏ । ਬਾਵਲੀ ਨਾਇ ਧਿਆਨ ਗੁਰ ਲਾਏ ॥ 244 ॥ 
ਦਰਸ ਦੀਓ ਗੁਰ ਅਮਰ ਤਦਾਇ । ਅਸ ਨਿਦੇਸ ਸੰ ਮੁਖਹੁ ਅਲਾਂਇਿ । 
ਸੁਧਾ ਸਰੋਵਰ ਪਿਤਾ ਤੁਮਾਰੇ । ਤੀਰਥ ਰਚਿਓ ਪੁਰ ਦਿ੍‌ਸ਼ਟਾਰੇ । 245 ।। 
ਰ ਦਹਰਾ 
ਅਬ ਤੁਮ ਇਹ ਠਾਂ ਜਾਇ ਕੈ ਕੀਜੈ ਪ੍ਰਗਟ ਬਨਾਇ । 
ਮਾਨ ਸਰੋਵਰ ਤਾਲ ਰਚ ਧਰੋ ਨਾਮ ਮਨ ਭਾਇ ।। 246। 
ਰ ਚੌਪਈ 
ਤਾਲ ਮਧ ਹਰਿਮੰਦਰ ਕੀਜੈ । ਔਰ ਬਾਤ ਹਮਰੀ! ਸੁਨ ਲੀਜੈ । 
ਮਦੁ ਦੇਸ ਕੇ ਮਧ ਉਦਾਰ । ਤੀਰਥ ਔਰ ਰਚੇ ਸਖਕਾਰ । 247 ॥ 
ਸੰਸਾਰ ਸਿੰਧ ਜੋ ਛਿਨਕ ਤਰਾਵੈ । ਅਧਿਕ ਸੈਤਾਪ ਜੋਇ ਬਿਨਸਾਫੈ । 
ਤਾਰਨ ਤਰਨ ਨਾਮ ਤਿਹ ਧਰਹੁ । ਜਾਇ ਸਿਤਾਬ ਗਹੁਰ ਮਨ ਕਰਹੁੰ ।। 248 ।। 
ਦਹਰ” 
ਅਸ ਕਹਿ ਅੰਤ ਹਿਤ ਭਏ ਚੌਕ ਭਏ ਗੁਰਦੇਵ । 
ਗੁਰ ਆਇਸ ਮਨ ਧਾਰਿ ਕੈ ਇਹ ਠਾਂ ਅਏ ਅਭੇਵ 1 249॥ 
ਚੌਪਈ 
ਉਤਮ ਠੌਰ ਪਿਖੀ ਇਹੁ ਜਬ ਹੀ । ਸੁਨ ਭਾਨਾ ਸਖਿ ਪਾਯੋ ਤਬ ਹੀ । 
ਸਤਿਨਾਮ ਕਹਿ ਟਕ ਲਗਾਯੌ । ਤਾਰਨ ਤਰਨ ਸੁ ਨਾਮ ਰਖਾਯੋ! ॥ 250 ।। 
ਆਵੇ ਦੀਏ ਚੜਾਇ ਅਪਾਰਾ । ਕਛਕ ਮਾਸ ਮਹਿ ਭਏ ਤਿਆਰਾ । 
ਸੰਗਤਿ ਦੇਸ ਦੇਸ ਕੀ ਆਵੈ । ਗੁਰ ਆਇਸ ਬਹੁ ਕਾਰ ਕਰਾਵੈ ।! 251 ॥ 





“ਦ ਪੌਥੀ ਗਾਥ ਇ ਪੋਬੀ ਮੋਹਿ ਠ) %% ਤੋਂ ਏ ਪੋਥੀ ਅਲਾਯੌ 


ਅਧਿਆਇ ਅਠਾਰ੍ਵਾਂ - 667 


ਦਹਰਾ 
ਸੁਦਰ ਸਮਾਂ ਵਿਚਾਰ ਕੈ ਸਬੈ ਨੀਵ ਗੁਰ ਰਾਖ । 
ਦੇਕ ਸਿਖ ਤਬ ਹੀ ਔਯੋ ਸੁਨੋ ਤਾਂਹਿ ਕੀ ਸਾਖ ॥ 252। 
ਚੰਪਈ 
ਕਰਿ ਕ੍ਰਿਤਿ ਗੁਰ ਦਰਸ਼ਨ ਆਵੈ । ਰੁਪਯਾ ਏਕ ਹਮੋਸ਼ ਚੜਾਵੈ । 
ਲਿਆਵੇ ਚਤਰ ਭਾਗ ਵੈ ਤਬ ਹੀ । ਨੀਵ ਰਾਖ ਸ੍ਰੀ ਸਤਿਗੁਰ ਜਬ ਹੀ । 2531 
ਪਦ' ਪੋਕਜ ਗੁਰ ਕੇ ਲਪਟਾਯੌ । ਗੁਰ ਅਰਜੁਨ ਤਹਿ ਧੀਰ ਧਰਾਯੌ । 
ਨਿਜ ਮਨ ਮਹਿ ਗੁਰ” ਐਸ ਵਿਚਾਰੀ । ਚਤਰ ਭਾਗ ਅਬ ਤੀਰਥ ਧਾਰੀ ।। 254॥ 
ਰ ਦੌਹਰਾ 
ਕਾਰੀਗਰ ਸੁ ਮਜੂਰ ਲੈ ਦਈ ਉਸਾਰੀ ਲਾਇ । 
ਕਛ ਪੌੜੀ ਜਬ ਹੀ ਬਨੀ ਪਰਾ ਬਿਘਨ ਤਬ ਆਇ ॥ 255 [1 
ਚੌਪਈ 
ਨਾਮ ਨੂਰ ਖਾਂ ਏਕ ਪਠਾਣ । ਆਯੋ ਗ੍ਰਰ ਢਿਗ ਧਰ ਬਹੂ ਮਾਨ । 
ਇਟਾਂ ਕਹਾ ਮੌਹਿ ਕਉ ਦੀਜੈ । ਰਚਉ” ਸਰਾਇ ਮੌਲ ਤਮ ਲੀਜੋ 1 256 ॥ 
ਐਸੇ ਕਹਿ ਤਬ ਲਾਦ ਚਲਾਈ । ਗੁਰੁ ਕੌ ਭੈ ਕਛ ਰਿਦੈ ਨ ਪਾਈ । 
ਆਵੇਂ ਢੋਇ ਸਭੈ ਤਿਨ ਲੀਨੇ । ਰਚੀ ਸਰਾਂਇ ਅਧਿਕ ਚਿਤ ਚੀਨੇ ॥ 257 ॥ 
ਦੋਹਰਾ 
ਦਾਸ ਪਠਾਏ ਗੁਰੁ ਪੈ ਲੇਹੁ ਮੌਲ ਤੁਮ ਆਇ । 
ਆਵੇਂ ਔਰ ਪਕਾਈਏ ਆਯੋ ਦਾਸ ਤਬ ਧਾਇ । 258 ॥ 
ਚੌਪਈ) 
ਆਇ ਬਾਤ ਸਭ ਗੁਰਿਹਿ ਸੁਨਾਇ । ਖਾਨ ਬੁਲਾਏ ਮੋਲ ਲੈ ਜਾਇ । 
ਲੀਜੰ ਆਵੈ ਤੁਮ ਔਰ ਚੜਾਇ । ਸੁਨ ਭਾਨਾ ਗੁਰ ਅਸ ਫ੍ਰਮਾਇ ।। 259।। 
ਦੌਹਰਾ 
ਜਾਂਹਿ ਮੱਲ ਇਟਾ ਲਈ ਖਾਨ ਅਧਿਕ ਬਲ ਲਾਇ । 
ਤੌਸ ਮੌਲ ਹਮ ਲੈਹਿਗੇ ਤੁਮਰੇ ਸਦਨ ਢਹਾਇ । 260 । 
ਚੌਪਈ 
ਗੁਰ ਕਉ ਸਿਖ ਐਸ ਪ੍ਰਗਟਾਵੈ । ਢਾਹਿ ਸਦਨ ਕਉ ਇਟਾ ਲਿਅਵੈ । 
ਪੂਰਨ ਤਾਲ ਹੋਇਗਾ ਤਬ ਹੀ । ਇਟਾਂ ਲਾਗੁ ਆਇ ਇਹ ਜਬ ਹੀ ॥ 261 
ਸੁਨਤ ਬੰਨ ਤਬ ਦਾਸ ਸਿਧਾਯੋਂ । ਗੁਰੂ ਕਉ ਸਭ ਬਿਰਤੰਤ ਸੁਨਾਯੌ । 
ਖਾਨ ਕੱਪ ਜੁਤ ਰਚੀ ਸਰਾਇ । ਅਤਿ ਦੀਰਘ ਤਾ ਮੈ ਗਚ ਲਾਇ ॥ 2621 


'ਏ ਪੌਥ) ਚਰਨ ਕਮਲ %ਅ ਪੌਥੀ ਪ੍ਰਭ 


668 


ਗ੍ਰਰ ਬਿਲਾਸ ਪਾਤਸ਼ਾਹੀ ੬ 


ਦੋਹਰਾ 

ਕੱਸ ਅਢਾਈ ਤਾਂਹਿ ਤੋਂ ਨਾਮ ਨੂਰ ਦੀ ਜਾਨ । 

ਹੋਰੁ ਅਰੱਜਨ ਇਹ ਠੱਰ ਤੋ ਤਬ ਹੀ ਕੀਨ ਪਿਆਨ ।। 263 । 

ਸੁਧਾ ਸਰੋਵਰ ਜਾਇਕੌ ਤਬਾ ਹੀ ਟਹਿਲ ਕਰਾਇ । 

ਇਹ ਕਾਰਨ ਭਾਨਾ ਸੁਨੋ ਪੌੜੀ ਕਛਕ ਬਨਾਇ ।। 264। 

ਅਬ ਪ੍ਰਸੰਗ ਕੇ ਮੇਲਬੇ ਨਮਿਤ ਲਿਖਾਰੀ ਕਿਤ ਕਿਛਕ ਪਾਠ 

ਚੌਪਈ 

ਪੰਥ ਖਾਲਸਾ ਪ੍ਰਗਟ ਭਯੋ । ਤਾਸ ਸਿੰਘ ਏਕ ਨਿਪਜਯੋ । 

ਰਣਜੀਤ ਸਿੰਘ ਤਹਿ ਨਾਮ ਧਰਾਯੋ । ਰਾਜ ਪ੍ਰਤਾਪ ਅਧਿਕ ਜਿਨ ਪਾਯੋ ॥ 1 । 

ਤਹਿ ਭੁਪਤ ਨੇ ਸੁਨੀ ਸ ਬਾਨੀ । ਗੁਰੂ ਅਰਜਨ ਜੀ ਜੋਉ” ਬਖਾਨੀ । 

ਅਨਗਨ ਚੌਮੂ ਸੋਗ ਤਿੰਨ ਲੀਨੀ । ਸਰਾਂਇ ਨੂਰ ਦੀ ਜਹਿ ਠਾਂ ਚੀਨੀ॥ 2॥ 
ਦੋਹਰਾ 

ਬੋਲਦਾਰ ਬੁਲਵਾਇ ਕੈ ਢਾਹੀ ਸਰਬ ਸਰਾਇ । 

ਪੰਰ ਏਕ ਬਾਕੀ ਬਚਯੋਂ ਈਟਾਂ ਲਈ ਕਢਾਇ ॥ 3। 

ਈਟੋ” ਸਰਬ ਉਠਾਇਕੈ ਤਾਰਨ ਤਰਨ ਪੁਰਾਇ । 

ਕਾਰੀਗਰ ਸੁ ਲਗਾਇਕੈ ਤੀਰਥ ਦੀਓ ਬਨਾਇ ।। 4 । 
ਚੌਪਈ 

ਇਸ ਖਰਕਾਰ ਗੁਰੂ ਕੇ ਵਾਕ । ਪੂਰਾ ਕੀਓ ਸਿੰਘ ਨੇ ਆਪ । 

ਯਹਿ ਸਾਖੀ ਸਿਖਨ ਤੇ ਸੁਨੀ । ਯਾਹੀ ਤੇ ਲਿਖ ਧਰੀ ਸੁ ਗੁਨੀ॥ 5 ॥ 
ਚੌਪਈ 

ਤਬ ਭਾਨੇ ਮਨ ਮਹਿ ਸੁਖ ਪਾਯੋ । ਪਦ ਪੌਕਜ ਗੁਰ ਕੇ ਲਪਟਾਯੋ । 

ਤਬ ਲੱ ਸੰਗਤ ਅਈ ਅਪਾਰ । ਗੁਰੁ ਆਗਯਾ ਸੁਨ ਮੌਲਾ ਭਾਰ ।। 265 ॥ 

ਸੁਧਾ ਸਰੋਵਰ ਕੇ ਨਰ ਨਾਰੀ । ਆਏ ਉਮਗ ਨ ਲਾਇ ਅਵਾਰੀ । 

ਚੰਦੇ ਦਿਨ ਸੌਗਤ ਇਕਠਾਈ । ਭਾਂਤ ਭਾਂਤ ਕੀ ਭੇਟ ਲਯਾਏਈ ।। 366 ॥ 
ਦੋਹਰਾ 

ਕਰਤਾ ਸਭ ਮਿਿਜਾਦ ਕਉ ਮਨਹੁ ਸਿਖਾਵਤ ਰੀਤਿ । 

ਭਗਤ ਸਿੰਘ ਸ੍ਰ ਗੁਰੂ ਤਬੈ ਧਾਰ ਰਿਦੈ ਬਹੁ ਪ੍ਰੀਤਿ ॥ 267 ॥ 

ਪ੍ਰਾਤਕਾਲ ਸ੍ਰਰੇਂ ਗੁਰੂ ਜੀ ਬਿਤ ਅਮਾਵਸ ਜਾਨ । 

ਪ੍ਰਵਾਰ ਸੰਗ ਲੈ ਤਬ ਚਲੋ ਗੁਰੂ ਅਰਜੁਨ ਅਸਥਾਨ । 268 ।॥ 


`'ਐਅ ਪੋਥੀ ਜਿਮ ਆਖ ਐ ਪੋਥੀ ਸਰਕਾਰਹਿ “ਏ ਪੁੱਥੀ ਕ੍ਰਟੰਝ 


ਅਧਿਆਇ ਅਠਾ'ਰ੍ਰ ਵਾਂ ਰ੍ ,669 


ਚੌਪਈ ਰ 
ਪ੍ਰਸਾਦਿ ਭਟ ਧਰਾ ਅਗਰ ਆਪਾਰਾ । ਗਰਿ ਅੰਚਰ ਮੁਖ ਬਿਨਤਿ ਉਚਾਰਾ । 
ਜਹਾਂ ਬੈਠ ਦੀਵਾਨ ਲਗਾਯੋ । ਸੰਗਤਿ ਕੌ ਅੰਸੇ ਫੁਰਮਾਯੋ ॥ 269 ॥ 
ਆਵੋ ਕਰੋ ਦਰਸ ਗੁਰ ਥਾਨ" । ਸੰਗਤ ਅਈ ਅਧਿਕ ਸੁਖ ਮਾਨ । 
ਪਜਾ ਚੜੀ ਸੁ ਲਗੇ ਅੰਬਾਰਾ । ਭਗਤ ਸਿੰਘ ਜਿਹ ਵਾਰ ਨਾਂ ਪਾਰਾ ॥ 270 ॥ 

ਦੋਹਰਾ 
ਲਾਗੇ ਅਧਿਕ ਦੀਵਾਨ ਤਬ ਸੀ ਮੁਖ ਅਸ ਫੁਰਮਾਇ । 
ਆਜ ਦਿਵਸ ਤੋ ਇਹ ਕਰੋ ਮਮ ਆਇਸ ਸੁਖ ਪਾਇ ॥ 271 ॥ 

_ਚੌਪਈ 
ਭਾਦੰ' ਚੇਤ ਅਮਾਵਸ ਆਇ । ਇਹ ਠਾਂ ਨਾਇ ਮਨ ਬਾਂਛਤ ਪਾਇ । 
ਮਾਸ ਮਾਸ ਅਮਾਵਸ ਆਵੈ । ਇਹ ਠਾਂ ਨਾਇ ਚਾਰ ਫਲ ਪਾਵੈ ॥ 272॥ 
ਆਧਿ ਬਿਆਧ ਨਾ ਬਿਆਪੇ ਕੋਈ । ਕਰੈ ਇਸਨਾਨ ਅਮਾਵਸ ਜੌਈ । 
ਸੁਨ ਸੰਗਤ ਸਭ ਮਨ ਮਹਿ ਧਾਂਰੀ । ਕੀਨ ਇਸਨਾਨ ਨ ਲਾਇ ਅਵਾਰੀ ॥ 273 ।। 
ਦੋਹਰਾ ਲੇ 
ਤੀਨ ਦਿਵਸ ਅਤਿ ਅਨੌਦ ਸਿਉ ਸੈਗਤ ਰਹੀ ਤਦਾਇ । 
ਗੁਰੂ ਆਇਸ ਧਰ ਸੀਸ ਪੈ ਬਹੁਰੌ ਭਵਨ ਸਿਧਾਇ । 274 ॥ 

ਚੌਪਈ) ਰ 
ਤਾਂ ਦਿਨ [ਮੈਲਾ]! ਹੁਇ ਅਤਿ ਭਾਰੀ । ਮਾਸ ਅਮਾਵਸ ਵਾਰ ਨ ਪਾਰੀ । 
ਭਾਦਰੋ ਚੇਤ ਅਮਾਵਸ ਜੌਈ । ਭਗਤ ਸਿੰਘ ਬਹੁ ਮੇਲਾ ਹੋਈ ॥ 275 ॥ 
ਸੈਗਤਿ ਗਈ ਸੁ ਨਿਜ ਨਿਜ ਧਾਮ । ਬਾਂਛਤ ਫਲ ਮਨ ਭਏ ਨਿਹਕਾਮ । 
ਤਾਂ ਦਿਨ ਸੀ ਗੁਰ ਤਹਾ ਰਹਾਏ । ਸਭ ਪ੍ਰਵਾਰ ਸ਼ੌੰਜਤ ਹਰਖਾਏ ॥ 276 ॥ 

ਦੋਹਰਾ 
ਪੁਨ ਭਾਈ ਬਿਨਤੀ ਕਰੀ. ਗੁਰ ਅਰਜਨ ਅਸਥਾਨ । 
ਚੌਲਾਂ ਦੁਆਦਸ ਕੌਸ ਹੈ ਚਲੋਂ ਪ੍ਰਭ ਸੁਖਮਾਨ । 277 ॥ 

ਚੌਪਈ 
ਭਾਈ ਕੀ ਸੁਨ ਬਿਨੈ ਮੁਰਾਰ । ਭਏ ਤਿਆਰ ਨ ਲਾਇ ਅਵਾਰ । 
ਕਰ ਮਜਨ ਬੋਦਨ ਕਰ ਪਯਾਨਾ । ਸਭ ਪ੍ਰਵਾਰ” ਜਤ ਕ੍ਰਿਪਾ ਨਿਧਾਨਾ ॥ 278 ॥ 
ਭੌਰ ਹੋਤ ਗੁਰ ਪਯਾਨ ਕਰਾਈ । ਸਵਾ ਜਾਮ ਨਿਜ ਪਹੁੰਚੇ ਜਾਈ । 
ਗੁਰ ਸਥਾਨ ਢਿਗ ਡੇਰਾ ਪਾਯੋ । ਕਰ ਦਰਸ਼ਨ ਮਨ ਆਨੰਦ ਪਾਯੋ । 279॥ 


£, ਪੋਥੀ ਅਸਥਾਨ “ਅ ਪੋਥੀ ਵਿਚੋ “ਅ ਖੌਥੀ ਕੁਟੱਬ 


670 ਗੁਰ ਬਿਲਾਸ ਪਾਤਸ਼ਾਹੀ ੬ 


ਦੌਹਰਾ 

ਗੁਰੁ ਆਏ ਜਬ ਹੀ ਸੁਨੇ ਆਸ ਪਾਸ ਪੁਰ ਲੌਕ । 

ਪ੍ਰਸਾਦਿ ਭੇਟ ਲੰ ਤਬ ਅਏ ਤਤ ਛਿਨ ਤਦ ਨਿਜ ਓਕ ॥ 280 । 
ਚੰਪਈ 

ਆਇ ਦਰਸ ਸ੍ਰੀ ਗੁਰ ਕਾ ਕਰਹਿੰ । ਪ੍ਰਸਾਦਿ ਭੇਟ ਗੁਰ ਆਗੇ ਧਰਹਿੰ । 

ਭਈ ਭੀਰ ਤਿਹ ਸਮੇ ਅਪਾਰਾ । ਦਰਬਾਰ ਦਰਸ ਹਿਤ ਚਲੇ ਮੁਰਾਰਾ । 281 । 

ਸਭ ਪਰਿਵਾਰ ਜੁਤ ਸਾਧੂ ਸਾਥ । ਭਾਨੇ ਕਰ ਗਹਿ ਦੀਨਾ ਨਾਥ । 

ਭਾਈ ਬਿਧੀਏ ਜੂਤ ਸਭ ਸੌਗਾ । ਚਲੋਂ ਸ੍ਰੀ ਗੁਰ ਧਾਰਿ ਉਮੋਗਾ ॥ 282। 
ਦਹਰਾ 

ਪ੍ਰਸਾਦ ਭੇਟ ਆਗੇ ਧਰੀ ਨਿਜ ਗਰਿ ਔਚਰਿ ਡਾਰ । 

ਪਿਤ ਸਮ ਜਾਨ ਸਥਾਨ ਇਹ ਬਿਨਤੀ ਕੀਨ ਅਪਾਰ॥ 2830 
ਚੌਪਈ 

_ ਕੌਰ ਪ੍ਰਕਰਮਾ ਬੈਠੇ ਸੁਆਮੀ । ਭਗਤ ਸਿੰਘ ਸਨਮੁਖ ਗੁਰ ਧਾਮੀ । 

ਕਰ ਦਰਸ਼ਨ ਸਬ ਬੈਠ ਤਦਾਏ । ਲਗੋ ਦੀਵਾਨ ਅਧਿਕ ਤਬ ਆਏ ।। 284 ॥ 

ਕੀਰਤਨ ਹੌਤ ਬਡੀ ਛਬਥਿ ਐਸੀ । ਮਾਨਹੁ ਬੈਕ੍ਰਠ ਠੌਰ ਸੁ ਤੌਸੀ । 

ਸਾਹਿਬ ਭਾਨੇ ਆਨੰਦ ਪਾਇ । ਹਾਥ ਜੋਰ ਇਹ ਬਿਨ! ਅਲਾਇ ।। 285 ।। 
ਦੋਹਰਾ 

ਹੇ ਪ੍ਰਭ ਮੌਹਿ ਸੁਨਾਈਏ ਗੁਰ ਅਰਜੁਨ ਕਿਮ ਆਇ । 

ਸੁਧਾ ਸਰੋਵਰ ਆਇ ਕੌ ਯਾਹਿ ਠੌਰ ਮਨ ਭਾਇ ॥ 286। 
ਚੌਪਈ 

ਸ੍ਰੀ ਗੁਰ ਸੁਨ ਮਨ ਮਹਿ ਬਿਸਮਾਏ । ਭਾਈ ਕਉ ਅਸ ਕਹਾ ਸੁਨਾਏ । 

ਤੁਮ ਥੇ ਸੰਗ ਸਾਥ ਤੁਮ ਜਾਨੋ । ਜੈਸ ਪਿਖੀ ਅਬ ਤੈਸ ਬਖਾਨ ॥ 287 ॥ 

ਭਾਈ ਕਹਿਤ ਪਿਖੀ ਹਮ ਐਸੇ । ਸੁਨ ਭਾਨਾ ਭਾਖਹੁੰ ਗਥ ਤੈਸੇ । 

ਗੁਰ ਅਰਜੁਨ ਸੋਗ ਕੀਨ ਰਾਰ । ਪ੍ਰਿਥੀਏ ਜਾਨੋ ਅਨਿਕਾ! ਪਰਕਾਰ 1 288 ॥ 
ਦੋਹਰਾ 

ਜਾਨ ਈਰਖਾ ਤਾਂਹਿ ਕੀ ਮਾਤਾ ਸੰਗ ਲਵਾਇ । 

`_ ਸੌਲਾਂ ਸੈ ਬੇਤਾਲ ਮਹਿ ਇਹ ਦਿਸ ਪਯਾਨ ਕਰਾਂਇ ।। 289। 

ਚੰਪਈ 

ਆ ਬੁਢਾ ਥਿਧੀਆ ਸਾਥ । ਔਰ ਦਾਸ ਮੰਮ ਸੋਗ ਅਨਾਥ 1 

ਆਇ ਸਿਰਹਾਲੀ ਉਤਰੇ ਜਬਹੀ । ਪੁਰਜਨ ਮਿਲੋ ਭੇਟ ਲੈ ਤਬਹੀ । 290 ॥ 





'ਅ ਪੌਥੀ ਬਚਨ ਏ ਪੌਥ] ਅਰਜ “ਅ ਪੌਥੀ ਬਹੁਤ 


ਅਧਿਆਇ ਅਠਾਰ੍ਵਾਂ 


ਸ੍ਰੀ ਗੁਰ ਕਹਾਂ ਠੌਰ ਮਮ ਦੀਜੈ । ਕਛੂ ਦਿਨ ਬਸੋ ਜਾਨ ਮਮ ਲੀਜੈ । 
ਪੁਰ ਜਨ ਕਹਾਂ ਠੱਰ ਨਿਜ ਜਾਨੋ । ਵਸਹੁ ਗੁਰੂ ਨਿਜ ਦਾਸ ਪਛਾਨੋ ।। 291 ॥ 
ਦੰਹਰਾ 
ਸੁਨ ਭਾਨ ਡੋਰਾ ਕੀਓ ਤਹਿ ਠਾਂ ਹਰਖ ਧਰਾਇ । 
ਬਸੈ ਦੋਇ ਦਿਨ ਪੁਨ ਭਯੋ ਕੌਤਕ ਤਹਾਂ ਮਹਾਇ । 292। 
ਚੌਪਈ 
ਗੁਰ ਢਿਗ ਸੈਗਤ ਅਗਨਤ' ਆਵੋ । ਰਹੈ ਭੀਰ ਅਤਿ ਪੁਜ ਚੜਾਵੈ । 
ਆਗੇ ਜੌਗੀ ਤਿਹ ਠਾਂ ਰਹੈ । ਪੁਰ ਜਨ ਕਰਤ ਮੁਖਹੁ ਜੋ ਕਹੈ । 293 ॥ 
ਪੁਰ ਜਨ ਦਾਸ ਤਾਂਹਿ ਕੇ ਜਾਨੋਂ । ਜੰਗੀ ਦਿਖ ਗੁਰ ਕੌ ਖੁਨਸਾਨੋ । 
ਨਿਜ ਮਨ ਅੰਸੋਂ ਕੀਨ ਵਿਚਾਰੂ । ਮੌਰ ਮਾਨਤਾ ਘਟੀ ਅਪਾਰੂ ।। 294 ॥ 
ਦਹਰਾ 


_ਡਿੱਭ ਪਸਾਰਿਓ ਗੁਰ ਕੇ ਅਨਿਕ ਮਾਨਤਾ ਹੋਇ ।। 


ਪੂਜਾ ਕਰ ਗੁਰ ਕੀ ਸਬੈ ਮਮ ਢਿਗ! ਆਇ ਨ ਕੋਇ । 295॥ 
ਚੌਪਈ 

ਕੀਨ ਚਿੰਤ ਪਰ ਲੌਕ ਬੁਲਾਏ । ਕਪਟ ਭਰੇ ਇਮ ਬਚਨ ਅਲਾਏ । 

ਇਹ ਹੈ ਚੋਰ ਸ਼ਾਹਿ ਕਾ ਭਾਰੀ । ਨਸ ਆਇਓ ਤਮ ਨਿਕਟ ਗਵਾਰੀ ।। 296 । 

ਬਸੈ ਪੁਰੀ ਜੇ ਰੌਕਨ ਕਰੇ । ਡਿਭ ਪਸਾਰ ਠਗਤ ਸਭ ਨਰੋ । 

ਜਹਾਂਗੀਰ” ਜੋ ਇਨ ਸੁਨ ਪਾਵੈ । ਲੁਟ ਸਦਨ ਬਹੁ ਖੇਦ ਜਨਾਫੈ ।। 2971 
ਦਹਰਾ 

ਤਾਂਤੇ ਇਸੇ ਨ ਰਾਖ ਤੁਮ ਦੀਜੋ ਇਸੈ ਉਠਾਇ । 

ਗੁਰ ਮਾਯਾ ਭ੍ਰਮਾਇ ਜਨ ਦਯਾਸਿੰਧ ਇਹ ਭਾਇ । 2981 

ਰ ਚੌਪਈ 

ਜੌਗੀ ਬੰਨ ਪੁਰੀ” ਜਨ ਮਾਨੈ । ਹਮ ਕਉ ਜੌਗੀ ਸਾਚ ਬਖਾਨੈ । 

ਤਾਤ ਕਾਲ ਗੁਰੁ ਕੇ ਢਿਗ ਆਏ । ਕ੍ਰੋਧ ਪੂਰ ਇਮ ਬੈਨ ਅਲਾਏ । 299॥ 

ਉਠੇ ਗੁਰੂ ਇਹ ਠੱਰ ਪਧਾਰੋਂ । ਇਹ ਠਾਂ ਬੈਠ ਨ ਭਿੰਡ ਪਸਾਰੋ । 

ਕਹਾ ਗੁਰੂ ਤੁਮ ਆਇਸ ਪਾਈ । ਤਬ ਹਉ ਇਹ ਠਾਂ ਬਾਸ ਕਰਾਈ ।। 300 ॥ 
ਦੋਹਰਾ 

ਅਬ ਤੁਮ ਭਖਤ ਕ੍ਰੰਧ ਬਚ ਤੁਮਰਾ ਦੀਨ? ਨ ਕੌਇ । 

ਬਹੁਰ ਪੁਰੀ ਜਨ ਏ ਕਹਾ ਜਾਹ ਇਛ ਜਹਿ ਹੋਈ ॥ 301॥ 


“ਅ ਤੇ ਦ ਬਹ ਚਲਿ ਦ ਪੋਥੀ ਪਰ 5ਮ ਪੌਥੀ ਪਾਤਸਾਹ “% ਤੇ ਦ ਪੋਥੀ ਨਗਰ #ਅ ਪੌਰ] ਬੱਚਨ ਓਦੁ 


ਲ।ਨ 


671 


ਪੰਥ 


672 ਗੁਰ ਬਿਲਾਸ ਪ'ਤਸ਼'ਹੀ ੬ 


ਚੌਪਈ 
ਭਗਤ ਸਿੰਘ ਬਚ ਕੌਧ ਅਲਾਯੋ । ਗੁਰ ਮਾਯਾ ਕਰਿ ਮਨ ਭ੍ਰਮਾਯੋ । 
ਲੀਏ ਸਵਾਂਗ ਕਰ ਕ੍ਰਧ ਮੁਰਾਰ) । ਫੌਟ ਈ'ਟ ਹਨ ਮੂਹੂਠ ਕਰਾਰੀ । 302 ॥ 
ਚਾਰ ਭਾਗ ਗੁਰ ਚੌਦਿਸ ਮਾਰੇ । ਬੁਢੇ ਆਦਿ ਬਿਸਮ ਦਿਖ ਧਾਰੇ । 
ਬੁਢੇ ਤੁਰਤ ਕੀਏ ਇਕ ਥਾਇ । ਤੀਨ ਭਾਗ ਚਤੁਰਥ ਛਪ ਜਾਇ ।। 303 
ਰ ਦੌਹਰਾ 
ਤੀਨ ਭਾਗ ਕਉ ਦੇਖ ਕੌ ਸੀ ਗੁਰ ਕਹਾ ਸੁਨਾਇ । 
ਬਢਾ ਜੀ ਤੁਮ ਕਿਆ ਕੀਓ ਬੁਢੇ ਬਿਨਤਿ ਅਲਾਇ । 304 । 
ਚੌਪਈ 
ਤੀਨ ਭਾਗ ਪ੍ਰਭੁ" ਜੀ ਇਕਠਾਏ । ਤੁਮ ਆਇਸ ਇਕ ਭਾਗ ਹਟਾਏ । 
ਐਸ ਸੁਨਤ ਗੁਰ ਬਚਨ ਉਚਾਰਾ । ਤੁਮ ਕੀਨੋ ਸਾਹਿਬ ਉਪਕਾਰਾ ॥ 302 ॥ 
ਤੀਨ ਦਿਸਾ ਇਹ ਕਿਖੀ ਉਪਾਵੈ । ਚਤੁਰਥ ਕਲਰ ਉਮਡ ਪਰਾਵੇਂ । 
ਏਕ ਓਰ ਕਲਰ ਅਬ ਜਾਨੋ । ਭਾਨਾ ਜੀ ਗੁਰੁ ਬਚਨ ਪਛਾਨੇ 1 306 । 
ਦੋਹਰਾ 
ਤਹਿਤੇ ਸਰੀ ਗੁਰੂ ਪਿਅਨਾ ਕਰ ਇਹ ਠਾਂ ਅਏ ਤਦਾਇ । 
ਇਹ ਪੁਰ ਭੈਣੀ ਨਾਮ ਥਾ ਆਯੋਂ ਪੈ ਨਿਕਟਾਇ ।। 307 ॥ 
ਸੀ ਗੁਰੁ ਕਾ ਬਹੁ ਸਿਖ ਪਛਾਨੌ । ਪਰਸਾਦਿ ਭੇਟ ਧਰ ਅਤਿ ਘਿਘਿਆਨੇ । 
ਹੇ ਗੁਰੁ ਇਹ ਠਾਂ ਕਰੋ ਨਿਵਾਸ । ਮੌਕਉ ਜਾਨ” ਅਪਨਾ ਦਾਸ ॥ 308 1) 
ਗੁਰੁ ਕਹਾਂ ਠੋਰ ਮਮ ਦੀਜੈ । ਤਿਹ ਠਾਂ ਕਛੁ ਵਿਸਰਾਮ ਕਰੀਜੈ । 
ਕਹਾ ਪੈ'ਚ ਸਭ ਠੌਰ ਤੁਮਾਰੀ । ਕੌਨ ਜੋਤ ਹਮ ਆਇਸ ਧਾਰੀ ॥ 309 0 
ਦੌਹਰਾ ਰ 
ਗੁਰੂ ਅਰਜੁਨ ਇਹ ਨਾਂ ਰਹੇਂ ਮਾਤ ਗੈਗ ਗ੍ਰਿਹਿ ਜਾਇ । 
ਪੈਚ ਨਾਰ ਸੁਖ ਪਾਇ ਬਹੁ ਕੀਨੀ ਸੇਵ ਤਦਾਇ ॥ 31011 
ਚੌਪਈ 
ਆਛੇ ਸੁੰਦਰ ਪਲੰਘ ਡਸਾਇ । ਮਾਤ ਰਗ ਕਉ ਦੀਨ ਬਹਾਇ । 
ਪੈੱਚ ਨਾਰ ਮਨ ਆਨੰਦ ਪਾਯੋ । ਭਾਂਤ ਭਾਂਤ ਭੌਜਨ ਕਰਵਾਯੌ । 311 ।8 
ਪੈੱ'ਚ ਨਾਰਿ ਮਨ ਬਹੁਰ ਵਿਚਾਰੀ । ਚੜਾ ਦਿਵਸ ਬਡ ਲਾਗ ਅਵਾਰੀ । 
ਕਰੋਂ ਜਤਨ ਗੁਰ ਖੁਧਿਆ ਲਾਗੀ । ਸੁਨ ਭਾਨਾ ਆਈ ਬਡਭਾਗੀ ।। 312 // 


==ਟ 


ਸੁ 


ਤੀ 


ਦੁ ਪੋਥੀ ਗੁਰ “ਦ ਪੋਥੀ ਮਾਨਹੁ 


ਅਧਿਆਇ ਅਠ ਰ੍ਰਵਾਂ 673 


ਦੋਹਰਾ 
ਘਿਿਤ ਔ ਖਾਂਡ ਰਚਾਇ ਕੌ ਚੂਰੀ ਰਚੀ ਤਦਾਇ । 
ਪੁਰ ਕਟੌਰਾ ਹਾਥ ਲੈ ਆਈ” ਪ੍ਰਭੂ ਨਿਕਟਾਇ? ॥ 313 ॥ 
ਚੌਪਈ 
ਪ੍ਰੋਮ ਪੁਲਕ ਗੁਰ ਕੇ ਪਗ ਲਾਗੀ । ਦਯਾਸਿਧ ਸਤਿਗੁਰ ਰਸ ਪਾਗੀ । 
ਗੁਰੂ ਨਾਨਕ ਕਾ ਧਿਆਨ ਧਰਾਏ । ਸ੍ਰੀ ਗੁਰ ਬੈਠ ਇਕਤ ਤਦਾਇ ।। 314 ॥ 
ਹੀ ਗੁਰੁ ਕੌ ਖੁਦਿਆ ਕਛੁ ਹੋਈ । ਜਾਂਹਿ ਦੀਆਂ ਖਾਵਤ ਤ੍ਰੋਂ ਲੋਈ । 
ਮਾਈ ਕਉ ਅਸ ਬਚਨ ਉਚਾਰਾ । ਕਯਾ ਲਾਈ ਮਾਈ ਨਿਕਟਾਰਾ ॥ 315 । 
ਦੋਹਰਾ 
ਪ੍ਰੌਮ ਪੁਲਕ ਮਾਈ ਕਹਾ ਮੇਰੇ ਮਨ ਇਹੁ ਆਇ । 
ਬਡ ਅਹਿ ਭੌਜਨ ਕਉ ਅਯੋਂ ਕਛਕ ਪ੍ਰਭ ਮੁਖ ਪਾਇ ।। 316 ॥ 
ਚੌਪਈ 
ਅਸ ਕਹਿ ਛੋਨਾ ਅਗਰ ਧਰਾਯੋ । ਦੇਖ ਗੁਰੂ ਬਡ ਆਨੰਦ ਪਾਯੋ । 
ਕਰ ਭੋਜਨ ਮੁਖ ਬਚਨ ਉਚਾਰਾ । ਮਾਨੋ ਚੌਲਾ ਕੀਨ ਹਮਾਰਾ ।। 317 ॥ 
ਸ੍ਰੀ ਮੁਖ ਸਿਉ” ਤਬ ਸਬਦਿ ਅਲਾਯੋਂ । ਧਨਾਸਰੀ ਮਾਂਹਿ ਆਠ ਵਹੁ ਭਾਯੰ । 
ਭਾਖਹੁੰ ਅਰਥ ਤਾਂਹਿ ਸੁਨ ਲੀਜੈ । ਕਹੂੰ ਸੰਕੋਚ ਵਿਥਾਰ” ਨ ਕੀਜੈ ॥ 3158 ॥ 
ਸਵੇਯਾ 
ਜਾਹਿ ਹਉ' ਵਾਰ ਸਦਾ ਗੁਰ ਉਪਰ ਨਾਮ ਹਰੀ ਜਿੰਹ ਮੰਤ੍ਰ ਚੜੌਯਾ । 
ਬੀਚ ਉਦਿਆਨ ਮਹਾਂ ਤਮ ਜਾਂਹਿ ਮੈੰ ਮਾਰਗ ਸੀਧ ਜਿਨੌ ਦਿਖ ਲੰਯਾ । 
ਜੀਵਨ ਪ੍ਰਾਨ ਸਦਾ ਹਮਰੇ ਪ੍ਰਭ ਨਾਮ ਗੋਪਾਲ ਗੋਬਿੰਦ ਮਰੈਯਾ । 
ਲੋਕ ਦਹ ਸਦ ਰਖ ਕਰਹਿ ਮਮ ਚਿੰਤਾ ਸਦਾ ਸਭ ਲੌਕ ਸਹੈਯਾ । 319 ॥ 
ਜਾਂਹਿ ਕੇ ਨਾਮ ਲੀਏ ਨਿਧਿ! ਆਵਤ ਮਾਨ ਮਹਤ ਸਦਾ ਪਤਿ ਪੂਰੀ । 
ਜਾਹਿ ਕੇ ਨਾਮ ਲੀਏ ਅਘ ਨਾਸਤੇ ਦਾਸ ਰਹੇ ਪਦ ਪੰਕਜ ਪੂਰੀ । 
ਪੂਰ ਮਨੋਰਥ ਚਾਹਿ ਕਰਹਿ ਨਰ ਸੇਵ ਕਰਹਿੰ ਗੁਰ ਜਾਹਿ ਹਜੂਰੀ । 
ਪੁਰਨ ਬ੍ਰਹਮ ਸਦਾ ਅਪਰਮਪਰ ਨਾਮ ਲੀਏ ਜਮ ਭਾਗਤ ਦੂਰੀ । 3200. 
ਸਗ ਕਰੈ ਸਦ ਸੰਤਨ ਜੋ ਰਿਦ ਆਵਤ ਸਾਂਤ ਸਦਾ ਰਿਦ ਬੌਲਾ । 
ਸੀਤਲ ਭਾਵ ਸਦਾ ਸੁਖ ਤਾਂਹਿ ਕਉ ਮਾਰ ਹਨੇ ਪੰਚ ਬੀਰ ਕੇ ਟੌਲਾ । 
ਨਾਮ ਹੀ ਰਾਮ ਸ ਸੋਚਨ ਕੀਨ ਪੁਨ ਸੋਤਨ ਸੰਗ ਰਹਿਓ ਮਮ ਓਲਾ । 
ਨਾਮਹੁ ਹੀ ਇਹ ਭੌਜਨ ਹੈ ਗੁਰੂ ਨਾਨਕ ਜੀ ਕਰ ਸੁੰਦਰ ਚੋਲਾ ॥ 3211॥ 


੪ਅ ਪੋਬ) ਰਲ'ਦਿ “ਅ ਪੁੰਥੀ ਸਤਿਗੁਰ ਪਾਹਿ 5ਅ ਅਤੇਂ ਦ ਪੌਥੀ ਦਾਨ “ਅ ਪੌਥੀ ਇਸਥ'ਰ “ਅ ਤੇ ਏ ਪੌਤ) 
ਸਿਧਿ ੬” 


674 ਰ ਗੁਰ ਬਿਲਾਸ ਪਾਤਸ਼ਾਹ) ੬ 


ਦੋਹਰਾ 
ਸ੍ਰੀ ਮੁਖ ਸਬਦ ਉਚਾਰਿਓ ਇਹ ਭਾਨਾ ਜੀਅ ਜਾਨ । 
ਮਾਈ ਕੋਂ ਗੁਰੂ ਬਰ ਦੀਓ ਸੀ ਗੁਰ ਕ੍ਰਿਪਾ ਨਿਧਾਨ ॥ 322 ॥ 
ਚੌਪਈ 
ਮਾਈ ਕੌ ਗੁਰੂ ਅਸ ਬਰ ਦੀਨਾ । ਤਬ ਆਈ ਜਹਿ ਮਹਿਲ ਪ੍ਰਬੀਨਾ । 
ਸ੍ਰੀਂ ਗੁਰੁ ਨਿਕਟ ਪੁਰੀ" ਜਨ ਆਏ । ਲਗੋ ਅਧਿਕ ਦੀਵਾਨ ਤਦਾਏ ॥ 323 [| 
ਸ੍ਰੀ ਗੁਰੂ ਕੀਨਾ ਬਚਨ ਉਚਾਰ । ਨਗਰ ਨਾਮ ਕਿਆ ਕਰੌ ਸੁਧਾਰ । 
ਏਕ ਜਾਟ ਅਸ ਬੈਨ ਬਖਾਨੋ । ਭੈਣੀ ਨਾਮ ਪ੍ਰਭੂ ਇਹ ਜਾਨੋਂ । 324। 
ਸ੍ਰੀ ਗੁਰ ਕਹਾ ਐਸ ਨਾ ਕਹੋਂ । ਚੋਲਾ ਨਾਮ ਯਾਹਿ ਕਾ ਲਹੋ ॥ 
ਤੀਨ ਬੇਰ ਤਿਨ ਬੈਨ ਹਟਾਏ । ਭੈਣੀ ਮੁਖ ਤੇ ਨਾਮ ਅਲਾਏ ॥ 325 [| 
ਦੋਹਰਾ 
ਸਹਿਜ ਸੁਭਾਇ ਸ੍ਰੀ ਗੁਰੁ ਕਹਾ ਬਾਵਰ”! ਸੁਨ ਬਚ ਮੌਰ । 
ਚਲਾ ਯਾਕੌ ਨਾਮ ਹੈ ਤਮ ਭਾਖਤ ਮੁਖ ਔਰ । 326।। 
ਚੌਪਈ 
ਭਗਤ ਸਿੰਘ ਵਹੁ ਕਮਲਾ ਹੋਯੋ । ਤਾਹੀ ਛਿਨ ਬਾਵਰ ਸਮ ਜੌਯੋ । 
ਉਠਾ ਪੰਚ ਕਰ ਜੋਰ ਤਦਾਏ । ਗਰਿ ਅੰਚਰ ਮੁਖ ਬਿਨੈਂ ਅਲਾਏ ।। 327 ॥ 
ਹੇ ਗੁਰ ਕੀਜੈ ਛਿਮਾ ਉਦਾਰ । ਭਈ ਭੁਲ ਨਰ ਭੁਲਨਹਾਰ ।। 
ਔਰ ਬਿਨੌ ਸੁਨ ਲੀਜੈ ਮੌਰੀ । ਆਇਸ ਧਰੀ ਸੀਸ ਹਮ ਤੋਰੀ । 328 ॥ 
ਪ੍ਰਿਥਮ ਨਾਮ ਜਾਕਉ ਜੋ ਭਾਰੀ । ਸੌ ਹਮ ਕੈਸੇ ਦੇਵੇ“ ਟਾਰੀ । 
ਤੁਮ ਸਮਰਥ ਹੋ ਅੰਤਰਜਾਮੀ । ਪਾਰਬ੍ਰਹਮ ਪੂਰਨ ਪ੍ਰਭੁ ਸੁਆਮੀ । 329 ।। 
ਦੋਹਰਾ 
ਆਗੇ ਭੌਣੀ ਨਾਮ ਥਾ ਸੀ ਮੁਖ ਚੋਲਾ ਗਾਇ । 
ਸ਼ਾਹਿ ਟਕੇ ਜਬ ਤਾਰਹੋ` ਤਬ ਤਹਿ ਐਸ ਅਲਾਇ ।। 330। 
। ਸਰੀ ਗੁਰੋਵਾਚ ॥ ਚੌਪਾਈ ।। 
ਜਹਾਂਗੀਰ ਢਿਗ ਜਬ ਤੁਮ ਜਾਵੇ । ਤਿਹ ਠਾਂ ਚੌਲਾ ਨਾਮ ਸਦਾਵੋ । 
ਦਫਤਰ ਮਾਂਝ ਇਹੀ ਲਿਖ ਜਾਨੋ । ਧਰੋ ਧੀਰ ਨਹਿ ਸੈਸ ਪਛਾਲੋ ॥ 311। 
ਪੰਚ ਧੀਰ ਧਰ ਬਹੁਰ ਅਲਾਇ । ਹੇ ਪ੍ਰਭ ਜੀ ਇਹ ਖਿਮਾ ਕਰਾਇ ! 
ਗੁਰੁ ਪ੍ਰੌਰੇ ਮਮ ਬੈਨ ਅਲਾਏ । ਏਕਲ ਬਾਵਰ ਏਕ ਰਹਾਏ ॥ 332।। 
ਦੋਹਰਾ 
ਕਬ ਕਬ ਬਾਵਰ ਹੋਇ ਹੈ ਕਬ ਹੋਇ ਸੁਧ ਸਰੀਰ । 
ਬਚਨ ਅਨਥਾ ਹੋਇ ਨਹਿ ਜਾਨ ਸਤਿ ਧਰ ਧੀਰ ।। 333॥ 


1ਅ ਪੰਥੀ ਨਗਰ “ਅ ਪੌਥੀ ਕਮਲੇ 


ਅਧਿਆਇ ਅਠ ਰ੍ਰਵਾਂ 675 


ਚੌਂਪਈ 
ਗੁਰ ਕੇ ਬੈਨ ਸਤਿ ਜੀਅ ਜਾਨੋ। ਬਾਵਰ ਏਕ ਤਾਂਹਿ ਕਲ ਮਾਨੋ । 
ਅਬ ਤਕ ਪ੍ਰਗਟ ਜਾਨੀ ਅਤਿ ਗਾਥ । ਭਗਤ ਸਿੰਘ ਗੁਰ ਨਾਥ ਅਨਾਥ ॥ 334 ॥ 
ਅਰ ਜਾਟ ਇਕ ਬਿਨ ਅਲਾਇ । ਹੇ ਗੁਰੁ ਜੂਹ ਜਾਟ ਬਲਿ ਪਾਇ । 
ਹਮਰੀ ਧੇਨ' ਚਰਨ ਨਹਿੰ ਦੇਈ । ਮਾਰ ਹੱਟਾਇ ਜਾਇ ਤਹਿੰ ਦੇਈ ।। 335 ।। 
ਦੌਹਰਾ 
ਸ੍ਰੀ ਮੁਖ ਤੇ ਐਸੇ ਕਹਾ ਬੁਹ ਜੂਹ ਅਬ ਜਾਨ । 
ਇਹ ਚੋਲਾ ਓਲਾ ਗੁਰੂ ਚਰੇਂ ਧੋਨ ਸੁਖ ਮਾਨ ॥ 336 ।। 
ਦਯਾਸਿੰਧ ਬੁਹੁ ਨਗਰ ਥਾਂ ਅਤਿ ਦੀਰਘ ਬਲਕਾਰ । 
ਭਈ ਜੁ ਗੁਰੂ ਬੈਨ ਸਿਉ ਚਰਿਤ ਧੋਨ ਸੁਖ ਧਾਰ॥ 337॥ 
ਚੌਪਈ 
ਕਰ ਦਰਸ਼ਨ ਗੁਰ ਬੈਨ” ਸੁਨਾਇ । ਸੁਨ ਭਾਨਾ ਪੁਰ ਜਨ ਸੁਖ ਪਾਇ । 
ਤਬ ਲੈ ਭੌਜਨ ਭਯੋ ਤਿਆਰ । ਖਟ ਰਸ ਭੋਜਨ ਪਾਇ ਮੁਰਾਰ ॥ 338 ।॥ 
ਇਹ ਕਾਂ ਅਏ ਕਛਕ ਦਿਨ ਆਈ । ਟਕੇ ਲੈਨ ਹਿਤ ਆਇ ਸਿਪਾਹੀ । 
ਪੇਚ ਗੁਰੂ ਢਿਗ ਬਿਨੈ ਅਲਾਈ । ਹੋ ਗੁਰੁ ਅਬ ਹਮ ਦਿਲੀ ਜਾਈ ॥ 339 ।। 
ਦੌਹਰਾ 
ਦਯਾਸਿੰਧ ਸ੍ਰੀ ਮੁਖ ਕਹਿਯੋ ਚੋਲਾ ਨਾਮ ਅਲਾਇ । 
ਗੁਰੁ ਆਇਸਾਂ ਧਰ ਸੀਸ ਪੈ ਚਲਾ ਪੈ'ਚ ਸੁਖ ਪਾਇ ॥ 340 ।। 
__ ਚੰਪਈ 
ਅੰਰ ਕਛੁਕ ਜਨ ਲੀਨੇ ਸਾਥ । ਟਕੇ ਲੀਨ ਸਭ ਅਪਨੇ ਹਾਥ । 
ਦਿਲੀ ਜਾਇ ਮਿਲੇ ਦੀਵਾਨ । ਮੁਖ ਸਿਉ ਐਸੇ ਬਚਨ ਬਖਾਨ ॥ 341 ।। 
ਚੌਲੇਂ ਟਕੇ ਸਭੀ ਹਮ ਲਿਆਏ । ਦੀਵਾਨ ਦਫਤਰੀ ਅਗਰ ਅਲਾਏ । 
ਬੌਲ ਦਰੋਗ ਤੋਹਿ ਹਮ ਜਾਨਤ । ਭੈਣੀ ਕੌ ਇਹ ਔਰ ਬਖਾਨਤ ।। 342 ॥ 
ਦੌਹਰਾ 
ਤਬੈ ਪੰਚ ਐਸੇ ਕਹਾ ਹਮ ਨਹਿ ਭੈਣੀ ਜਾਨ । 
ਹਮ ਚੌਲ ਕੌ ਜਾਟ ਹਹਿ ਦਫਤਰ ਲਿਖਾ ਪਛਾਨ । 343 । 
ਚੌਪਈ 
ਸੁਨਤ ਸਭੈ ਮਨ ਬਿਸਮੈ" ਪਾਯੋ । ਹਮ ਨਹਿੰ ਚੋਲਾ ਅਗੁ ਸ੍ੁਨਾਯੋਂ । 
ਜਹਾਂਗੀਰ” ਢਿਗ ਤਬ ਚਲ ਆਏ । ਦਿਵਾਨ ਦਫਤਰੀ ਬੈਨ ਅਲਾਏ । 344।। 





'ਅ ਪੰਥੀ ਗਊ ਐ ਤੇ ਏ ਪੌਥੀ ਬਚਨ $£ ਪੌਥੀ ਆਗਯਾ %ਅ ਤੋ ਏ ਪੋਥੀ ਪਾੜਸਮਹਿ 


609੬ ਗਰਕ ਬਿਯਾਸ ਪਾਤਸ਼ਾਹ] ੬ 


ਹਜਰਤ ਏਕ ਔਚਭਾ ਪਾਯੋ । ਭੈਣੀ ਜਾਟ ਸੁ ਟਕੇ ਲਿਆਯੋ । 

ਭਾਖਤ ਹਮ ਚੋਲੇ ਤੇ ਆਏ । ਚੋਲਾ ਹਮ ਨਹਿ ਕਾਨਾਂ ਸੁਨਾਏ ॥ 345 । 
ਦੋਹਰਾ 

ਜਹਾਂਗੀਰ ਭੀ ਅਸ ਕਹਾ ਹਮ ਨਹਿ ਸੁਨਾ ਸੁ ਕਾਨ । 

ਖੌਜਹੁ ਦਫਤਰ ਨਾਮ ਦਿਖ ਲਾਗੇ ਦੇਖ ਦਿਵਾਨ ॥ 346 ।। 
ਚੌਪਈ 

ਬੀਸ ਸਹਸ ਦਫਤਰ ਮਹਿ ਦੇਖਾ । ਚੌਲਾ ਲਿਖਿਓ ਨਾਮ ਅਲੋਖਾ । 

ਪਾਸ ਪਾਸ ਪੁਰ ਨਾਮ ਅਲਾਵੈ । ਚੋਲਾ ਭੈਣੀ ਠੌਰ ਦਿਖਾਵੈ ॥ 347 ॥ 

ਜਹਾਂਗੀਰ ਮਨ ਬਿਸਮੈ ਪਾਇ । ਤਾਹਿ ਪੈ'ਚ ਕਉ ਨਿਕਟ ਬੁਲਾਇ । 

ਕਹਾ ਸਤਿ ਕਹੁ ਪੈਂਟ ਅਲਾਯੋ । ਗੁਰ ਅਰਜੁਨ ਇਹ ਨਾਮ ਧਰਾਯੌ ॥ 348 ।। 
ਦੋਹਰਾ 

ਜਹਾਂਗੀਰ ਬੰਦਨ ਕਰੀ ਸੁਨਕੈ ਸ੍ਰੀ ਗੁਰ ਨਾਮ । 

ਸਮਰਥ ਪੀਰ ਮੁਖ ਸਿਉ ਕਹਾ ਸਭ ਬਿਧ ਪ੍ਰਰਨ ਕਾਮ ॥ 349 । 
ਚੌਪਈ 

ਚੋਲਾ ਸ਼ਾਹਿ ਤਿਸੀ ਕਉ ਦੀਨੋ । ਮਾਫੀ ਪਟਾ ਤਾਂਹਿ ਕਾ ਕੀਨਾ । 

ਇਹ ਠਾਂ ਆਯੋ ਗੁਰੁ ਪਗ ਲਾਗਾ । ਉਸਤਤਿ ਕੀਨ ਅਧਿਕ ਰਸ ਪਾਗਾ । 350 ॥ 

ਲੀਓ ਖੋਸ ਅਬ ਸ਼ਹਿ ਜਹਾਨ । ਸੁਨ ਭਾਨਾ ਪਾਪੀ ਬਲਵਾਨ । 

ਦੋਇ ਬਰਸ ਗੁਰ ਇਹਾਂ ਰਹਾਏ । ਸੁਧਾ ਸਰੋਵਰ ਬਹੁਰ ਸਿਧਾਏ । 251 । 
ਦੇਹਰਾ 

ਸਨ ਭਾਨਾ ਜੈਸੇ ਪਿਖੀ ਤੌਸੇ ਦਈ ਸੁਨਾਇ । 

ਪ੍ਰਭ ਕੀ ਅਗਮ ਅਗਾਧ ਕਥ ਹਮਤੇ ਕਹੀ ਨ ਜਾਇ ॥ 322 ॥ 
ਚੌਪਈ 

ਭਗਤਿ ਸਿੰਘ ਸਨ ਕਥਾ ਰਸਾਲ । ਸਾਹਿਬ ਭਾਨਾ ਭਯੋ ਨਿਹਾਲ । 

ਦਯਾਸਿੰਧ ਸਨ ਮੋਲ£ ਝੁਕਾਯੋ । ਧੈਨ ਧਨ ਭਾਈ ਕੌ ਗਾਯੰ ॥ 353 ॥ 

ਕਰ ਬੈਦਨ ਪ੍ਰਕਰਮਾ ਸੁਆਮੀ । ਡੇਰੇ ਆਏ ਹਰਖ ਸੁਖ ਧਾਮੀ । 

ਹੈੱਚ ਪੁਤ ਭੌਜਨ ਲੈ ਆਯੋਂ । ਤਤ ਕਾਲ ਪਟ ਰਸ ਨਿਕਟਾਯ ॥ 354 ॥ 
ਦੋਹਰਾ 

ਸਭੀ ਆਇ ਚਰਨੀ ਲਗੇ ਸ੍ਰੀ ਗੁਰ ਕੁਸਲ ਅਲਾਇ । 

ਹਾਥ ਜੋਰ ਸਭਹਨ ਕਹਾ ਤੌਹਿ ਕ੍ਰਿਪਾ ਸੁਖ ਪਾਇ ।। 355 ।1 


2.----=-੯=-----= ਦਾ 
% ਪੋਥੀ ਕਭ। “ਅ ਪੌਥ1 ਲਿਖ ਦੀਨੋ ਅ ਪੰਥੀ ਕਥ “ਦ ਪੌਥ) ਸੀਸ 


ਅਧਿਆਇ ਆਠ'ਰ੍ ਵਾਂ 677 


ਚੌਪਈ 
ਦੈ ਆਇਸ ਭੋਜਨ ਵਰਤਾਯੋ । ਮਨ ਇਛਤ ਜੌ ਜਹਿ ਕੌ ਭਾਯੋ । 
ਪਾਛੇ ਸ੍ਰੀ ਗੁਰ ਭੌਜਨ ਕੀਨਾ । ਸੁਤ ਪ੍ਰਵਾਰ ਸਭਨ ਕੌ ਦੀਨਾ । 356 ॥ 
ਕਰ ਭੌਜਨ ਕੀਨਾ ਬਿਸਰਾਮ । ਦਯਾ ਸਿੰਧ ਸੁਖ ਸਿੰਧ ਅਕਾਮ । 
ਬਾਬਕ ਰਬਾਬੀ ਔਰ ਅਨੰਤ । ਗੁਰੁ ਢਿਗ ਕੀਰਤਨ ਹੌਤ ਅਨੰਤ! ॥ 357 ॥ 


ਦੌਹਰਾ 
ਬਹੁ ਸੁਖ ਸਿਉ” ਸੀ ਗੁਰੁ ਰਹੇ ਤੀਨ ਦਿਵਸ ਤਹਿ ਨੌਰ । 
ਚਤਰਥ ਦਿਨ ਪਿਆਨਾ ਕੀਓ ਗੋਇੰਦਵਾਲ ਕੀ ਓਰ॥ 358॥ 


ਸਵੇਯਾ 
ਬੋਦਨ ਕੇ ਪਿਤ ਕੈ ਦਰਬਾਰ ਮੁਰਾਰ ਪ੍ਰਭੁ ਪੁਰ ਲੋਕ ਬੁਲਾਏ । 
ਧੀਰ ਦੀਓ ਸਭਕੋ ਸੁਖ ਸਾਗਰ ਪੰਚ ਕੀ ਨਾਰ ਮਹਾਂ ਸੁਖ ਪਾਏ । 
ਸੁੰਦਰ ਤੇਵਰ ਕੀਮਤ ਭਾਰਿ ਕੇ ਮਾਤ ਕੌ ਤੀਨ ਦਏ ਹਰਖਾਏ । 
ਏਕਾ ਸੁਤਾ ਗੁਰੁ ਕੀ ਤਿਨ ਦੈ ਅਤਿ ਜਾਹਿ ਕੇ ਸਾਥ ਸੁ ਮੌਤਿ ਜਰਾਏ 1 359॥ 


ਮਾਤ ਆਂਨੌਦ ਕੀਓ ਪਿਖ ਕੈ ਵਰ ਦੇਤ ਅਸੀਸ ਸਹੇ ਤਵ ਸੋਗਾ । 

ਬਾਮ ਸੁ ਜਾਤ ਭਈ ਨਿਜ ਧਾਮ ਕੌ ਲੌਕ ਪੁਰੀ ਪਿਖ ਧਾਰ ਉਮੋਗਾ । 

ਬਾਹਨ ਰਾਜ ਸਭੀ ਨਿਜ ਆਪਨੇ ਪਿਆਨ ਕੀਓ ਸਭ ਆਨੰਦ ਰੌਗਾ । 

ਕੌਸ ਅਏ ਗੁਰੁ ਤੀਨ ਦਯਾ ਨਿਧ ਅਗਰ ਅਸਥਾਨ ਪਿਖਿਓ ਗੁਰੁ ਚੰਗਾ ॥ 360 ॥ 


ਦਹਰਾ 
ਉਤਰ ਅਸਵ ਤੋ ਗੁਰੂ ਜੀ ਅਧਿਕ ਬੰਦਨਾ ਕੀਨ । 
ਕੀਨ ਬੋਂਦਨਾ ਸਭ ਤਬੈ ਬੈਠੇ ਬਹੁ ਸੁਖ ਲੀਨ ।। 361 ।। 
ਚੌਪਈ 
ਰ ਹਾਥ ਸਾਧ੍ਹ ਤਹਿੰ ਬਾਰਾ । ਭਗਤ ਸਿੰਘ ਅਤਿ ਬਿਠੌ ਉਚਾਰਾ । 
ਗੁਰੁ ਕਹੋ ਕਾਹਿ ਅਸਥਾਨ । ਏਕਲ ਕੋਇ ਨ ਪੁਰ ਢਿਗ ਜਾਨ ॥ 362॥ 


ਨਤ ਖਿਨ ਪ੍ਰਭ ਭਏ ਦਿਆਲ । ਕਹੀ ਪੁਰਾਤਨ ਕਥਾ ਰਸਾਲ । 
ਏਕ ਸਮੇ' ਗੁਰੂ ਪੂਰਨ ਆਏ ।' ਆਦਿ ਗੁਰੂ ਨਾਨਕ ਸੁਖਦਾਏ ।। 363 ॥ 


2॥। 


੬ ਪਹੰਹੂ 9 


_ਦੌਹਰਾ 
ਮਰਦਾਨ' ਬਾਲਾ ਸੋਗ ਲੀਏ ਸੁਭ ਠੌਰ ਨਿਹਾਰ । 
ਧੁਰ ਆਨੰਦ ਬੈਠੇ ਪ੍ਰਭੂ ਸੋਭਤ ਨਗਰ ਅਪਾਰ 1 364 ॥ 


'ਅ ਪੰਥੀ ਕੁਟੰਬ ਅ ਪੌਥੀ ਬੋਔਤ “ਅ ਪੋਥੀ ਨਾਰਿ € ਪੋਥੀ ਗੁਰ 


678 ਗੁਰ ਬਿਲਾਸ ਪਾਤਸ਼ਾਹੀ ੬ 


ਸਵੇਯਾ 

ਧੋਲ' ਈਹਾਂ ਬਡ ਉਚ ਸੁਹਾਵਤ ਸੁੰਦਰ ਜਾਂਹਿ ਪਿਖੋਂ ਸੁਰ ਲਾਜੈ । 

ਖਤੀ ਸੁ ਬੀਚ ਬਸਹਿੰ ਧਨ ਧਾਮ ਸੌ ਬੇਦੀ ਸੂ ਜਾਤ ਬਡੇ ਸੁਖ ਸਾਜੋ । 

ਤਾਂਹਿ ਤਬੈ ਗੁਰ ਨਾਨਕ ਕੇ ਸੋਗ ਰਾਰ ਕਰੀ ਇਹ ਨੌਰ ਨ ਰਾਜੇ । 

ਧਾਮ ਦਯਾ ਸਿੰਧ ਛਾਰ ਸੋਈ ਜੋਈ ਆਵਤ ਨਾਂਹਿ ਸੀ ਗੁਰੂ ਕਾਜੈ ॥ 365 ॥ 
ਅੜਿਲ 

ਪਠੇ ਵਿੰਡ ਥਾ ਨਾਮ ਨਗਰ” ਕਾ ਜਾਨੀਏ । 

ਮਿਲ ਬੈਠੇ ਇਕ ਠਾਇ ਮੌਤ ਏ ਨਾਨੀਏ । 

ਜਿਹੇ ਠਾ ਗੁਰ ਬਸਾਇ ਭੂਮ ਨਿਜ ਮਾਨ ਹੈ । 

ਹੈ ਇਹ ਕੌ ਤੇਜ ਪ੍ਰਕਾਸ਼ ਹਮੇ ਕਉ ਮਾਨ ਹੈ ॥ 366 । 

ਤਾਂਤੇ ਯਾਹਿ ਉਠਾਇ ਵਾਸ ਨਹਿ ਪਾਂਇ ਹੈ । 

ਆਏ ਕੀਨ ਉਚਾਰ ਠੱਰ ਤਜ” ਜਾਇ ਹੈ । 

ਜੇ ਭਲ ਆਪਨ ਜਾਨ ਪਿਆਨਾ ਕੀਜੀਏ । 

ਹੋ ਇਹ ਨਾਂ ਡਿੰਭ ਪਸਾਰ ਇਕਠ ਕਰ ਲੀਜੀਏ ।। 367॥ 

ਰ ਦੌਹਰਾ 

ਅਮ੍ਰਿਤ ਬਚਨ ਸੁ ਸਾਂਤ ਕੇ ਆਗੇ ਗੁਰੂ ਅਲਾਇ । 

ਕਛੂ ਨਹਿ ਲੋਵਤ ਤੋਹਿ ਕਾ ਹਮ ਨਿਜ ਮੌਜ ਰਹਾਇ ॥ 368 ॥ 
ਚੌਪਈ 

ਬੇਦੀ ਪੁਨ ਰਿਸ ਬਚਨ ਉਚਾਰਾ । ਕੌਠਾ ਢਾਹਤ ਅਬੋ ਤੁਮਾਰਾ । 

ਤੋਂ ਕਉ ਮਾਰ ਕਢੰ'ਗੇ ਜਬਹੀ । ਤਬ ਜਾਨੌਗੇ ਜਾਨ ਨ ਅਬਹੀ ॥ 

ਉਠੇ ਗੁਰ ਅਸ ਬੰਨ ਅਲਾਏ । ਹਮਰੇ ਕੋਠਾ ਸਦਾ ਰਹਾਏ। 

ਤੁਮਰੇ ਸਦਨ ਛਾਰ ਮਿਲ ਜਾਵਹਿਂ । ਬਨੇ ਬੇਵ ਨਹਿ ਚਿੰਨ ਦਿਖਾਵਹਿ ॥ 370 ॥ 
ਦੌਹਰਾ 

ਐਸੇ ਕਹਿ ਸੀ ਗੁਰ ਗਏ ਬਹੁਰ ਸਮਾ ਕੁਛ ਪਾਇ । 

ਭਈ ਈਰਖਾ ਆਪ ਮਹਿ ਨਗਰ ਸਭੋ ਛਡ ਜਾਇ ॥ 371 ॥ 
ਚੌਪਈ 

ਤਾਂਤੇ ਨਗਰ ਥੇਹੁ ਇਹੁ ਜਾਨੋ । ਸਤਿ ਬੈਨ” ਗੁਰ ਨਾਨਕ ਮਾਨੋ । 

ਜੋ ਸੇਤਨ ਕੌ ਖੋਦ ਧਰਾਵੇ । ਸੁਕ ਰਾਜ ਸੋਇ ਛਾਰ ਮਿਲਾਵੈਂ । 3721 

ਹੋਇ ਰੈਂਕ ਸੋਤਨ ਕਰ ਸੇਵਾ । ਭੌਗ ਰਾਜ ਸਖ ਧਾਰ ਅਭੇਵਾ । 

ਬੇਦੀ ਰਾਰ ਸਭਨ ਮਿਲ ਛਾਰਾ । ਸਾਧੂ ਹੇਤ ਕਹਿ ਨਿਰਧਾਰਾਂ ॥ 373 ॥ 





£ਤ ਮ਼ਰੌਥੀ ਧਵਲ £ਅ ਪੋਥੀ ਸਹਰ $ਅ ਪੌਥੀ ਕਡ “ਅ ਪੌਥੀ ਬਚਨ 


ਅਧਿਆਇ ਅਨਾਰ੍ਵਾਂ 673 


ਦਹਰਾ 
ਏਹ ਗੁਰ ਨਾਨਕ ਠੌਰ ਹੈ ਅਬਚਲ ਸਦਾ ਰਹਾਇ । 
ਸੁਨ ਸਾਧੂ ਬੰਦਨ ਕਰੀ ਸਭ ਸੁਨਿ ਆਨੌਦ ਪਾਇ ॥ 374 ॥ 
ਚੌਪਈ 
ਦੋਇ ਘਰੀ ਤਹਿ ਬੈਠ ਸਿਧਾਇ । ਭਗਤ ਸਿੰਘ ਗੁਰ ਅਗਰ ਤਦਾਇ । 
ਦੋਇ ਕੌਸ ਜਬ ਅਏ ਮੁਰਾਰੀ । ਗੁਰ ਅਰਜਨ ਕੀ ਠੌਰ ਨਿਹਾਰੀ ॥ 375'।। 
ਨਮਸਕਾਰ ਕਰ ਤਾਹਿ ਪਠਾਇ । ਜਾਮ ਦਿਵਸ ਤਬ ਲੋ ਚੜ ਆਇ । 
ਇਹੁ ਠਾਂ ਸ੍ਰੀ ਗੁਰ ਡੇਰਾ ਲਾਯੋ । ਕਰ ਨਿਦੇਸ ਭੋਜਨ ਵਰਤਾਯੋਂ ॥ 376 ॥ 
ਦਹਰਾ 
ਸਾਹਿਬ ਭਾਨਾ ਦੇਖ ਤਬ ਸ੍ਰੀ ਗ੍ਰਰ ਠੰਰ ਤਦਾਇ । 
ਏਕਲ ਪੁਰ ਕਛੁ ਦੁਰ ਹੈ ਬੋਲੇ ਪਰੇ ਦਿਖਾਇ ।। 3771 
ਚੌਪਈ 
ਹਰਿ ਗੋਬਿੰਦ ਪੈ ਬਿਨਤ ਉਚਾਰੀ । ਹੋ ਗੁਰ ਨਗਰ ਥੇਹ ਦਿ੍‌ਸ਼ਟਾਰੀ । 
ਗੁਰ ਅਰਜਨ ਇਹ ਨਾਂ ਕਿਮ ਆਏ ।ਮੌ ਕਉ ਦੀਜੈ ਕਥਾ ਸੁਨਾਏ । 
ਗੁਰ ਆਇਸ ਭਾਈ ਕਉ ਦੀਨੀ । ਭਾਖੋ ਕਥਾ ਸਾਥ ਤੁਮ ਚੀਨੀ । 
ਭਾਈ ਬਿਧੀਏ ਸਿਉ” ਫੁਰਮਾਇ । ਕਹੋ ਕਥਾ ਤੁਮ ਪਰੀ ਸਿਧਾਇ ॥ 379 ॥ 
ਦਹਰਾ 
ਗੁਰ ਅਰਜੁਨ ਕੇ ਸਾਥ ਹਮ ਪੁਰ ਢਿਗ ਰਹਹਿੰ ਤਦਾਇ । 
ਤੋਂ ਕਉ ਮਾਲਮ ਗਾਥ ਸਭ ਜਿਹ ਬਿਧਿ ਪੁਰੀ ਦਿਖਾਇ ।। 380 ।। 
|| ਭਾਈ ਬਿਧੀਚਦਵਾਚ ।। ਚੰਪਾਈ ॥ 
ਕਰ ਬੰਦਨ ਬਿਧੀਏ ਅਸ ਗਾਇ । ਤੁਮ ਤੇ ਨਾਹੀ ਕਛਹ ਛਪਾਇ । 
ਕੇਵਲ ਮੰ ਕਉਂ ਦਾਸ ਪਛਾਨਾ । ਦੇਤ ਬਡਾਈ ਕ੍ਰਿਪਾ ਨਿਧਾਨਾ 1 381।। 
ਤਮ ਹੋ ਸਭ ਕੀ ਜਾਨਨਹਾਰੇ । ਹਮ ਅਲਪਗ ਕਿਆ ਕਹੇ” ਬਿਚਾਰੇ । 
ਤਮ ਸਰਬਗ ਸੁਆਮਿ ਸਭ ਕੇਰੇ । ਸਰਬ ਜਗਤ ਹਸਤਾਮਲ ਤੇਰੇ॥ 382 ॥ 
ਤਮਰੀ ਮਹਿਮਾ ਅਪਰ ਅਪਾਰਾ । ਸਨਕਾਦਿਕ ਨਹਿ ਪਾਵਹਿ ਪਾਰਾ । 
ਸੇਸ ਸੁਰੇਸ ਮਹੇਸ ਨ ਜਾਨੇ । ਇੰਦਰ ਵਰਨ ਕਰ ਵੇਰ ਅਜਾਨੌ ॥ 383॥ 
ਜੋਸ ਪਿਖੀ ਤੈਸੇ ਮੋਹਿ ਗਾਉ” । ਐਂ ਗੁਰੂ ਕੀ ਗਥ ਨਾਹਿ ਲਿਖਾਉ” । 
ਸੁਨ ਭਾਨਾ ਅਰਜੁਨ ਗੁਰੂਦੇਵ । ਵਿਚਰਤ ਇਹ ਠਾੰ ਅਏ ਅਭੰਵ 1। 3841 
ਦੌਹਰਾ 
ਪੰਚ ਦਾਸ ਇਨ ਸੋਗ ਥੇ ਪਿਰਾਣਾ ਪੰੜਾ ਜਾਨ । 
ਜੇਠਾ ਔਰ ਲੰਗਾਹ ਭਨ ਪੰਚਮ ਮੌਹਿ ਪਛਾਨ ।। 385 ॥ 


“ਅ ਤੇ ਦ ਪੌਥੀ ਸਹਰ 


680 


ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 

ਭਾਈ ਸੋਗ ਸੀਤ ਰੁਤ ਭਾਰੀ । ਪਰਤ ਮੇਘ ਜਲ ਤੀਖਨ ਬਯਾਰੀ । 

ਪਰੀ ਰੈਨ ਇਹੁ ਨਾਂ ਚਲ ਆਏ । ਪੁਰੀ ਰਮੰਯ ਛਬਿ ਕਹੀ ਨ ਜਾਏ ॥ 386 ॥ 

ਹਮ ਪਾਂਚਹੁੰ ਮਿਲ ਬਿਨਤਿ ਅਲਾਏ । ਚਲੋਂ ਪੁਰੀ ਪ੍ਰਭੁ ਜੀ ਸੁਖ ਪਾਏ। 

ਸੀ ਗੁਰੁ ਕਹਾ ਦੁਰ ਦ੍ਰਿਸ਼ਟਾਵਹਿਂ । ਮਧ ਪੁਰੀ ਜਨ ਦੁਸ਼ਟ ਬਸਾਵਹਿਂ । 387 ॥ 
ਦੌਹਰਾ 

ਹਮ ਪਾਂਚਹੁ ਪੁਨ ਮਿਲ ਕਹਾ ਦੀਰਘ ਸ਼ਦਨ ਦਿਖਾਇ ! 

ਧੌਲ ਪਿਖੋ ਮੰਡਪ ਬਨ ਕੋ ਜਨ ਵਾਸ ਤਦਾਇ ॥ 388 ॥ 
ਚੌਪਈ 

ਹਮ ਕੌ ਸ੍ਰੀ ਗੁਰ ਐੱਸ ਅਲਾਯੋਂ । ਪ੍ਰਿਥਮ ਜਾਇ ਤੁਮ ਠੌਰ ਦਿਖਾਯੋਂ । 

ਤਬ ਪਾਛੇ ਹਮ ਭੀ ਚਲੈ । ਸੁਨ ਭਾਨਾ ਪਾਂਚੋ ਮਿਲ ਹਿਲੌ" ॥ 389 ॥ 
ਦੌਹਰਾਂ 

ਭਾਈ ਗੁਰ ਕੇ ਨਿਕਟ ਰਹਿ ਨਗਰ ਖਾਨਪੁਰ ਨਾਮ । 

ਦੋਇ ਘਰੀ ਨਿਸ ਜਬ ਬਿਤੀ! ਕਰ ਪ੍ਰਵੇਸ਼ ਹਮ ਆਨ ।। 390 ॥ 

ਉਚੇ ਉਚੇ ਸੋਈ ਗ੍ਰਿਹਿ ਬੀਥੀ ਬਨੌ ਬਜਾਰ । 

ਮਾਨਹੁ ਨਗਰੀ ਇੰਦ ਕੀ ਬਹੁਰ ਦਯਾ ਬਿਨ ਛਾਰ ॥ 391॥ 

ਰ ਸਵੇਯਾ 

ਉਚ ਅਟਾ ਘਟ ਬਾਤ ਸੁਲਾਵਤ ਬੀਚ ਹੁਕਾ ਕਰ ਪਾਨ ਪਠਾਨਾਂ । 

ਰਾਮ ਜਨੀ ਬਹੁ ਨਾਚ ਕਰਹਿ ਕਰ ਗਾਇਨ ਪਾਂਨ ਸੁਰਾ ਦੇ ਤਾਨਾ। 

ਠੌਰ ਹੀ ਠੌਰ ਪਿਖਾ ਅਸ ਕੌਤਕ ਆਦਰ ਮੋਹਿ ਨਾ ਕਾਹਿ ਬਖਾਨਾਂ । 

ਜਦਪਿ ਦੀਰਘ ਕੇਤ ਬਡੋ ਧਨ ਜਾਨ ਦਯਾ ਬਿਨ ਛਾਰ ਮਿਲਾਨਾ ॥ 392॥ 


ਦੋਹਰਾ 
ਫਿਰੇ ਸਭੀ ਹਮ ਸਦਨ ਮਹਿ ਬਰਖਾ ਪਰਤ ਅਪਾਰ । 
ਕਾਹੂ ਆਦਰ ਨਹਿ ਕੀਓ ਸੁਨ ਭਾਨਾ ਤਹਿ ਵਾਰ।। 393 ॥ 
ਚੌਪਈ ਰ 
ਤਬ ਹਮ ਚਲ ਸਤਿਗੁਰ ਢਿਗ” ਆਏ । ਪੂਛ ਪ੍ਰਭ ਹਮ ਕਹਾ ਸੁਨਾਏ । 
ਸ੍ਰੀ ਗੁਰ ਕਹਾ ਚਲੋ ਤਬ ਤਹਾਂ । ਮਮ ਪਿਆਰਾ ਝੰਗੀ ਮਹਿ ਜਹਾਂ । 394 ॥ 
ਸਾਤਹੈ ਚਲ ਇਹ ਠਾਂ ਸਭ ਆਏ । ਆਗੇ ਕੌਤਕ ਔਸ ਦਿਖਾਏ । 
ਭਾਈ ਹੇਮਾ ਗੁਰੂ ਗੁਨ ਗਾਵੈ । ਓਢ ਕਾਮਰੀ ਚੂਨ ਪੀਸਾਵੇ ॥ 395 ॥ 


ਆ 


ਅ ਪੌਥੀ ਗੁਰੂ £ਅ ਪੌਥੀ ਬਚਨ _££ ਪੋਥੀ ਗਈ) _£% ਪੰਥੀ ਪਹਿ 


ਅਧਿਐ'ਇ ਅਠ'ਰ੍ਰਵਾੰ 651 


ਦਹਰਾਂ 
ਟਟ ਛਾਪਰੀ ਸੀਸ ਪੈ ਪਰਤ ਹੋਮ ਕੀ ਧਾਰ । 
ਭੀਤਰ ਚੋਵਤ ਬੂੰਦ ਨਹਿ ਜਾਨ ਸਤ ਕਰਤਾਰ ।! 396 ॥ 
ਚੌਪਈ 
ਗੁਰੂ ਅਰਜੁਨ ਮਨ ਆਨੰਦ ਪਾਯੋ । ਹੇਮੈ ਕਾ ਅਸਚਰਜ ਦਿਖਾਯੋਂ । 
ਕੀਨ ਪ੍ਰਵੇਸ਼ ਮਧ ਗੁਰ ਜਬਹੀ' । ਚੌਕੇ ਉਠਾ ਹੋਂਮਾ ਪਿਖ ਤਬਹੀ । 
ਗਦ ਗਦ ਹੈ ਗਰਿ ਅਚਰ ਪਾਯੋਂ । ਗੁਰੂ ਅਰਜੁਨ ਕੇ ਪਗਿ ਲਪਟਾਯੋ । 
ਧੋਇ ਚਰਨ ਚਰਨਾਮ੍ਰਿਤ ਲੀਨਾ । ਅਤਿ ਆਨੰਦ ਮਨ ਮਹਿ ਤਬ ਕੀਨਾਂ ॥ 397 ॥ 
ਦੋਹਰਾ 
ਸਭ ਕੈ ਪਨ ਪਗ ਧੋਇ ਕੈ ਹਰਖ ਕੀਓ ਜਲ ਪਾਨ । 
ਡਾਰ ਕਾਂਬਰੀ ਤਬ ਦਈ ਬੋਠੇ ਕ੍ਰਿਪਾ ਨਿਧਾਨ । 398 ॥ 
ਚੌਪਈ 
ਹੋਮਾ ਨਿਜ ਤਨ ਨਾਂਹਿ ਸਮਾਵੈ । ਕਰ ਦਰਸ਼ਨ ਗੁਰ ਬਲਿ ਬਲਿ ਜਾਵੇ । 
ਜੌਉ ਚੂਨ ਪੁਰ ਮਾਂਗ ਲਿਆਯੋ । ਸੋਈ ਪੀਸ ਪ੍ਰਸਾਦਿ ਕਰਾਯੋ ॥ 399 ॥ 
ਕਰ ਭੋਜਨ ਗੁਰ ਅਗੁ ਧਰਾਏ । ਦੋਖ ਪ੍ਰੰਮਾਂ ਗੁਰ ਬਲਿ ਬਲਿ ਜਾਏ । 
ਭੋਜਨ ਸਵਾਦ ਐਸ ਚਲ ਆਯੋ । ਸੁਨ ਭਾਨਾ ਹਮ ਕਰੀ” ਨ ਖਾਯੋ ।। %00। 
ਦੋਹਰਾ 
ਬੋਰ ਖੀਚਰੀ ਖਾਇ ਜਿਮ ਸਾਗ ਬਿਦਰ ਕੱ ਜਾਨ । 
ਤਿੰਹ ਤੇ ਅਧਿਕ ਸੁਆਦ ਤਿਹ ਗਰ ਅਰਜੁਨ ਕਰ ਮਾਨ ॥ 401।। 
ਚੌਪਈ 
ਪਾਛੇ ਹੇਮੋ ਬਹੁ ਸੁਖ ਪਾਇ । ਸੀਤ ਪ੍ਰਸਾਦਿ ਗੁਰੂ ਕਾ ਖਾਇ । 
ਅਤਿ ਆਨੈਦ ਧਰ ਗਾਵਨ ਲਾਗਾ । ਚਾਪੀ ਕਰਤ ਅਧਿਕ ਰਸ ਪਾਗਾ । 402। 
ਪ੍ਰੌਮ ਪੁਲਕ ਗੁਰੂ ਸਬਦ ਉਚਾਰਾ ।। ਸੂਹੀ ਰਾਗ ਮਧ ਜੌ ਧਾਰਾ । 
ਚਾਲੀ ਏਕ ਸਬਦ ਸੌ ਜਾਨੋ। ਸੁਨ ਭਾਨਾ ਗੁਰੁ ਗਿਰਿੱਥ ਸੁ ਜਾਨੋਂ ।। 403॥ 
ਦਹਰਾ 
ਅਰਥ ਤਾਂਹਿ ਸੋਕੌਚ ਸਿਉ ਮਿਸ੍ਰਤ ਕਹਹੰ ਸੁਨਾਇ । 
ਭਗਤ ਸਿੰਘ ਸੀ ਮੁਖ ਤਬੈ ਐਸੇ ਕਹਾ ਅਲਾਇ ॥ 404।। 
ਸਵੇਜਾ 
ਜਾਨ ਭਲੀ ਇਹੁ ਛਾਪਰੀ ਜਾਂਹਿ ਮਹਿ ਸੁੰਦਰ ਸੰਤ ਗੁਰੂ ਗੁਨ ਗਾਏ । 
ਕਾਮ ਕਿਸੀ ਨਹਿੰ ਧੋਲ ਬਡੀ ਪਿਖ ਪਾਨ ਸੁਰਾ ਜਿਹਿੰ ਨਾਂਚ ਕਰਾਏ । 


“ਦ ਪੋਥੀ ਪ੍ਰੀਤਿ “ਅ ਪੋਬੀ ਦੇਹਹ੍ਰੰ 


682 ਰ ਗ੍ਰਰ ਬਿਲਾਸ ਪਾਤਸ਼ਾਹੀ ੬ 


ਆਨੰਦ ਰੈਕ ਮਿਲੈ ਸਤਿ ਸੈਗਤ ਹੋਇ ਪ੍ਰਸੈਨ ਪ੍ਰਭੂ ਚਿਤ ਚਾਏ । 

ਛਾਰ ਮਿਲੈ ਜਨ ਏਹੁ ਬਡਪਨ ਨਾਮ ਤਿਆਗ ਸਿਰੀ ਲਪਟਾਏ ।। 405 ॥ 

ਓਢ ਕੌ ਕਾਮਰੀ ਪੀਸਨ ਪੀਸਨ ਪੀਸਤ ਸ਼ਾਂਤ ਸੈਤੌਖ ਰਿਦੈ ਸੁਖ ਪਾਏ । 

ਕਾਂਮ ਕਿਸੀ ਨਹਿੰ ਰਾਜ ਇਸੋਂ ਜਗ ਭੂਖ ਸਦਾ ਨਹਿੰ ਕੋਊ ਤਿ੍‌ਪਤਾਏ । 

ਆਨੰਦ ਰੈਗ ਸਦਾ ਸੁਖ ਖਾਨ ਸੁ ਸੰਤ ਸੁਨੋ ਪੁਨ ਐਸ ਅਲਾਏ । 

ਹਾਥ ਸਦਾ ਸਭ ਹੀ ਤੁਮਰੇ ਪ੍ਰਭ ਆਪ ਕਰੋ ਪੁਨ ਆਪ ਕਰਾਏ ॥ 406 ॥ 

ਗੁਰ ਨਾਨਕ ਜੀ ਮਮ ਦਾਨ ਕਰਹਿ ਸਦ ਸ੍ਰਾਸ ਹੀ ਸ੍ਰਾਸ ਗੁਰੂ ਗੁਣ ਗਾਏ । 

ਔਸ ਉਚਾਰ ਪ੍ਰਭੂ ਸੁਖ ਕਾਰ ਸੁ ਸੈਤ ਸਨੋ ਕਵਿ ਭਲ ਛਿਮਾਏ । 

ਜਾਂਹਿ ਸੁ ਗੀਰ ਮੁਸਾਹਿਬ ਤਾਂਹਿ ਕੋ ਨਾਮ ਜਿਸੇ ਸਭ ਖ਼ਾਨ ਸੁ ਗਾਏ । 

ਸ੍ਰ ਗੁਰੁ ਬੈਨ ਅਟਲ ਸੁ ਜਾਨਹੁ ਤਾਂਹਿ ਕਉ ਨਗਰ ਸੁ ਦੀਨ ਢਹਾਏ ।। 407 ॥ 
ਚੌਪਈ ਰ 

ਕਛੂ ਦਿਨ ਸ੍ਰੀ ਗੁਰੁ ਈਹਾਂ ਰਹਾਏ । ਹੇਮੋ ਨਿਕਟ ਅਧਿਕ ਸੁਖ ਪਾਏ । 

ਗੁਰੁ ਅਛਤ ਹੇਮਾ ਤਨ ਤਯਾਂਗ । ਗੁਰੁ ਕੇ ਧਾਮ ਗਯੋ ਵਡ ਭਾਗ ।। 408 । 
ਦੌਹਰਾ 

ਗੁਰੂ ਅਰਜਨ ਤਬ ਜਾਤ ਭਏ ਇਹੁ ਤੇ ਪੁਰ ਕਰਤਾਰ । 

ਸਾਹਿਬ ਭਾਨਾ ਜੀ ਕਹੂੰ ਜੌ ਮਮ ਨੈਨ ਨਿਹਾਰ ॥ 409 ॥ 
ਚੰਪਈ 

ਸੰ ਇਹੁ ਹੈ ਗੁਰੂ ਅਰਜੁਨ ਥਾਨਾ । ਸੁਨ ਭਾਨੇ ਤਬ ਬੈਦਨ ਠਾਨਾ । 

ਹਰਿ ਗੋਬਿੰਦ ਗੁਰ ਬਹੁ ਸੁਖ ਪਾਯੋ । ਅਤਿ ਅਨੌਤ ਜੁਤ ਮੌਲ ਝਕਾਯੋ । 410॥ 

ਪੁਨ ਭੌਜਨ ਕਰ ਕੌ ਬਿਸ੍ਰਾਮ । ਕੀਨ ਸੈਕੌਚ ਡੇਢ ਰਹੇ ਜਾਮ । 

ਘਟਿ ਘਟਿ ਜਾਨਨਹਾਰ ਮੁਰਾਰ । ਦਰਾਸਿੰਧ ਗੁਰ ਭਏ ਤਿਆਰ ।। 4111 


ਖਲਕ 


ਦਹਰਾ ੍ 

ਭਾਈ ਕਾ ਗੁਰੁ ਜਾਨ ਕੇ ਅੰਤ ਸਮਾ ਅਬ ਆਇ । 
ਭਗਤ ਸਿੰਘ ਪਿਆਨਾ ਕੀਓ ਗੋਇੰਦਵਾਲ ਪਹੁੰਚਾਇ ॥ 412 ॥ 

_ ਚੌਪਈ 
ਅਰਧ ਜਾਮ ਦਿਨ ਜਬੋਂ ਰਹਾਯੋ । ਬਾਵਲੀ ਢਿਗ ਗੁਰ ਡੇਰਾ ਲਾਯੋ । 
ਤਾਤਕਾਲ ਮਜਨ ਤਬ ਕੀਨੇਂ । ਸਭ ਕੇ ਜੁਤ ਮਨ ਬਿਲਮ ਨਾ ਕੀਨੋ ॥ 413॥ 
ਦਰਸ ਚੌਬਾਰੇ ਸੁਭ ਅਸਥਾਨ । ਆਏ ਡੋਰੇ ਕਿਪਾ ਨਿਧਾਨ । 
ਪਰਮਾਨੰਦ ਸੁੰਦਰ ਤਬ ਆਏ । ਦਯਾ ਸਿੰਧ ਕੇ ਪਗ ਲਪਟਾਏ ॥ 414 ॥ 


'ਅ ਪੌਥ) ਸਦਨ “ਅ ਪੋਬੀ ਮਾਥ ਏ ਪੌਥੀ ਸੀਸ 


ਅਧਿਆਇ ਅਠਾਰ੍ਹਵਾਂ - 082 


ਦੌਹਰਾ 
ਕਸਲ ਪ੍ਛ ਗੁਰ ਤਾਂਹਿ ਕੀ ਤਬਹੀ ਲਾਇ ਦੀਵਾਨ । 
ਸੰਦਰ ਚੌਕੀ ਹੋਤ ਤਥ ਸੁਨਤ ਪ੍ਰਭੂ ਸੁਖ ਮਾਨ ॥ 415 ॥ 
ਚੌਪਈ 
_ਦਯਾਸਿੰਧ ਰਹਿਰਾਸ ਸੁਨਾਇ । ਸੁੰਦਰ ਸੋਵਾ ਕੀਨ ਮਹਾਇ' । 
ਭੋਜਨ ਦਾਣੇ ਕੀ ਤਹਿ ਸਾਰਾ । ਰੁਚ ਅਨੁਸਾਰ ਲਿਆਇ ਨਹਿੰ ਵਾਰਾ 1 41611 
ਕਰ ਭੌਜਨ ਕੀਨਾ ਤਬ ਸੋਨਾ । ਸੋਤ ਸੁਨਹੁ ਸੀ ਗੁਰ ਸੁਖ ਐਨਾ । 
ਡੇਢ ਜਾਮ ਨਿਸ ਜਬੋ ਰਹਾਈ । ਬੈਠੇ ਗੁਰ ਸਭ ਜਨ ਸੁਖਦਾਈ । 417॥ 
ਦੌਹਰਾ 
ਸੰਦਰ ਪਰਮਾਨੰਦ ਕਉ ਅੰ ਭਾਨੇ ਗੁਰਦਾਸ । 
ਇਨ ਸਭ ਕਉ ਗੁਰ ਸੋਗ ਲੈ ਬਾਵਲੀ ਅਏ ਹੁਲਾਸ 1 418 ॥ 
ਚੰਪਈ 
ਪ੍ਰਥੰਮ ਸੌਚ ਕੌ ਮਜਨ ਕੀਨੋ । ਸਤਿਨਾਮ ਮਹਿ ਨਿਜ ਮਨ ਦੀਨੋ । 
ਕਰ ਇਸਨਾਨ ਭਾਈ ਕਰ ਧਿਆਨ । ਅੰਤ ਸਮਾ ਨਿਜ ਨਿਕਟ ਪਛਾਨ! 419॥ 
ਪੰਚ ਗੁਰੂ ਤਬ ਦਰਸ ਦਿਖਾਏ । ਬੁਢੇ ਜੁਤ ਅਸ ਕਹਾ ਸੁਨਾਏ । 
ਧੈਨ ਧੰਨ ਭਾਈ ਗੁਰਦਾਸ । ਜਗ ਮਹਿ ਭਾਰੀ ਜਸ” ਪ੍ਰਗਾਸ । 420 ॥ 
ਦੋਹਰਾ 
ਸਭੋ ਕਾਜ ਪ੍ਰਰਨ ਭਏ ਅਬ ਚਾਲਹੁ ਗ੍ਰਰ ਪਾਸ । 
ਅਤਿ ਆਨੰਦ ਭਾਈ ਕੀਓ ਦੇਖ ਰੂਪ ਸਖ ਰਾਸ ॥ 421 ॥ 
ਚੌਪਈ 
ਅਸ ਕਹ ਭਏ ਸੁ ਅੰਤਰ ਧਿਆਨਾ । ਅਤਿ ਅਨੰਦ ਭਾਈ ਮਨ ਮਾਨਾ । 
ਹਰਿ ਗੋਵਿੰਦ ਗੁਰ ਕੇ ਪਗ ਲਾਗਾ । ਬਿਨਤੀ ਕੀਨ ਐਸ ਰਸ ਪਾਗਾ ।। 422 ॥ 
ਹੋ ਪ੍ਰਭ ਅੱਤ ਸਮਾ ਮਮਾਂ ਆਯੋ । ਪੰਚ ਗੁਰੂ ਮਮ ਦਰਸ ਦਿਖਾਯੋਂ । 
ਅਬ ਹਉ ਧਾਮ ਗੁਰੂ ਕੇ ਜਾਂਉ” । ਹੈ ਗੁਰ ਤੁਮਰੀ ਆਇਸ' ਪਾਂਉ ।1 423 । 
ਦੌਹਰਾ 
ਦਯਾਸਿੰਧ ਸ੍ਰੀ ਮੁਖ ਕਹਾ ਜਾਹੁ ਗੁਰੂ ਕੇ ਧਾਮ । 
ਤਬ ਲੌ ਜਸ ਤਮਹੋਂ ਰਹੈ ਜਬ ਲੰ ਨਭ ਭੂ ਮਾਨ ।। 424॥ 
ਚੌਪਈ 
ਪਨ ਭਾਈ ਅਸ ਬਿਨਤ ਉਚਾਰੀ । ਮੈ ਕਉ ਜਾਨਹੁ ਦਾਸ ਮੁਰਾਰੀ । 
ਬਿਪਾਸਾ ਭਸਮ ਡਾਰ ਮਮ ਦੀਜੈ । ਸੇਵਕ ਜਾਨ ਮੜੀ ਨਹਿ [ਕੀਜੈ]॥ 425 ॥ 


ਅ ਪੋਥੀ ਬਕਾਇ “%ਅ ਤੋਂ ਦ ਪੌਥੀ ਕੀਰਤ _ 5 ਪੌਥੀ ਮੋਹਿ % ਪੌਥੀ ਆਗਿਆ! _ ਅ ਪ੍ਰੋਥੀ ਵਿਚੋ 


684 ਗੁਰ ਬਿਲਾਸ ਪਾਤਸ਼ਾਹੀ ੬ 


ਤਥਾਂ ਸਤਿ ਬਚਨ ਗਰ ਕਹਾਂ ਸੁਨਾਈ । ਬਾਬਕ ਆਸਾ ਵਾਰ ਲਗਾਈ । 
ਭਾਈ ਜਪੂਜੀ ਪਾਠ ਸੁ ਕੀਨੋ । ਸੁਖਮਨੀ ਪਾਠ ਮਾਹਿ ਮਨ ਦੀਨੋ 1 426 ॥ 
ਦਹਰਾ 
ਨਿਸਾ ਗਈ ਰਵਿ ਆਇਯੋ ਭੌਗ ਵਾਰ ਕਾ ਪਾਇ । 
_ਰਿਚੈ ਕਮਲ ਗੁਰ ਰੂਪ ਕਉ ਭਾਈ ਤਬੈ ਧਰਾਇ ।। 427 ॥ 
ਚੌਪਈ 
ਭੌਗ ਸੁਖਮਨੀ ਕਾ ਤਬ ਪਾਯੋ । ਪਦ ਪੰਕਜ ਗੁਰ ਕੇ ਲਪਟਾਯੋ । 
ਭਈ ਕੇ ਤਬ ਪ੍ਰਾਨ ਬਿਲਾਏ । ਗੁਰ ਪਗ ਸੀਸ ਭਾਗ ਬਡ ਭਾਏ ॥ 428 ॥ 
ਪੰਚ ਗੁਰੂ ਬੁਢਾ ਜੀ ਆਏ । ਸੁੰਦਰ ਯਾਨ ਸੰਗਿ ਗੁਰੂ ਲਿਆਏ । 
ਕਰ ਬਦਨ ਭਾਈ ਸੂਖ ਪਾਇ । ਚੜਾ ਯਾਨ ਗੁਰ ਧਾਮ ਸਿਧਾਇ ॥ 429 । 
__ਛੌਹਰਾ 
ਮ੍ਰਿਤਕ ਰੀਤਿ ਪਾਛੇ ਕਰੀ ਹਰਿਗੌਵਿੰਦ ਸੁਖ ਖਾਂਨ ॥ 
ਭਾਈ ਦੇਹ ਇਸਨਾਨ ਕਰ ਧਾਰੀ ਤਬੈ ਬਿਬਾਨ । 430 ॥ 
ਰ ਚੌਪਈ 
ਏਕ ਓਰ ਭਾਨਾ ਗੁਰ ਲਾਗੇ । ਬਿਧੀਆ ਜੇਠਾ ਬਿਬ ਰਸ ਪਾਗੇ । 
ਚਾਰੋ ਲੀਓ ਬਿਬਾਨ ਉਂਠਾਇ । ਆਗੇ ਬਾਬਕ ਸਬਦ ਅਲਾਇ ।। 431।। 
ਮਾਰੂ ਚੌਕੀ ਹੋਤ ਸੁਧਾਰਾ । ਭਗਤ ਸਿੰਘ ਛਬਿ ਬਨੀ ਅਪਾਰਾ । 
ਗੁਰ ਸੁਤ ਉਪਰ ਚੋਰ” ਢੁਰਾਵਹਿੰ । ਔਰ ਦਾਸ ਬਹੁ ਸੌਖ ਬਜਾਵਹਿਂ । 432 ॥ 
ਦੰਹਰਾ 
ਡਾਰ ਫੂਲ ਸੁਰ ਤਾ ਸਮੇ ਤੀਰ ਬਿਪਾਸਾ ਜਾਇ । 
ਚੌਦਨ ਚਿਖਾ ਬਨਾਇ ਕੈ ਤਾਂ ਪਰ ਦੇਹ ਧਰਾਇ ॥ 433। 
ਨਿਜ ਕਰ ਲਾਬੂ ਲਾਇਓ ਦਯਾ ਸਿੰਧ ਕਰਤਾਰ । 
ਮਾਰੂ ਚੰ'ਕੀ ਹੋਤ ਤਬ ਲਗਾ ਦੀਵਾਨ ਅਪਾਰ 1 434।। 
ਚੌਪਈ 
ਕਪਾਲ ਕ੍ਰਿਪਾ ਕਰ ਕੀਨ ਇਸਨਾਨਾ । ਤਿਲਾਂਜਲਿ ਦੀਨ ਅਧਿਕ ਹਿਤ ਮਾਨਾ । 
ਬੈਠ ਦੀਵਾਨ ਭੰਗ ਤਬ ਪਾਏ । ਪੜ ਸੋਹਿਲਾ ਪ੍ਰਸਾਦਿ ਵਰਤਾਏ ।1 435 ।। 
ਬਰਤਨ ਭਾਈ ਕਥਾ ਰਸਾਲ । ਡੇਰੇ ਆਏ ਪ੍ਰਭੂ ਮੁਰਾਰ । ਰ 
ਪ੍ਰਚਾਵਣੀਂ ਕਰ ਨਿਜ ਨਿਜ ਗ੍ਰਿਹ ਗਏ । ਚੌਕੀ ਸਥਦ ਅਨਿਕ ਬਿਧ ਭਏ ॥ 436॥ 
ਦੋਹਰਾ 
ਚੁਨੇ ਪ੍ਰਸ਼ਪ ਦਿਨ ਚਾਉਥੇ ਭਸਮ ਬਿਪਾਸਾ ਪਾਇ 1 
ਕਰ ਮਜਨ ਸ੍ਰੀ ਬਾਵਲੀ ਸਭ ਸਥਾਨ ਦਰਸਾਇ ।। 437 ।॥ 


“ਅ ਪੋਥੀ ਸਚ ਖੰਡ _“ ਪ੍ਰੀ ਚਵਰ 


ਅਧਿਆਇ ਅਠਾਰ੍ਹਵਾਂ _ 685 


ਸਵੇਯਾ 

ਕੀਨ ਪਯਾਨ ਪ੍ਰਭੂ ਸੁਖ ਖਾਨ ਸੁ ਬਾਹਿਨ ਆਪਨੇ ਆਪ ਸੁਹਾਏ । 

ਮਾਂਗ ਵਿਦਾ ਗੁਰ ਨੰਦ ਕੈ ਨੰਦ ਤੇ ਪਰਮਾਨੰਦ ਕਉ ਧੀਰ ਧਰਾਏ । 

ਤਾਂਹਿ ਕੀ ਬਾਮ ਮਿਲੀ ਸਭ ਮਾਤ ਕਉ ਕੀਨੇ ਬਿਦਾ ਸਭ ਅੰਕ ਮਿਲਾਏ । 

ਪਾਂਛ ਹਟਾਇ ਸਭੀ ਸੁਖ ਸਾਗਰ ਪਿਆਨ ਕੀਓ ਗੁਰ ਅਗਰ ਤਦਾਏ ।। 438 ॥ 
ਦਹਰਾ 

ਅਰਧ ਜਾਮ ਦਿਨ ਕੇ ਚੜੈ ਚੁਨੇ ਪੁਸ਼ਪ ਕਰ ਪਿਆਨ । 

ਖਡ੍ਰ ਨਿਕਟ ਜਬਹੀ ਗਏ ਉਤਰ ਭੂਮ ਸੁਖ ਮਾਨ । 432 ।। 
ਚੌਪਈ 

ਗੁਰ ਅੰਗਦ ਕੇ ਗਏ ਦਰਬਾਰ । ਧਰ ਪ੍ਰਸਾਦਿ ਬਦਨ ਬਹੁ ਧਾਰ । 

ਪ੍ਰਵਾਰ ਸੈਨ ਸਬ ਦਰਸਨ ਪਾਯੋਂ । ਦਾੜ੍ਹ ਸੁਨ ਕਰ ਤਉ ਹੀ ਆਯੋ । 440॥ 

ਚਰਨ ਬੈਦ ਬਹੁ ਬਿਨ ਅਲਾਈ । ਇਹ ਠਾਂ ਬਸਹੁ ਆਜ ਸੁਖਦਾਈ । 

ਸ੍ਰੀਘਰ ਕਹਾ ਗੁਰੂ ਹਮ ਜਾਵਹਿ । ਗੁਰੂ ਗ੍ਰੰਥ ਕਾ ਪਾਠ ਕਾਰਵਹਿ । 441॥ 
ਦੌਹਰਾ 

ਸਧਾ ਸਰੋਵਰ ਜਾਇਕੇ ਭਾਈ ਹੇਤੁ ਸੁਧਾਰ । 


ਦੇ 


ਮੋ ਪਰ ਕ੍ਰਿਪਾ ਰਾਖੀਓ ਮਨ ਤੇ ਨਾਂਹਿ ਵਿਸਾਰ ॥ 442 ॥ 
ਚੌਪਈ 
ਕਰ ਬੰਦਨ ਤਬ ਕੀਨ ਪਿਆਨਾ । ਸੁਧਾ ਸਰੋਵਰ ਓਰ ਨਿਧਾਨਾਂ । 
ਘਰੀ ਚਾਰ ਦਿਨ ਰਹਾ ਸੁ ਜਬਹੀ । ਸੁਧਾ ਸਰੋਵਰ ਪਹੁੰਚੇ ਤਬਹੀ ॥ 443 ॥ 
ਪ੍ਰਸਾਦਿ ਅਗੁ ਧਰ ਤਤ ਛਿੰਨ ਆਏ । ਤਖਤ ਦਰਬਾਰ ਦਰਸ ਤਬ ਪਾਏ । 
ਬਹਰੋ ਤਖਤ ਬਿਰਾਜੈ ਆਇ । ਪ੍ਰਵਾਰ! ਸਭੀ ਨਿਜ ਮਹਲ ਸਿਧਾਇ ।। 444 ॥ 
ਦੌਹਰਾ 
ਨਗਰ ਲੰਕ ਆਏ ਤਬੈ ਭਾਈ ਓਰ ਬੁਲਾਇ । 
ਸਭ ਕਉ ਧੀਰਜ ਦੇਤ ਗੁਰ ਪ੍ਰਭ ਗਤਿ ਅਗਮ ਅਲਾਇ ॥ 445 ।1 


_ ਚੌਪਈ 
ਮਦਰ ਤਬ ਰਹਿਰਾਸ ਸੁਨਾਈ । ਦਯਾ ਸਿੰਧ ਦੀਨਨ ਸੁਖ ਦਾਈ । 
ਪਰੀ ਨਿਸਾ ਨਿਜ ਮਹਿਲ ਸਿਧਾਏ । ਭੌਜਨ ਕੀਨ ਪਲੰਘ ਪੌਢਾਏ । 446 ॥ 
ਨਿਸ਼ਾ ਬਿਹਾਇ ਰਵੀ ਜਬ ਆਯੋਂ । ਬਿਧੀਏ ਕਉ ਗੁਰ ਔਸ ਅਲਾਯੋ । 
ਕਰੋ ਪਾਠ ਗੁਰ ਗ੍ਰੰਥ ਸੁਧਾਰਾ । ਭਾਈ ਹੇਤ ਨਾਂ ਲਾਇ ਅਵਾਰਾ ॥ 447 । 


1੩ ਹੁਬੀ ਅਰਜ _“ਅ ਪੌਥੀ ਹਮ “ਅ ਪੌਥੀ ਕੁਟੰਬ 


686 ਗੁਰ ਬਿਲਾਸ ਪਾਤਸ਼ਾਹ) ੬ 


ਦਾ, 


ਦਹਰਾ 
ਪਾਠ ਕਰਨ ਬਿਧੀਆ ਲਗੋ ਚੌਕੀ ਸਬਦ ਆਨੰਦ । 
ਨਿਤ ਨੂਤਨ ਢਿਗ ਹੌਤ ਹੈ ਤੰਦਸ ਦਿਵਸ ਬਿਤੌਤ ।। 448 ॥ 
_ਦਯਾ ਸਿੰਧ ਆਇਸ ਕਰੀ ਗੁਰੂ ਗ੍ਰੰਥ ਕਾ ਭੋਗ । 
ਬਿਧੀਏ ਪਾਯੋ ਹਰਖ ਸਿਉ“ ਭਾਈ ਕੇ ਹਿਤ ਜੰਗ ।! 449।। 


ਚੌਪਈ 
ਦਈ ਪੁਸ਼ਾਕ ਤਖਤ ਦਰਬਾਰ । ਸੰ ਗੁਰ ਭਾਈ ਹੇਤ ਸਵਾਰ । 
ਕੜਾਹ ਵਰਤਾਇ ਦਾਨ ਬਹੁ ਦੀਨੋ । ਦਯਾ ਸਿੰਧ ਮਨ ਆਨੰਦ ਲੀਨੇ ॥ 450 11 
ਪੂਰਨ ਭਈ ਗਾਥ ਏ ਜਾਨਹੁ ਏ । ਬਿਧ ਜੌਤੀ ਜੋਤਿ ਸਮਾਨਹੁ । 
ਸੌਰਹਿ ਸੈ ਛਿਆਸੀਏ ਮੰਝਾਰ । ਸੰਮਤ ਜਾਲ ਸੁਰ ਗੁਰ ਵਾਰ । 451॥ 


ਦੌਹਰਾ 
ਭਾਦ” ਸੁਦੀ ਤਿਥ ਪੰਚਮੀ ਭਾਈ ਨਿਜ ਤਨ ਤਯਾਗ । 
ਗੁਰੂ ਨਾਨਕ ਕਾ ਧਾਮ ਜੌ ਤਹਾਂ ਗਯੋ” ਵਡਭਾਗ ॥ 452 | 
ਚੌਪਈ 
ਭਾਈ ਵਿਰਹ ਸ੍ਰ ਗੁਰ ਪਾਈ । ਅਹਿਨਿਸ ਕਰਹਿੰ ਯਾਦ ਸੁਖਦਾਈ । 
ਭਾਨੋ ਸਿਉ" ਚਰਚਾ ਬਹੁ ਕੀਨੀ । ਵਿਰਾਗ ਗਯਾਨ ਭਗਤ ਰਸ ਭੀਨੀ ।। 453। 
ਸੁਧਾ ਸਰੋਵਰ ਕਰ ਇਸਨਾਨ । ਦਰਬਾਰ ਤਖਤ ਬਹੁ ਬੰਦਨ ਠਾਨ। 
ਭਗਤ ਸਿੰਘ ਗੁਰ ਆਇਸ ਪਾਇ । ਸਾਹਿਬ ਭਾਨਾ ਧਾਮ ਸਿਧਾਇ ॥ 454 ॥ 


"ਆਖ 


ਦਹਰਾ 

ਚਲਤ ਬੇਰ ਸਤਿਗੁਰ ਕਹਾ ਜਬ ਹਮ ਤੁਮੇ ਬੁਲਾਇ । 

ਆਵਹੁ ਤਹਿ ਤਜ ਦੇਰ ਕਉ ਕਛੂ ਬਿਲਮ ਨਹਿ ਲਾਇ ॥ 455 ॥ 

ਰ ਚੌਪਈ 

ਆਇਸ ਮਾਨ ਗਯੋ ਰਾਮਦਾਸ । ਪਾਛੇ ਸੀ ਗੁਰ ਧਾਰ ਹੁਲਾਸ । 

ਭੁਖਨ ਹੈ ਦੇ ਬਸਤ ਅਪਾਰਾ । ਸਾਧੂ ਕਉ ਗੁਰ ਕੀਨ ਤਿਆਰ ।। 456 । 

ਕੀਨ ਉਪਦੇਸ਼ ਨਾਮ ਕੌ ਤਬ ਹੀ । ਦਿਸ਼ਟਮਾਨ ਮਿਥਯਾਂ ਪਿਖ! ਸਭ ਹੀ । 

ਸਤਿਨਾਮ ਸਿਉ ਨਿਤਿ ਚਿਤ ਧਾਰਹੁ । ਮ੍ਰਿਗ ਜਲ ਸਮ ਏ ਜਗਤ ਨਿਹਾਰਹੁ ।1457।। 

ਦੋਹਰਾ 

ਔਰ ਬਾਤ ਮੌਰੀ ਸੁਨੋ ਕਾਹੂ ਨਾਂਹਿ ਸਨਾਇ । 

ਗੁਰ ਨਾਨਕ ਕੀ ਰੀਤਿ ਜੋ ਕੀਜੋ ਸੋਇ ਬਨਾਇ ॥ 458। 


ਵਰ ਵਰ ੫੪ << ਆ 
'ਅ ਪੋਥੀ ਪ੍ਰਸਾਦ ਐਅ ਤੇ ਏ ਪੋਖ ਗਮਨਯੋ _9% ਤੱ ਏਪੌਥੀ ਹੈ 


ਅਧਿਆਇ ਅਠਾਰ੍ਹਵਾਂ 687 


ਚੌਪਈ 
ਸਤਿਨਾਮ ਲਿਖ ਮੋਤ ਉਚਾਰ । ਨਿਜ ਗ੍ਰਿਹਿ ਦੀਜੈ ਅਤਿ ਹਿਤ ਧਾਰ । 
ਪਾਂਚ ਪੁੜ੍ਹ ਹੱਇ ਸਦਨ ਤੁਮਾਰੇ । ਤੇਜਵੈਤ ਹੁਇ ਬਲ ਅਨ ਪਾਰੇ ॥ 459 ॥ 
ਦਸਮ ਰੂਪ ਧਾਰਹੂੰ ਮੈ ਜਬ ਹੀ । ਪਾਂਚੋ ਮਿਲੰ' ਮੋਹਿ ਸਗ ਤਬ ਹੀ । 
ਪ੍ਰਥਮ ਜੁਧ ਤੁਰਕਨ ਸਿਉ ਧਰਹਿੰ । ਮਮ ਅਗ੍ਰਜ ਬਡ ਸਮਰ ਸੋ ਕਰਹਿਂ । 460 ॥ 
ਦਹਰਾ 
ਗੋਪਾਂ ਰਾਖੋਏ ਬਾਤ ਇਹੁ ਕਰ ਗੁਰ ਨਾਨਕ ਧਿਆਨ । 
ਹਾਥ ਜੱਰ ਸਾਧੂ ਤਬੈ ਗੁਰ ਪਗ ਬਦਨ ਠਾਨ ।। 461 ॥ 
ਚੌਪਈ 
ਤੀਨ ਮਾਤ ਬੀਬੀ ਉਰ ਲਾਈ । ਦੇ ਸਿਖਿਆ ਪਤਿ ਸੇਵ ਕਮਾਈ । 
ਦਰਬਾਰ ਤਖਤ ਪਰ ਬੋਦਨ ਧਾਰ । ਸਾਧੂ ਤਤ ਛਿਨ ਭਯੋ ਤਿਆਰ ॥ 462।। 
ਤੀਨ ਸਾਸ ਕੀ ਧਾਰ ਅਸੀਸ । ਗੁਰ ਸੁਤ ਮਿਲੋ ਸੁ ਅਧਿਕ ਜਗੀਸ | 
ਬੀਬੀ ਕਉ ਪੁਨ ਭਾਤ ਮਿਲਾਏ । ਸ੍ਰੀ ਗੁਰ ਕੀਨੋ ਪਿਆਰ ਤਦਾਏ ।। 463 ॥ 


ਦਹਰਾ 
ਸਾਧੂ ਹੈ ਰਥ ਰੂੜਾ ਹੁਇ ਬੀਬੀ ਕੀਓ ਪਿਆਨ । 
ਮਲ੍ਹੇ ਕਉ ਸੁਖ ਪਾਇ ਕੈ ਸੁਨੋ ਸੰਤ ਸੁਰ ਗਿਆਨ । 464। 
ਚੰਪਈ 
ਭਯੇ ਧਿਆਇ ਇਹੁ ਪੂਰ ਉਦਾਰਾ । ਆਗੇ ਹੋਇ ਹੈ ਕਥਾ ਸੁਧਾਰਾਂ । 
ਸੁਧਾ ਸਰਵਰ ਤੋਂ ਕਰ ਪਿਆਨ । ਡਰੋਲੀ ਤਿਆਗਹਿੰ ਮਾੜ ਪ੍ਰਾਨ ॥ 465। 
ਸਾਧੂ ਰੂਪ ਚੋਦ ਕਥ ਆਵੈ । ਸੁੰਦਰ ਘੋੜੇ ਬਿਧੀਆ ਲਿਆਣੈ । 
ਸਮਰ ਪੂਨਾ ਹੋਇਗੋ ਭਾਰੀ । ਲਲਕਿੰਬਰ ਕੌ ਗੁਰ ਸੰਘਾਰੀ ।॥ 466 ॥ 
ਦਹਰਾ 
ਵਿਸ ਸਹਸ ਪੰਦ੍ਹੇ ਹੋ ਹੈ ਤੁਰਕ ਸੰਘਾਰ । 
ਬਾਲ ਕਵੀ ਕੀ ਬੇਨਤੀ ਕੀਜੈ ਰਛ ਮੁਰਾਰ ॥ 467। 
ਇਤਿ ਸ੍ਰੀ ਗੁਰ ਬਿਲਾਸ ਭਾਈ ਗੁਰਦਾਸ ਜੌਤੀ ਜੋਤਿ ਸਮਾਏ ਵਰਨਨ ਨਾਂਮ ਅਸਵ 
ਦਸੋ ਧਯਾਯ ॥ 18 ॥ ਵਾਹਿਗੁਰੂ ॥ 


“ਅ ਪੌਥੀ ਗੁਪਤ #ਅ ਪੌਥੀ ਅਰੂੜ ਦ ਪੌਥੀ ਸਵਾਰ 


ਅਧਿਆਇ ਉਨ੍ਹੀਵਾਂ 


ਦੋਹਰਾ 
ਪਦ ਪੈਕਜ ਗੁਰ ਕੇ ਨਮੋ ਬਹੁਰ ਸਾਰਦਾ ਮਾਇ । 
ਸਿਧ ਕਰਨ ਸੰਕਟ ਹਰਨ ਮੋਰੀ ਕਰਹੁ ਸਹਾਇ ॥ 1 ॥ 
ਸੋਰਠਾ 
ਭਰਾ ਸਿੰਧ ਗੈਭੀਰ ਛਟਮ ਗੁਰੂ ਜਲ ਅਗਮ ਹੈ । 
ਸੌ ਸੀ ਗੁਰ ਰਣਧੀਰ ਕਰੈ ਰਛ ਬਰੰਨਨ ਕਰਉ ॥ 2 ॥ 
ਚੌਪਈ 
ਸਭੀ ਸੈਤ ਕਉ ਬਿਨਤ ਹਮਾਰੀ । ਹਉ ਅਜਾਨ ਮਤਿ. ਮੰਦ ਅਪਾਰ । 
ਕਵਿਤਾ ਕਉ ਚਹਿ ਬੁਧ ਉਦਾਰਾਂ । ਕਾਬਿ ਕੋਸ਼ ਪਠ ਗ੍ਰੰਥ ਅਪਾਰਾ । 3 ।1 
ਹਉ' ਜੜਾਂ ਬੁਧ ਸਮਹ ਨਹਿ ਕੋਈ । ਕਵਿਤ ਗਯਾਨ ਕੈਸੀ ਬਿਧ ਹੋਈ । 
ਸੈਤ ਸੰਗ ਏ ਬਾਂਤ ਸੁਨਾਈ । ਕਵਿਤਾ ਖੌਰ ਗੁਰੂ ਗੁਨ ਗਾਈ ॥ 4 ॥ 
ਰ ਦੌਹਰਾ 
ਸੌ ਕਵਿਤਾ ਮਮ ਖੌਰ ਹੈ ਗੁਰ ਗੁਨ ਕਥੇ ਸੁ ਧਾਰ। 
ਨੀਰ ਪ੍ਰ ਵਕਤ ਨਦੀ ਸੌਭਤ ਕਾਟ ਕਿਨਾਰ ॥ 5 ॥ 
ਚੌਪਈ 
ਸਾਧੂ ਬੀਬੀ ਜਬੈ ਪਧਾਰੈ । ਕਛੁ ਦਿਨ ਸੋ ਮਗ ਮਾਂਹਿ ਬਸਾਰੇ । 
ਪਹੁੰਚੇ ਮਲ ਸਦਨ ਮਝਾਰਾ । ਮਾਤ ਪਿਤਾ ਮਿਲ ਆਨੰਦ ਧਾਰਾ ।। 6 । 
ਭਗਤ ਸਿੰਘ ਏਹ ਠਾਂ ਗੁਰਦੇਵ । ਕੌਤਕ ਕਰਤ ਅਨੰਦ ਅਭੇਵ । 
ਚਾਰ ਮਾਸ ਸੁਖ ਸੈਗਿ ਬਿਤਾਏ । ਆਯੋ ਮਾਘ ਧਰ ਮੌਗਲ ਛਾਏ ॥ 7 ॥ 
ਦਹਰਾ 
ਅਲਪ ਬਾਤ ਇਹੁ ਮੈ ਸੁਨਓ ਬਾਬੇ ਸ਼ਹਿਰ ਬਸਾਇ । 
ਕੀਰਤਪੁਰ ਧਰ ਨਾਮ ਤਿੰਹ ਤਹ ਠਾਂ ਰਹਿਤ ਤਦਾਇ ।8॥ 


% ਪੋਥੀ ਮਤਮੁੰਦ 


ਮਧਿਆਇ ਭਨ੍ਹਵਾਂ 689 


ਚੌਪਈ ਰ 
ਕੌਤਕ ਇਹ ਠਾਂ ਅਨਿਕ ਕਰਾਏ । ਬਢੌ ਗ੍ਰੰਥ ਜੌਉ ਸਗਲ ਸੁਨਾਏ । 
ਮਾਘ ਤਿਉਦਸੀ ਦਿਵਸ ਬਤਾਯੋ । ਮਾਤ ਅਨੰਤੀ' ਬਹੁ ਸੁਖ ਪਾਯੋ ॥ 9 ॥. 
ਬਾਵੇ' ਅੰਗ ਫੁਰਕ ਸੁਖਧਾਰੀ । ਸੁਚਨ ਮੰਗਲ ਆਨੌਦ ਧਾਰੀ । 
ਸੰਦਰ ਸਮਾਂ! ਅਧਿਕ ਸੁਖਦਾਈ । ਸੇਵਾ ਜਾਮ ਨਿਸ ਜਬੈ ਰਹਾਈ ॥ 10 ॥ 
ਰ ਦੋਹਰਾ 
ਪਵਨ ਉਂਦਰ ਨਿਸਰੀ ਤਬੈ ਜਨਮ ਪੁਤ ਤਬ ਪਾਇ । 
ਬਡੋ ਤੇਜ ਜਨ ਰਾਜ ਹੈ ਸੌਭਾ ਕਹੀ ਨ ਜਾਇ ॥ 11 ॥ 
ਚੌਪਈ __ 
ਮਾਤ ਅਨੌਤੀ ਪਿਖ ਸੁਖ ਪਾਯਓ । ਸਭ ਦਾਂਸਨ ਮਿਲ ਮੌਗਲ ਗਾਓ । 
ਕਰ ਆਇਸ ਬਹੁ ਬਾਜ ਬਜਾਏ । ਦੇਤ ਬਧਾਈ ਪੁਰ ਜਨ ਆਏ ।। 12 ॥ 
ਬਾਬੇ ਆਇ ਪੈਖਯੋਂ ਸੁਤ ਜਬਹੀ । ਸਪਤਮ ਗੁਰ ਜਾਨਿਓ ਮਨ ਤਬਹੀ । 
ਹਰਿਰਾਇ ਤਬ ਨਾਮ ਧਰਾਇ । ਤੇਜ ਵੇਸ ਬਡ ਰੂਪ ਲਖਾਇ ॥। 13 ॥ 
ਰ ਦੋਹਰਾ _ 
ਦਿਜਨ! ਦਾਨ ਅਨਗਨ ਦੀਓ ਭੁਖਨ ਧੇਨ ਸੁਧਾਰ । 


ਰੈਨ ਬੀਤ ਅਹਿਪਤਿ ਅਯੋ ਮੌਗਲ ਭਏ ਜਗ ਸਾਰ ॥ 14 ॥ 


ਚੌਪਈ 
ਬਾਬੇ ਲੀਨੇ ਦਾਸ ਬੁਲਾਇ । ਪਿਤ ਢਿਗ ਦੀਨੇ ਤੁਰਤ ਪਠਾਇ । 
ਕਛੁ ਦਿਨ ਸੌ ਮਗ ਮਾਹਿ ਬਸਾਏ । ਸਧਾ ਸਰੋਵਰ ਸੌ ਚਲ ਆਏ ॥ 15 ॥ 
ਬਾਬੇ ਬਹੁ ਪ੍ਰਸਾਦ ਪਠਾਯੋਂ । ਸੋਉ ਦਾਸ ਗੁਰੁ ਅਗਰ ਧਰਾਯੋਂ । 
ਕਰ ਬਿਨਤੀ ਸੁਤ ਜਨਮ ਸੁਨਾਵਾ । ਕਹਾ ਨਾਮ ਪਗ ਸੀਸ ਨਿਵਾਵਾਂ। 161. 
ਦੌਹਰਾ 
ਜਨਮ ਨਾਮ ਸੂਨ ਗੁਰੂ ਜੀ ਆਨੌਦ” ਪਾਇ ਅਪਾਰ । 
ਮਨ ਵਿਚਾਰ ਐਸੇ ਧਰੀ ਗਾਹਕ ਚੀਜ਼ ਵਡਾਰ ॥ 17 ।। 
ਚੌਪਈ 
ਦਾਸਨ ਕੌ ਬਹੁ ਦਰਬ£ ਦਿਵਾਏ । ਸ੍ਰੀ ਮੁਖ ਕਹਾ ਤੌਰ ਦੁਖ ਘਾਏ । 
ਮਾਤ ਦਮੌਦਰੀ ਜਬ ਸੁਨ ਪਾਯੋ । ਧਰ ਆਨੰਦ ਬਹੁ ਦਾਨ ਦਿਵਾਯੌ ।। 18 ॥ 
ਮਾਤ ਨਾਨਕੀ ਤੇ ਮਰਵਾਹੀ । ਗਾਵਤ ਮੌਗਲ ਅਧਿਕ ਉਮਾਹੀ । 
ਦਾਨ ਅਤਿਥਨ ਕਉ ਬਹ ਦੀਨੋ । ਅਤਿ ਅਨੌਦ ਨਿਜ ਮਨ ਮੈ ਲੀਨੋ ॥ 19 ।। 


'ਝ ਪੌਥੀ ਨੌਤੀ %ਅ ਪੌਥੀ ਵਕਤ $ਅ ਪੌਥ] ਬਿਪ੍ਨ 9£ ਪੌਂਥ ਹਰਸ “ ਪੋਥੀ ਦਾਨ 


699 


ਗੁਰ ਬਿਲਾਸ ਪਾਤਸ਼ਾਹੀ ੬ 


___ ਦੌਹਰਾਂ 
ਦਯਾ ਸਿੰਧ ਦੁਇ ਮਾਸ ਤਬ ਸੁਖ ਸਿਉ ਦਏ ਬਿਤਾਇ । 
ਚੇਤ ਮਾਸ ਕਛੂ ਦਿਨ ਗਏ ਪਾਤੀ ਗੁਰੂ ਢਿਗ ਆਇ ।। 20 ॥ 
ਚੌਪਈ 
ਸਾਂਈ ਦਾਸ ਬਹੁ ਬਿਨੈ ਲਿਖਾਈ । ਵਾਚ ਸ੍ਰੀ ਮੁਖ ਕੀਨ ਸੁਨਾਈ । 
ਹੇ ਪ੍ਰਭ ਦਯਾ ਮੌਹ ਪਰ ਕੀਜੈ । ਇਹ ਠਾਂ ਆਇ ਦਰਸ ਮਮ! ਦੀਜੈ । 21 ॥ 
ਮੈਲਾ ਈਹਾਂ ਵਿਸਾਖੀ ਕਰਉ । ਸਫਲ ਮਨੋਰਥ ਹਮਰੇ ਧਰਉ । 
ਵਾਚ ਪ੍ਰਭ ਮਨ ਮਹਿ ਸੁਖ ਪਾਯੋ । ਮਨ ਮਹਿ ਐਸ ਵਿਚਾਰ ਧਰਾਯੌ 1 22 ।। 
ਦੌਹਰਾ 
ਕੀਓ ਕਾਜ ਬਹੁ ਤੁਰਕ ਹਨ ਪੁਨ ਬਹੁ ਦੁਸ਼ਟ ਖਪਾਇ । 
ਸ਼ਂਹਿਜਹਾਂ ਰਿਸ ਹੋਤ ਨਹਿ ਖਾਂ ਵਜੀਰ ਸਮਝਾਇ । 23 ।। 
ਚੌਪਈ 
ਤਾਂਤੇ ਇਹੁ ਤੇ ਕਰੋਂ ਪਿਆਨਓ । ਜਾਇ ਮਾਲਵੇ ਕਉਤਕ ਠਾਨਓ । 


_ਦਾਸ ਮਤ ਕਾਂ ਕਰਹੁ ਉਧਾਰਾ । ਕਰਉ ਜਤਨ ਜਿੰਹ ਤੇ ਪਰ ਪਾਰ ॥। 24॥ 


ਅਸ ਵਿਚਾਰ ਨਿਜ ਮਹਿਲ ਸਿਧਾਇ । ਦਮੌਦਰੀ ਕਉ ਸਭ [ਬਾਤ ਸੁਨਾਇ । 
ਤੌਰ ਭੈਣ ਪਾਤੀ ਪਠਿਆਂਈ । ਬ੍ਰਲਾਇਓ ਮੇਲੋਂ ਪਰ ਤੁਮ ਤਾਂਈ ॥ 25 ॥ 
ਦੋਹਰਾ 
ਮਾਤ ਦਮੌਂਦਰੀ ਅਸ ਕਹਾ ਜੌ ਭਾਵਤ ਪ੍ਰਭ ਤੋਰ । 
ਸੋ ਕੀਜੈ ਤਹਿ ਠਾਂ ਚਲਉਂ ਉਮਗ ਹੀਆ ਸੁਨ ਸ਼ੌਰ। 26॥ 
ਚੰਪਈ' 
ਤਬ ਲਉ ਚੇਤਰ ਅਰਧ ਬਿਤਾਯੌ । ਸ੍ਰੀ ਗੁਰੂ ਸਭ ਸਿਉ ਪਿਆਨ ਸੁਨਾਯੋ । 
ਤੀਨ ਮਹਲ ਗੁਰੁ ਸੋਨ ਬੁਲਾਰੀ । ਨਿਜ ਨਿਜ ਬਾਹਿਨ ਲਗੈ ਸਵਾਰੀ ।। 27 ॥ 
ਐਸੇ ਸ੍ਰੀ ਗੁਰ ਕੀਨ ਬਿਚਾਰਾ । ਬਹੁਰੋ ਆਵਨ ਨਾਂਹਿ ਹਮਾਰਾ । 
ਅਸ ਵਿਚਾਰ ਸਭ ਕਉ” ਸੋਗ ਲੀਨੋ । ਡਰੋਲੀ ਓਰ ਪਿਆਨਾ ਕੀਨੋ । 28 ॥ 


ਕੰਡਲੀਆ ਛਦ 
ਵਿਸ ਦਿਵਸ ਚੇਤ ਗਯੋਂ ਸ੍ਰੀ ਗੁਰ ਕੇ ਦਰਬਾਰ । 
ਧਰ ਪ੍ਰਸਾਦਿ ਬਿਨਤੀ ਕਰੀ ਸਬ ਨਿਜ ਸੰਗਿ ਪ੍ਰਵਾਰ । 
ਸਭ ਨਿਜ ਸੋਗ ਪ੍ਰਵਾਰ ਪ੍ਰਭੂ ਸੁਨ ਬਿਨਤ ਹਮਾਰੀ । 
ਆਵਨ ਫੋਰ ਨਾ ਹੋਇ ਸਦਾ ਮਨ ਚਰਨ ਮਝਾਰੀ । 


ਜਬਨਾ=? ਰਾ ਬਰਸ ਨ 
ਅੰ ਪੇਂਬੀ ਹਮ “ਐ ਪੌਥੀ ਗ੍ਰਰ “ਅ ਤੋਂ ਦ ਪੋਥੀ ਸਭਹਨ 


ਅਧਿਆਇ ਉਨ੍ਹੀਵਾਂ ਰ 691 


ਮੌਰੀ ਕਰਉ ਸਹਾਇ ਜਾਂਹਿ ਬਲ ਦੁੜ਼ਟੈ ਪਾਉ” । 
ਉਪਜਿਓ ਗਾਹਿਕ ਚੀਜ ਤਾਂਹਿ ਦੈ ਨਿਜ ਪਦ ਪਾਉ”॥ 29।। 
ਦੌਹਰਾ 
ਬਾਨੀ ਤਬ ਔਸ ਭਈ ਸੁਨੀ ਪ੍ਰਭੂ ਨਿਜ ਕਾਨ । 
ਹਨੋ ਦੁਸ਼ਟ ਬਲ ਧਾਰ ਕੌ ਅਰੋਂ ਨ ਕੌ ਸਮਹਾਨ।। 30। 
ਚੌਪਈ 
ਐਸੇ ਸੁਨਿ ਪ੍ਰਭ ਸੀਸ ਨਿਵਾਯੋ । ਦੈ ਨਿਦੇਸ ਪ੍ਰਸਾਦਿ ਵਰਤਾਯੋ । 
ਬੋਦ ਪ੍ਰਕਰਮਾ ਕਹ [ਸੁਖ ਪਾਇ । ਸਭ ਪਰਿਵਾਰ ਜੁਤ ਸੀਸ ਨਿਵਾਇ।। 31॥ 
ਬਹੁਰੋ ਆਏ ਤਖਤ ਅਕਾਲ । ਧਰ ਪ੍ਰਸਾਦਿ ਕਰ ਬਿਨੈ ਬਿਸਾਲ । 
ਨਗ ਮਾਨਕ ਲਗ ਅਧਿਕ ਸੁਹਾਇਓ । ਸੋ ਖਾਸਾ ਸੀ ਗੁਰੂ ਮੋਗਵਾਇਓ । 32॥ 
| ਕੁਡਲੀਆ ਛੋਦ ।। 
ਤਾਂ ਮਹਿ ਅਸਥਾਪਨ ਕੀਓ ਗੁਰੂ ਗ੍ਰਿਥ ਸੁਖ ਮਾਨ । 
ਚਾਰ ਸਿਖ ਕਾਂਧੇ ਲੀਓ ਸਰੀ ਗੁਰੂ ਬੈਦਨ ਠਾਨ । 
ਸ੍ਰੀ ਗੁਰੂ ਬਦਨ ਠਾਨ ਤਾਂਹਿ ਜਸ ਭਾਟ ਉਚਾਰਹਿ । 
ਅਤਿ ਜਸ ਗਾਵਤ ਪ੍ਰੌਮ ਸਾਥ ਨਿਝਰ ਸੁਰ ਧਾਰਹਿ । 
ਇਹ ਬਿਧਿ ਗੁਰੁ ਪਿਆਨਾ ਕੀਓ ਅਤਿ ਹੀ ਸੁਖ ਕੇ ਸੋਗ ।। 
ਜਿਹ ਦਰਸ਼ਨ ਅਘ ਜਾਤ ਹੈ ਅਤਿ ਸੁਖ ਰੂਪ ਅਭੇਗ ।। 33 ॥ 
ਚੌਪਈ 
ਬਿਧੀਆ ਜੇਠਾ ਚਵਰ ਢੁਲਾਵਹਿ । ਔਰ ਦਾਸ ਮੁਖ ਸੌਖ ਬਜਾਵਹਿੰ । 
ਸੀ ਗੁਰੂ ਗ੍ਰਿੱਥ ਅਗ੍ਰ ਤਬ ਕੀਨੋ । ਪਾਛੋ ਸ੍ਰੀ ਗੁਰ ਪਿਆਨਾ ਕੀਨੋ ।। 34॥ 
ਪਰਵਾਰ ਸੰਗ ਗੁਰ ਪੁਤ ਉਦਾਰਾ । ਪੈਦੇ ਖਾਂ ਚਲ ਸੈਨ ਮਝਾਰਾ । 
ਮਾਤ ਦਮੰਦਰੀ ਚਲਤ ਅਲਾਇ । ਇਹੁ ਠਾਂ ਸੱਪ ਦਾਸਕੇ ਜਾਇ॥35॥ 
ਦੋਹਰਾ ਰ 
ਸ਼ੀ ਗੁਰ ਕਹਾ ਸੁ ਛੌਡ ਕੌ ਆਵਨ ਕੋਇ ਨਾ ਹੋਇ । 
ਅਨਾਥ ਸਿਖ ਸੇਵਾ ਕਰਹਿ ਗੁਰ ਸੇਵਕ ਜੋ ਕੋਇ । 361 
ਚੌਪਈ 
ਭਗਤ ਸਿੰਘ ਗੁਰ ਕੀਨੋ ਪਯਾਨਾ । ਬਿਨ ਪਦ ਤਾਨ ਹਰਖ ਮਨ ਠਾਨਾ । 
ਪੁਰ ਬਾਹਰ ਹੁਇ ਬਦਨ ਧਾਂਰੀ। ਬਹੁਰ ਪਾਲਕੀ ਚੜੇ ਮੁਰਾਰੀ ॥ 37 ॥ 
ਤੀਨ ਮਾਤ ਰਥ ਚਲੀ ਤਦਾਇ । ਸਾਥ ਸਨਖਾ ਅਧਿਕ ਛਬਥਿ ਪਾਇ । 
_ ਰਾਮਦਾਸ ਪੁਰਿ ਜਨ ਸਭ ਸੋਗ ਲਾਗੇ । ਸ੍ਰੀ ਗੁਰੁ ਪਾਛੇ ਰਸ ਮੇ ਪਾਗੋ ॥ 38 ॥ 


“ਅ ਪੌਥੀ ਵਿਚੋਂ" £ਅ ਪੌਥੀ ਕੁਟੋਥ 


_ ਓ2 


ਗੁਰ ਬਿਲ'ਸ ਪਾਂਤਸ਼ਾਹ) ੬ 


ਦੋਹਰਾ 
ਪੁਰ ਜਨ ਐਸ ਵਿਚਾਰ ਕਰ ਲੀਓ ਗ੍ਰੰਥ ਗੁਰੁ ਸਾਥ । 
ਆਗੇ ਪਿਆਨ ਨ ਅਸ ਕਰੈ ਅਬ ਕਰ ਚਲੇ ਅਨਾਥ ॥ 39 ।॥ 
ਸਵੈਯਾ 
ਇਹੁ ਭਾਂਤ ਨਿਹਾਰ ਸ਼ਭੈ ਪੁਰ ਵਾਸਨ' ਬਯਾਕੂਲ ਭਏ ਤਜ ਕਾਮ ਸਿਧਾਵਹਿੰ । 
ਏਕ ਦੂਤੀ ਮੁਖ ਬਾਤ ਕਹੈ ਜਨ ਸਾਚ ਕਹਓ ਗੁਰੁ ਫੋਰ ਨਾ ਆਵਹਿ । 
ਏਕ ਕਹੇਂ ਫਿਰ ਆਵਹਿੰਗੇ ਜਸ ਅਗ੍ਰ ਪ੍ਰਭ ਕਹਿ ਝੂਠ ਅਲਾਵਹਿ । 


_ ਅਗਰ ਸੈਨ ਪਯਾਨ ਕਰਹਿੰ ਹਮ ਸੰਗ ਚਲੈ ਨਹਿੰ ਕੇਤ ਰਹਾਵਹਿੰ । 40 । 


` ਮਾਤ ਵਿਯੌਗ ਕੀਓ ਪਰ ਭਾਵਨ ਭਾਵਤ ਨਾਹ ਤਜੈ ਸਦਨਾ । 


ਬੁਲਾਵਤ ਕਾਹਿ ਕੌ ਕੂਕ ਕੀਏ ਪਿਖ ਔਰ ਕਹਿਹਿੰ ਚਲ ਰੀ ਸਦਨਾ । 


ਮਾਤ ਬਹੋਰ ਨਾ ਆਵਹ ਰੀ ਅਬ ਦੂਰ ਗਈ ਤਜ ਕੈ ਸਦਨਾਂ । 


ਹੇ ਅਲਿ“ ਮੰਗਲ ਗਾਵਹਿ ਗੀ ਫਿਹ ਦੇਖਹਿ ਨੌਨ ਕਬੀ ਸਦਨਾਂ । 41 ॥ 
ਹਰ 

ਨਰ ਨਾਗੀ ਐਸੇ ਫਿਰਹਿ ਬਿਆਕਲ ਡੌਲਤ ਚੀਤ । 
ਗ੍ਰਿਹ ਤਜ ਪੁਰ ਬਾਹਰ ਅਏ ਗਏ ਤਿਆਗ ਗੁਰ ਮੀਤ । 42 । 

ਸਵੈਯਾ 
ਏਕ ਭਏ ਮਤ ਬਾਵਰ ਸੇ ਬਹੁ ਬੌਲਤ ਹਹਿ ਮੁਖ ਸੌਗ ਚਲਊ ਰੇ । 
ਛਾਰ ਕਰੋਂ ਗ੍ਰਿਹਿ ਕਾਜ ਕਿਸੀ ਨਹੀ' ਨਾਰ ਤ੍ਰਿਆ ਤਜ ਸਾਥ ਚਲਉ ਰੇ । 
ਬਯਾਕੂਲ ਡੋਲਤ ਬੌਲਤ ਹੈ ਜਨ ਸੰਤ ਸੁਨਉ ਪਿਖਾਂ ਭਾਵ ਭਲੋ ਰੇ । 
ਦਾਸਰਥੀ ਬਨ ਪਯਾਨ ਕੀਓ ਸੁਨ ਪ੍ਰੀਤਿ ਪੁਰੀ ਮਨ ਜਾਨ ਦਲੋ ਰੇ ।। 43 ॥ 
ਪਾਛ ਨਿਹਾਰ ਮੁਰਾਰ ਪ੍ਰਭ ਪਿਖ ਆਵਤ ਹਹਿ ਪੁਰ ਲੌਕ ਸਬਾਏ । 
ਪ੍ਰੀਤਿ ਅਪਾਰ ਬਨੀ ਜਿਨ ਕੌ ਮਨ ਠਾਂਢੇ ਭਏ ਸਭ ਹੀ ਮਿਲ ਆਏ । 
ਬੈਦਨ ਕੌ ਜਨ ਐਸ ਕਹਿਹਿਂ ਹਮ ਸੰਗਿ ਚਲਹਿ ਫਿਰ ਧਾਮ ਨਾ ਜਾਏ । 
ਉਪਦੇਸ਼ ਗੁਰੂ ਤਬ ਤਾਂਹਿ ਕੀਓ ਅਤਿ ਧੀਰਜ ਦੈ ਨਿਜ ਗ੍ਰਿਹ ਪਠਾਏ ।! 44 ॥ 
ਮਾਤ ਕੌ ਨਾਰ ਮਿਲੀ ਸਭ ਹੀ ਪਦ ਪੰਕਜ ਲਾਗ ਕਰਹਿ ਬਿਨੀਆ ।1 
ਮਾਤ ਸਭੀ ਹਮ ਸੋਗ ਚਲਹਿਂ ਕਛ ਸੇਵ ਕਰਹਿ ਕਛ ਜੋ ਗਨੀਆਂ । 
ਮਾਤ ਕਹਾ ਮੁੱਖ ਨਾਮ ਜਪ ਤਜ ਸੋਕ ਰਹੋ ਨਿਜ ਸੋ ਧਨੀਆਂ । 
ਹੇ ਅਲਿ“ ਨਾਹਿ ਬਿਯੋਗ ਕਰੋ ਮਮ ਪੁਤ ਵਿਵਾਹ ਬੁਲਾਵਨੀਆਂ ।। 45 ॥ 

ਦੋਹਰਾ ਮਮ 
ਪੂਰ ਨਾਰਨਿ ਧੀਰਜ ਦੀਓ ਤਬ ਸੁ ਸੀ ਗੁਰ ਮਾਤ । 
ਪਾਛੇ ਹਟਾਏ ਐਸ ਕਹਿ ਜਪੰ ਨਾਮ ਧਰਿ ਸਾਂਤ । 46 ॥ 


<< ਦਰਦ 
/% ਪੁੰਥੀ ਵਾਸੀ ਤੋਂ ਏ ਪੌਥੀ ਜਖੀ 5£ ਪੌਥੀ ਦਿਖ “ਟ ਪੋਤੀ ਸਖੀ 


ਅਧਿਆਇ ਉਨ੍ਹੀਵਾਂ 693 


ਪਰ ਜਨ ਪੁਨ ਬਿਨਤੀ ਕਰੀ ਨਹੀ” ਆਸਰਾ ਕੌਇ । 
ਜਾਕੇ ਬਲ ਸੁਖ ਪਾਇ ਹਮ ਕੇ ਜਨ ਰਖਕ ਹੋਇ । 4711 


ਚੌਪਈ 
ਤਬ ਲੌ ਹਰੀ ਚੰਦ ਚਲ ਆਯੋ । ਗੁਰ ਵਿਰਹੈ ਨਿਜ ਧਾਮ ਨਾਂ ਭਾਯੋ । 
ਨਾਰੀ ਜੁਤ ਗੁਰੁ ਕੇ ਪਗ ਲਾਗਾ । ਰਹੀ ਨ ਸਯਾਨ ਵਿਰਹ ਰਸ ਪਾਗਾ ॥ 48 ॥ 
ਜਾਨ ਸਸਰ ਗੁਰ ਬੈਦਨ ਧਾਰੀ । ਧੀਰਜ ਦੀਓ ਸ੍ਰੀ ਪਰ ਡਾਂਰੀ । 
ਸਭ ਪੁਰ ਜਨ ਕੀ ਬਾਹਿ ਗਹਾਇ । ਸ੍ਰੀ ਮੁਖ ਕਹਿ ਇਨ ਕਰਉਓ ਸੁਹਾਇ॥ 49॥ 
ਦੋਹਰਾ 
ਤਾ ਪੁਤ ਕੋਉ ਮਿਲਤ ਹੀ ਲੈ ਪੁਰ ਜਨ ਤ੍ਰਿਯ ਸੌਗ । 
ਨੋ ਸਤ ਗ੍ਰਿਹ ਕੌ ਚਲਾ ਮਨ ਮਹਿ ਧਾਰ ਉਮੰਗ ।1 50 ॥ 
ਚੌਪਈ 
ਜੀ ਗੁਰ ਕੀਨਾ ਅਗਰ ਪਯਾਨਾ । ਸੁਨੋ ਸਤ ਧਰ ਆਨੰਦ ਨਾਨਾਂ । 
ਗੁਰ ਅਰਜਨ ਅਸਥਾਨ ਉਦਾਰਾ । ਤਹਿੰ ਬਿਨਤੀ ਅਤਿ ਕੀਨ ਅਪਾਰਾ ।। 51 ।1 
ਦੋਹਰਾ 
ਚਲੋ ਹਰਖ ਸੋਗ ਸੈਨ ਲੈ ਅਗਰ ਗਿ੍‌ਥ ਗੁਰੁ ਧਾਂਰ । 
ਦੌਇ ਰੈਨ ਬਸ ਪੰਥ ਮਹਿ ਪਹੁੰਚੇ ਤਹਾਂ ਮੁਰਾਰ ॥ 22 ॥ 
ਚੰਪਈ 
ਸਾਂਈ ਦਾਸ ਬਚ ਐਸ ਸਨਾਏ । ਗੁਰੂ ਗ੍ਰਿੱਥ ਜੁਤ ਸ੍ਰੀ ਗੁਰ ਆਏ । 
ਸਭ ਪਰਵਾਰ? ਹੈ ਲਯਾਏ ਸੰਗਾ । ਧਾਯੋ ਆਗੇ ਧਾਰ ਉਮੰਗਾਂ । 53 ।। 
ਪੁਰ ਬਹਾਰ ਸਭ ਹੀ ਚਲ ਆਯੋ । ਗੁਰੂ ਗ੍ਰਿੱਥ ਕਾ ਦਰਸ਼ਨ ਪਾਯੋ । 
ਬਹੁਰੋ ਸੀ ਗੁਰ ਕੇ ਪਗ ਲਾਗਾ । ਦਯਾ ਸਿੰਧ ਜਾਨੋ ਬਡ ਭਾਗਾ ।। 53 ॥ 
ਦੋਹਰਾ 
ਸਭੀ ਮਾਤ ਕੇ ਚਰਨ ਲਗ ਗਯੋ ਧਾਮ” ਸੁਖ ਪਾਇ । 
ਉਤਮ ਗ੍ਰਿਹ ਗੁਰੁ ਹੇਤ ਜੋ ਤਹਿ ਠਾਂ ਵਾਸ ਕਰਾਇ ।। 55 ॥ 
ਚੌਪਈ 
ਰਾਮੌ ਮਿਲੀ ਮਾਤ ਕਉ ਆਇ । ਪ੍ਰੋਮ ਮਗਨ ਬਯਾਕੁਲ ਸੁਖ ਪਾਇ । 
ਸਾਂਈ ਦਾਸ ਸੇਵਾ ਕਰ ਐਸੀ । ਦਿ੍‌ਗ£ ਨਹਿ ਪਿਖੀ ਸੁਨੀ ਨਹਿ ਜੈਸੀ ॥ 56 ॥ 
ਸੀ ਮੁਖ ਸੁੰਦਰ ਬੈਨ ਅਲਾਏ । ਸਾਂਈਂਦਾਸ ਤੁਮਰੇ ਹਿਤ ਆਏ । 
ਸਾਂਈਦਾਸ [ਕਹਿ] ਕੀਓ ਨਿਹਾਲ । ਹਮ ਸਿਉ” ਦੀਨ ਨ ਤੁਮ ਸਿਉ” ਦਿਆਲ।!57।। 


(੨ ।੨੩ 


/ਅ ਪੌਥੀ ਟੋਕ ਹਮ 2 ਪੌਥੀ ਕੁਟੇਥ “ਏ ਪੋਥੀ ਸਦਨ “% ਖੌਂਥੀ ਆਖ %ਅ ਪੌਥੀ ਵਿਚੋ” 


694 


ਗਰ ਬਿਲਾਸ ਪਾਤੜਾਹੀ ੬ 


ਦੋਹਰਾ 
ਐਸ ਅਨੰਦ ਨਿਤ ਪ੍ਰਤਿ ਕਰਹਿੰ ਚੋਤਰ ਦਿਵਸ ਬਿਤਾਇ ।। 
ਵਿਸਾਖੀ ਕਾਂ ਮੇਲਾ ਅਯੋ ਸੈਗਤ ਅਈ ਮੁਹਾਇ ।। 56 ॥ 
ਚੌਪਈ 
ਸੁਨਹੁ ਸੋਤ ਮੋਲਾ ਹੁਇ ਭਾਰੀ । ਕਰ ਦਰਸ਼ਨ ਗੁਰ ਫਲ ਲਹਿ ਚਾਰੀ । 
ਸੰਗਤ ਨਿਜ ਨਿਜ ਧਾਮ ਸਧਾਰੀ । ਭਾਖਉ ਕਥਾ ਬਢੈ ਡਰ ਭਾਰੀ । 59 ।। 
ਇਕ ਸੈਗਤਿ ਆਵੈ ਇਕ ਜਾਵੈ । ਸਦਾ ਭੀਰ ਗੁਰ ਨਿਕਟ ਰਹਾਵੈ । 
ਸਾਂਈਦਾਸ ਮਨ ਆਨੰਦ ਐਸਾ । ਹਰੀ ਬਿੰਦ ਗ੍ਰਿਹ ਭਏ ਸੁਖ ਜੈਸਾ ॥ 60॥ 
ਦੋਹਰਾ 
ਭਗਤ ਸਿੰਘ ਬੀਤਿਓ ਤਹਾਂ ਸੁਖ ਸਿਉ” ਅਰਧ ਵਿਸਾਖ । 
ਸਰਵਰ ਮਹਿ ਗੁਰੁ ਸਿਖ ਕੀ ਸਨੋ ਹਰਖ ਧਰ ਸਾਖ ॥ 61 ॥ 
ਚੰਪਈ 
ਪ੍ਰਾਤਕਾਲ ਗੁਰ ਚੜੇ ਸ਼ਿਕਾਰਾ । ਦਾਸ ਦੇਖ ਨਿਜ ਸਿਖਯ ਪਯਾਰਾ । 
ਸਭ ਘਟ ਜਾਨਤ ਛਪੀ ਨਾ ਕੋਈ । ਕਰਹਿ ਸਹਾਇ ਦਾਸ ਜਹਿ ਹੋਈ ॥ 62॥ 
ਨਗਰ ਸੋਇ ਤ੍ਕਲਾਣੀ ਜਾਨੋਂ । ਤਰਖਾਣ ਨਵਾਈ ਤਾਂ ਗ੍ਰਿਹਿ ਮਾਨੋ । 
ਸੋਧ ਨਾਮ ਤਹਾਂ ਕੌ ਗਾਯੋਂ । ਗੁਰ ਕੇ ਬਚਨ ਗ੍ਰਿਹਸਤ ਉਪਜਾਲੋ । 63 ॥ 
ਰ ਦੋਹਰਾ 
ਨਵਾ ਲੇਖ ਤਹ ਨਾਰਿ ਕਾ ਸ੍ਰੀ ਗੁਰ ਪਾਛ ਲਿਖਾਇ । 
ਜਿਖੀ ਗ੍ਰਿਹ ਤਿਨ ਕੇ ਭਈ ਪਤਿ ਮਨ ਦਿਯੋ ਹਟਾਇ ॥ 64।। 
ਚੌਪਈ 
ਭਗਤ ਸਿੰਘ ਸੁਨ ਬਿਸਮੈ ਭਾਈ । ਹੋ ਗੁਰ ਕਥਾ ਨ ਮੌਹਿ ਸਨਾਈ । 
ਪਾਛੇ ਕਿਹ ਬਿਧ ਲੇਖ ਲਿਖਾਯੋ । ਸਿਖੀ ਦਾਨ ਕੌਸ ਤਿਨ ਪਾਯੋ ॥ 65॥ 
ਮੰਕਉ ਦਾਸਨਿ ਦਾਸ ਪਛਾਨੋ । ਗੋਪ” ਰਖੋਂ ਜਿਨ ਪ੍ਰਗਟ ਬਖਾਨੋ । 
ਮਨੀ ਸਿੰਘ ਕਹਿ ਇਹੁ ਮਮ ਚੌਰੀ । ਕਥਾ ਰਸਾਲ ਪ੍ਰੇਮ ਰਸ ਬੋਰੀ ॥ 66 ॥ 
ਦੌਹਰਾ 
ਸੁੰਦਰ ਗਾਥ” ਨਿਹਾਰ ਕੌ ਰਾਖੀ ਗੋਪ ਛਪਾਇ। 
ਦੇਖ ਪ੍ਰੋਮ ਤੁਮ ਕਹਤ ਹੋ ਤੁਮਰੇ ਅਗਰ ਬਨਾਇ ।। 67 ॥ 
ਚੰਪਈ 
ਸਤਰੇ ਸੋਮਤ ਜਬ ਗੁਰੁ ਆਏ । ਡਰੋਲੀ [ਬਾਬਾ]! ਸੁਤ ਉਪਜਾਏ । 
ਤਾਂਹਿ ਸਮੇ ਕੀ ਗਾਥਾ ਜਾਨੋਂ । ਸੁੰਦਰ ਤੇ ਸੁੰਦਰ ਪਹਿਚਾਨੋ ॥ 68 ।। 





4੩ 
ਭ 


“ਅ.ਪੌੱਥੀਂ ਗੁਪਤ ਏ ਪੌਥੀ ਗੌਹਜ $% ਪੌਥੀ) ਕਥ! “£ ਪੌਥ) ਵਿਚੋ” 


ਅਧਿਆਇ ਉਨ੍ਹਵਾਂ :695 


ਸੰਧੂ ਸਰਵਰ ਸੇਵ ਕਮਾਵੈ । ਤੁਕਲਾਣੀ ਪਿਤ ਮਾਤ ਰਹਾਵੋ । 

ਗੁਰ ਅਰਜੁਨ ਕਾ ਸਿਖ ਪਛਾਨ । ਵਡੇ ਗ੍ਰਿਹ ਤਾਂਕੋ ਮਨੋ ਮਾਨੋ ॥ 69 ॥ 
ਭਗਤ ਸਿੰਘ ਤਬ ਭਯੋ ਵਿਵਾਹ । ਦੁਇ ਦਿਸ ਮਨ ਮਹਿ ਅਧਿਕ ਉਛਾਹਾਂ । 

ਲੰ ਡੌਲੀ ਨਿਜ ਗ੍ਰਿਹ ਕੌ ਧਾਏ । ਰਹ) ਜਾਮ ਨਿਸਿ ਪਯਾਨ ਕਰਾਏ ।। 70 ॥ 
ਦਿਵਸ ਘਾਮ ਡਰ ਕੀਨ ਪਯਾਨਾ । ਬਾਜ ਬਜਾਵਤ ਧਰ ਸੁਖ ਨਾਨਾ । 

ਡਰੌਲੀ ਨਿਕਟ ਜਬੈ ਚਲ ਆਏ । ਗੁਰੁ ਢਿਗ ਆਸਾ ਵਾਰ ਲਗਾਏ 71 ॥ 


' 


ਦਹਰਾ 

ਸਿਖ ਸੁਤਾ ਧੁਨਿ ਰਾਗ ਕੀ ਸ੍ਰਵਨੀ ਸਬਦ ਸੁਨਾਇ । 

ਅਸ ਵਿਚਾਰ ਮਨ ਮਹਿ ਕਰੀ ਕਸ ਗੁਰ ਦਰਸ ਕਰਾਇ ॥ 72॥ 
ਚੌਪਈ 

ਸਿਖ ਸਤਾ ਅਸ ਬਾਤ ਅਲਾਈ । ਸੁਨੋ ਕਹਾਰ ਬੈਨ ਮਮ ਭਾਈ । 

ਇਹ ਠਾਂ ਡੋਲੀ ਰਾਖ ਹਮਾਰੀ । ਕਰਉ” ਬਿਨਤ ਧਨ ਦੇਵਉ ਵਾਰੀ ॥ 73 ॥ 
ਚੰਪਈ 

ਕਹਾ ਕਹਾਰ ਕਵਨ ਤਵ” ਕਾਜ । ਸਿਖ ਮੁਤਾ ਕਹ ਗਗੀਬ ਨਿਵਾਜ । 

ਇਹ ਨਾਂ ਮਮ ਗੁਰ ਸਬਦ ਸੁਨਾਵਤ । ਕਰਉ” ਦਰਸ ਗੁਰ ਕੇ ਗ੍ਰਿਹ ਜਾਵਤ 17411 

ਰ ਦੋਹਰਾ 

ਔਸੇ ਕਹ ਨਿਜ ਹਾਥ ਤੇ ਕੌਕਨ? ਦੀਯੋ ਉਤਾਰ । 

ਲੈ ਪ੍ਰਸਾਦਿ ਕਛੁ ਅੰਕ ਮਹਿੰ ਸ੍ਰੀ ਗੁਰੂ ਓਰ ਪਧਾਰ ।। 75 ॥ 
ਚੌਪਈ 

ਧਨ ਕੇ ਲੌਭ ਕਹਾਰ ਭੁਲਾਏ । ਲੈ ਕੌਕਨ ਮਨ ਮਹਿ ਹੱਰਖਾਇ । 

ਸੰਧੂ -ਬਰਾਤ ਪਿਤਾ ਤੇ ਆਦਿ 1 ਲਗੇ ਸੌਚ ਕਰ ਧਰ ਅਹਿਲਾਦ ॥ 76 ॥ 

ਸਿਖ ਸੁਤਾ ਮਨ ਆਨੌਦ ਪਾਏ । ਤਤਛਿਨ ਗੁਰ ਕੇ ਨਿਕਟ ਸਿਧਾਏ । 

ਆਗੇ ਲਾਗਯੋਂ ਅਧਿਕ ਦੀਵਾਨ । ਬੈਠਯੋ ਸ੍ਰੀ ਗੁਰੂ ਕ੍ਰਿਪਾ ਨਿਧਾਨ ॥ 77 । 
ਦੋਹਰਾਂ 

ਚੌਕੀ ਆਸਾ ਵਾਰ ਕੀ ਹੋਵਤ ਤਬੈ! ਅਪਾਰ । 

ਸਿਖ ਸੁਤਾ ਬਦਨ ਕਰੀ ਬੌਠੀ ਆਨੌੰਦ ਧਾਰ ॥ 781 
ਚੰਪਈ 

ਆਸਾ ਵਾਰ ਭੌਗ ਜਬ ਪਾਯੋ । ਸ੍ਰੀ ਗੁਰੁ ਬੀਬੀ ਓਰ ਦਿਖਾਯੌ । 

` ਬਿਧੀਏ ਕੌ ਅਸ ਕਹਾ 'ਸੁਨਾਈ । ਪੂ੍ਛੋਂ ਬੀਬੀ ਕਹਿ ਤੇ ਆਈ । 79॥ 


“ਅ ਧੌਥੀ ਉੱਮਾਹ “ਅ ਪੋਥੀ ਤੋਹਿ $ਅ ਤੋ ਏ ਪੋਥੀ ਕੰਗਣ ਅ ਪੌਥ) ਤਹਾਂ 


696! ਗੁਰ ਬਿਲ'ਸ ਪ'ਤਸ਼ਾਹੀ ੬ 


ਬਿ੍‌ਧੀਏ ਪੁਛ ਕਹੀ ਤਿਨ ਬਾਤਾ । ਦਰਸ ਹੋਤ ਆਈ ਜਗਨਾਥਾਂ । 
ਬਿਧੀਏ ਬਾਤ ਗੁਰੂ ਸਿਉ” ਗਾਈ । ਹੇ ਪ੍ਰਭੂ ਤੁਮਰੋਂ ਸਿਖ ਬਸਾਈ ॥ 80 1 
2 ਦੌਹਰਾ 
ਗ੍ਰਿਰ ਵਡੇ ਪਹਿੰ ਨਾਮ ਹੈ ਆਪਲ ਜਾਤ ਤਖਾਨ । 
ਤਾਂਕੀ ਸਤਾ ਪਛਾਨੀਏ ਹੈ ਗੁਰੁ ਕਿਪਾਂ ਨਿਧਾਨ॥ 81 ॥ 
ਚੌਪਈ 
ਸ਼ੁਰਵਰੀਏ ਹਹਿ ਮਮ ਸਸੁਰਾਰੇ । ਨਾਹ ਸਰਵਰੀ ਪਿਖ ਬਿਸਮਾਰੇ । 
ਏ ਸੁਨ ਭਏ ਪ੍ਰਸੈਨ ਕ੍ਰਿਪਾਲਾ । ਕੌਨਯਾ ਨਿਕਟ ਬੁਲਾਯ ਦਇਆਲਾ ॥ 82 । 
ਸ੍ਰੀ ਮੁਖ ਐਸੇ ਬਚਨ ਅਲਾਲੋ । ਨਵਾਂ ਲੋਖ ਅਬ ਤੌਂਹਿ ਲਖਾਲੋ । 
[ਪਤੀ ਤੁਮਾਰਾ ਗੁਰਸਿਖ ਹੋਵੈ । ਨਾਮ ਜਪਤ ਸਗਲੇ ਦੂਖ ਖੋਵੈ । 83 ॥1" 


ਚ 


ਦੋਹਰਾ 
ਪ੍ਰਸਾਦਿ ਅਗਰ ਗੁਰ ਕੇ ਧਰਾ ਕੋਨਯਾ ਸੁਨ ਹਰਖਾਇ । 
ਦਯਾ ਸਿੰਧ ਸ੍ਰੀ ਮੁਖ ਕਹਾ ਸਿਖੀ ਤੁਮ ਗ੍ਰਿਹਿ ਆਇ।। 8411. 
ਚੌਪਈ 
ਸਿਖੀ ਦਾਨ ਦਯੋ ਗੁਰ ਪੂਰੇ । ਨਵਾਂ ਲੋਖ ਲਖੀਓ ਤਿਨ ਰੂਰੇ । 
ਸੰਧੁ ਪਿਤਾ ਬਾਤ ਸ਼ੂਨ ਪਾਈ । ਕੀਯੋ ਕ੍ਰੋਧ ਗੁਰ ਪੈ ਕਿਮ ਜਾਈ ॥ 85 ।। 
ਭੁਲ ਨ ਨਾਮ ਗੁਰੂ ਕੋ ਲੋਈ । ਸਰਵਰ ਕੀ ਸਦ ਸੇਵ ਕਰੋਈ । 
ਸੰਧੁ ਤਾਂਕੇ ਪਾਛ ਪਠਾਯੋ । ਭਯੋ ਅਧਿਕ ਰਿਸ ਧਰ ਸੋ ਆਯੋ ॥ 86 ॥ 
ਦੋਹਰਾ 
ਜਬੈ ਦਰਸ ਗੁਰ ਕਾ ਕੀਓ ਸੋਧੂ ਮਨ ਰਿਸ ਜਾਯ । 
ਤਜਿ ਕਰੋਧ ਮਨ ਸਾਂਤਿ ਧਰਿ ਪਦ ਪੰਕਜ ਲਪਟਾਇ ॥ 87 || 


ਚੌਪਈ 
ਸੀ ਗੁਰ ਕੀਯੋ ਗਯਾਨ ਉਪਦੇਸ਼ਾ । ਸੰਧੂ ਮਨ ਭਮ ਰਹਯੋ ਨ ਲੋਸਾ । 
ਚਰਨ ਧੋਇ ਚਰਨਾਮ੍ਰਿਤ ਲੀਨੇ । ਕੀਯੋ ਸਿਖ ਤਬ ਸਭ ਭੁਮ ਖੀਨੋ ॥ 88 ।। 
ਸੀ ਗੁਰੁ ਸੁੰਦਰ ਬਚਨ ਉਚਾਰੇ । ਸਿਖੀ ਤੋਹਿ ਸਦਨ ਅਨਪਾਰੇ । 
ਬਡੌ ਭਗਤ ਉਪਜੇ ਸੁਤ ਤੇਰੇ । ਸਤਿ ਬੰਨ ਜਾਨਉ ਮਨ ਮੇਰੇ ।! 89 ।। 
ਦੌਹਰਾ 
ਬਚਨ ਦਯਾ ਨਿਧਿ ਕੈ ਸੁਨੇ ਹਰਖ ਕੀਯੋ ਪਤਿ ਬਾਮ । 
ਲੋ ਆਇਸ ਕਰ ਬੋਦਨਾ ਧਾਰ ਰਿਦੇ ਗੁਰੁ ਨਾਮ। 90 ॥ 
ਚੌਪਈ 
ਬਰਾਤ ਮਧ ਸੋਈ ਚਲ ਆਏ । ਗਰ ਗਨ ਗਾਵਤ ਹਰਖ ਧਰਾਏ ।5 
ਨਿਜ ਨਿਜ ਯਾਨ ਚੜੇ ਪੁਨ ਤਬ ਹੀ । ਤੁਕਲਾਣੀ ਓਰ ਚਲੇ ਪੁਨ ਸਬ ਹੀ 191॥ 


ਮਮ ਤੇ ਦ ਪੋਥੀ ਕਰਣ “ਅ ਪੋਥੀ ਵਿਚੋ $ਅ ਪੋਥੀ ਚਰਨ ਕ੪੨ #ਅ ਤੋਂ ਦ ਪੌਥੀ ਬਚਨ “ਅ ਪੁੱਥ) ਆਏ 


ਅਧਿਆਇ ਉਨ੍ਹਾਂਵਾਂ ਰ 697 


ਗਏ ਸਦਨ ਸਰਵਰ ਅਸਥਾਨਾਂ । ਮਾਥ ਟਿਕਵਾਨ ਚਲੇ ਤਖਾਨਾ । 

ਪਿਤਾ ਭਾਖ ਸੈਧੂ ਯੂਤ ਬਾਮਾਂ । ਕਰੋਂ ਬੈਧਨਾ ਹਰਖ ਮੁਕਾਮਾ ॥ 92 ॥ 
ਦਹਰਾ 

ਲਾਤ ਪ੍ਰਹਾਰ ਸੌਧਹ ਕੀਯੋ ਇਹ ਬਿਧਿ ਬੋਨ ਉਚਾਰ । 

ਭਯੌ ਸਿਖ ਹਉ” ਗੁਰੂ ਕਾ ਕਰਉ ਯਾਹਿ ਨਹਿ ਸਾਰ ॥ 93 ॥ 

ਰ ਚੌਪਈ ਰ 

ਸਭ ਮਿਲ ਕਹਾ ਸੁਨੋ ਰੇ ਮੂੜੇ । ਸਤਿਗੁਰੁ ਨਾਮ ਲੇਹੁ ਰੋ ਮੂੜੇ। _ 

ਆਦਿ ਅੰਤ ਸਰਵਰ ਹਮ ਦਾਸਾ । ਕੁਲ ਕਲੰਕ ਤੁਮ ਕੌਸ ਪ੍ਰਕਾਸ਼ਾ ॥ 94 । 

ਕਿਯੋ ਜਤਨ ਤਿਨ ਬੈਨ ਨਾਂ ਮਾਨਾ । ਸਭ ਮਿਲ ਐਸੇ ਕਹ ਅਨ੍ਮਾਨਾ । 

ਬਾਵਰ ਭਯੋ ਮੂੜ ਇਹ ਹੋਈ । ਸਰਵਰ ਲਾਤ ਪ੍ਰਹਾਰੈ ਜੋਈ ।। 95 ॥ 
ਦੋਹਰਾ 

ਭਗਤ ਸਿੰਘ ਕਹਿ ਤਕ ਕਹਓ ਦੇਵੈ ਸਦਨ ਮਝਾਰ । 

ਜਬੈ ਨਿਕਸ ਤਬਹੀ ਹਨੋ ਜੋਤੀ ਠੁੱਰ ਨਿਹਾਰ ॥ 96 ॥ 
ਚੌਪਈ 

ਵਹੁ ਅਹਿ ਰਚੈ ਰੈਨ ਇਹ ਢਾਈ । ਮੁਕਾਮ ਠਂਰ ਨਹਿਂ ਕੋਈ ਰਹਾਈ । 

ਗੁਰੁ ਗੁਰੁ ਜਪੈ ਹਰਖ ਮਨ ਪਾਵੈ । ਮੁਕਾਮ ਸੁਨੇ ਜਹਿੰ ਜਾਇ ਢਹਾਵੈ ॥ 97 ॥ 

ਏਕ ਦਿਵਸ ਤਿਯ ਨਿਕਟ ਪਧਾਰਾ । ਕੀਓ ਸੋਗ ਮਨ ਕੀਨ ਬਿਚਾਰਾ । 

ਮੁਕਾਮ ਸੇਵ ਅਬ ਦੂਰ ਬਿਹਾਈ । ਏਕ ਭਗਤ ਗ੍ਰਰ ਸੁਧ ਰਹਾਈ ।। 98 ॥ 
ਦੋਹਰਾ ਰ 

ਜਬੈ ਭਗਤ ਕੌ ਨਾਮ ਲੈ ਤਬ ਬੀਰਜ ਮੁਕਤਾਯ । 

ਭਗਤ ਰੂਪ ਤਬਹੀ ਧਰਾ ਤਾਂਹਿ ਤਿਯਾ ਉਰ ਆਇ ॥ 99॥ 

ਰ ਚੌਪਈ 

ਸੁਨੋ ਸਤ ਜਬ ਸਮਾ ਪੁਰਾਯੋਂ । ਸੁਦਰ ਸੁਤ ਤਹਿੰ ਕਉ ਉਪਜਾਯੋ । 

ਸਾਂਤਿ ਧੀਰ ਗੈਭੀਰ ਉਦਾਰੀ” । ਦੇਖ ਰੂਪ ਮੌਹੀ ਸਭ ਨਾਂਰੀ ॥ 100 ॥ 

ਸਾਧੂ ਸੁਤ ਕਾ ਰੂਪ ਦਿਖਾਇ । ਹਰਖ ਨਾਰਿ ਜਤ ਕੀਨ ਮਹਾਇ । 

ਸਾਧੂ ਸ੍ਰੀ ਗੁਰ ਨਾਮ ਉਚਾਰੇ । ਐਸ ਸੁਨਤ ਸਬ ਈਰਖ ਧਾਰੇ ॥ 101 ॥ 
ਦੌਹਰਾ 

ਤਬ ਤੇ ਬਾਲਕ ਭੁ ਲਿਯੋਂ ਬਰਖ ਬਾਲ ਜਬ ਹੋਇ । 

ਸੁਧਾ ਸਰੋਵਰ ਨਿਕਟ ਗੁਰ ਆਯੋ ਸਾਧੂ ਸੋਇ ॥ 102 ॥ 


#ਅ ਪੌਥ. ਗ੍ਰਿਹ “ਅੱ ਪੋਥੀ ਅਪਾਰ 


696 ਗਰ ਬਿਲਾਸ ਪਾਤਲਹੋ) ੬ 


ਚੰਪਈ 
ਨਾਰੀ ਜੁਤ ਬਹੁ ਬਿਨੈ ਉਚਾਰੀ । ਬਾਲ ਨਾਮ ਤੁਮ ਧਰਉ ਮੁਰਾਰੀ । 
ਸ੍ਰੀ ਗੁਰ ਦੇਖ ਰੂਪ ਤਿੰਹ ਵਾਰਾ । ਰੂਪ ਚੋਦ ਸੀ ਮੁਖਹੁ ਉਚਾਰਾ ॥ 103 ॥ 
ਸੁਨਤ ਨਾਮ ਦੋਉ ਹਰਖਾਏ । ਲੈ ਆਇਸ ਬਹੁਰੋ ਗ੍ਰਿਹਿ ਆਏ । 
ਭਗਤ ਸਿੰਘ ਬੀਤੇ ਬਹੁ ਬਰਖਾ । ਦਯਾ ਸਿੰਧ ਕਉ ਮਨ ਅਤਿ ਕਰਖਾ ॥ 1041 


ਕੰਡਲੀਆ 
ਵਿਸਾਖ ਅਰਧ ਜਬਹੀ ਗਯੋ ਕ੍ਿਖੀ ਕਾਟ ਸਖ ਮੰਡ । 
ਤ੍ਰਿਖਾ ਲਾਗ ਤਾਕ ਘਨੀ ਧਰ ਕਰਨਾ ਜਲ ਜੰਡ । 
ਧਰ ਕੂਨਾ ਜਲ ਜੋਡ ਜਾਇ ਪਿਤ ਹਾਥ ਲਗਾਵੈ । 
ਸ਼ੀਤਲ ਜਲ ਗੁਰ ਜੌਗ ਐਸ ਮੁਖ ਬਾਤ ਅਲਾਫੈ । 
ਲਾਗੀ ਪਿਤ ਕ੍ਰਿਖਿ ਕਾਟ ਪੂਤ ਪੁਨ ਜਾਇ ਨਿਹਾਰੈ । 
ਹੋ ਪਿਤ ਸੀਤਲ ਨੀਰ ਜੌਗ ਗੁਰ ਐਸ ਉਚਾਰੈ ॥ 105 ॥ 
_ਸੋਰਠਾ 
ਕਾਹਿ ਨ ਅਚਿਯੋ ਨੀਰ ਪੂਤ ਪਿਤਾ ਪਿਤ ਪੂਤ ਭਨ । 
ਤਤ ਛਿਨ ਭਏ ਅਧੀਰ ਅਚੌ ਘਾਮ ਤਿਖਾ ਲਗੀ।। 106 ॥ 
ਦੋਹਰਾ 
ਈਹਾਂ ਤੋਂ ਔਸੀ ਭਈ ਥੌਰੀ ਦਈ ਸੁਨਾਇ । 
ਕਥਾ ਸੁਨੋ ਅਬ ਗੁਰੂ ਕੀ ਜਿਹ ਬਿਧਿ ਮੁਕਤ ਕਰਾਇ ॥ 107॥ 


"੫ 


ਸਵਯਾ 
ਹੋਵਤ ਪ੍ਰਾਤ ਸ਼ਿਕਾਰ ਚਲੇ ਗੁਰੁ ਸੈਨ ਚਢੀ ਕਛੁ ਦੇਰ ਨ ਲਾਏ । 
ਖੋਲ ਸ਼ਿਕਾਰ ਤਬੈ ਸੁਖ ਸਾਗਰ ਜੇਤਕ ਜੀਵ ਹਨੇ ਮੁਕਤਾਏ । 
ਜੌਸ ਸਹਾਇ ਕਰੀ ਗਜ! ਕੀ ਤਾਸ ਜਾਨ ਦਯਾ ਗੁਰੁ ਏਕਲ ਧਾਏ । 
ਏਕ ਗਯੋ ਬਿਧੀਆ ਗੁਰੁ ਕੈ ਸੰਗ ਸੈਨ ਸਭੀ ਬਨ ਮਾਹਿ ਭਰਮਾਏ ॥। 108 [| 
ਸਿੰਧ ਦਯਾ ਸਸਿ ਜਾਮ ਕੇ ਭੀਤਰ ਕੋਸ ਪਚੀਸ ਗਏ ਜਗ ਸਾਂਈ । 
ਜਾਇ ਨਿਹਾਰ ਦਸਾ ਤਿੰਹ ਕੀ ਰਵਿ ਪੈਕਜ ਪਾਇ ਵਿਰਹਿ ਮੁਰਝਾਈ । 
ਔਰ ਨਹੀ” ਉਪਮਾ ਉਪਜੈ ਜਨ ਚਾਤ੍ਰਿਕ ਬੂੰਦ ਚਹੈ ਮੁਖ ਮਾਂਹੀ । 
ਅਸ ਸਵਾਰ ਉਤਾਰ ਪ੍ਰਭੂ ਜਨ ਭੂਮ ਅਏ ਨਹਿੰ ਦੇਰ ਲਗਾਈ ॥ 109 ॥ 
ਰ ਦੋਹਰਾ 
ਪਿਤਾ ਪੂਤ ਕੇ ਬਦਨ ਮਹਿੰ ਡਾਰਿਯੋ ਜਲ ਗੁਰੁਦੇਵ । 
ਅਮੀ ਪਾਨ ਕਰ ਜਬ ਉਠੋਂ ਪੋਖੇ ਪ੍ਰਭੂ ਅਭੇਵ ॥ 110 । 


ਅ ਪੌਥੀ ਗੁਜਰੇ %% ਪੋਥੀ ਭੋਰ £ਅ ਤੇ ਏ ਪੋਥੀ ਗਜਰਾਜ 


ਅਧਿਆਇ ਉਨ੍ਹੀਫਾਂ 699 


ਦਯਾ ਸਿੰਧ ਬਹੁਰੋਂ ਕਹਾ ਮੌਹ ਤਿ੍‌ਖਾ ਬਹੁ ਜਾਨ । 
ਮੈਂ ਕਉ ਨੀਰ ਅਚਾਈਏ ਆਪ ਰਹੋਂ ਸੁਖ ਮਾਨ। 111॥ 
ਚੌਪਈ 
ਸ਼ਾਧੂ ਕੂਨਾ ਹਾਥ ਗਹਾਯੋ । ਕਿ੍‌ਪਾ ਸਿੰਧ ਕੌ ਨੀਰ ਅਚਾਯੋ । 
ਪਾਛੇ ਸੀਤ ਨੀਰ ਅਚ ਲੀਨੌ । ਰੂਪ ਚੈਦ ਸੁਤ ਕਉ ਪੁਨ ਦੀਨੋ । 112। 
ਤੀਨ ਕਾਲ ਕੀ ਸੋਝੀ ਭਈ । ਪਿਤਾ ਪੂਤ ਚਿੰਤਾ ਮਿਟ ਗਈ । 
ਕਹਾਂ ਗੁਰੂ ਮਾਂਗੇ ਰੁਚ ਜੋਈ । ਸਾਧੂ ਜੁਤ ਸੁਤ ਆਨੰਦ ਹੋਈ ॥ 113॥ 
ਦੋਹਰਾ 
ਕਰ ਵਿਚਾਰ ਐਸੇ ਕਹਾ ਪਦ ਪੰਕਜ ਰਹਿ ਪ੍ਰੀਤਿ । ` 
ਔਰ ਦਾਨ ਦੀਜੀਏ ਪ੍ਰਭੂ ਗੁਰ ਸਿਖੀ ਦੀ ਰੀਤਿ ॥ 114॥ 
___ ਚੌਪਈ 
ਸਤਿ ਬਚਨ ਗੁਰੁ ਮੁਖਹੁ ਉਚਾਰੇ । ਸਿਖੀ ਤਮ ਗ੍ਰਿਹ ਸਦਾ ਸੁਧਾਰੇ । 
ਔਰ ਬਾਤ ਮੋਰੀ ਸੁਨ ਲੀਜੈ ।। ਇਹ ਨਾਂ ਵਾਸ ਨ ਅਬ ਤੁਮ ਕੀਜੈ ।! 115। 
ਏ ਜਨ ਤੁਮ ਸੌਗ ਈਰਖਾ ਕਰਹਿੰ । ਤਾਂਤੇ ਢਹੇ ਨਗਰ ਏ ਧਰਹਿੰ । 
ਚਲੋਂ ਨਗਰ ਤੁਮ ਔਰ ਸਵਾਰ । ਤਿਹ ਠਾਂ ਵਸੋ ਅਧਿਕ ਸੁਖ ਧਾਰੋ ॥ 116। 
ਦਹਰਾ ਰ 
ਬਚਨ ਮਾਨ ਗੁਰੁ ਕੇ ਤਬੇ ਸਾਧੂ ਨਿਜ ਗ੍ਰਿਹ ਆਇ । 
ਨਿਜ ਨਾਰੀ ਕਉ ਸੰਗ ਲੈ ਅਯੋ ਗੁਰ! ਨਿਕਟਾਇ।। 117॥ 
ਚੌਪਈ 
ਆਇ ਤ੍ਰਿਯਾ ਗੁਰੂ ਕੇ ਪਗ” ਲਾਗੀ । ਦਯਾ ਸਿੰਧ ਜਾਨੈ ਵਡਭਾਗੀ । 
ਰੂਪ ਚੋਦ ਕਾ ਰੂਪ ਨਿਹਾਰਾ । ਦਯਾ ਸਿੰਧ ਮਨ ਆਨੰਦ ਧਾਰਾ ॥ 118 ॥ 
ਨਿਜ ਪੁਸ਼ਾਕ ਆਯੁਧ ਸਭ ਦੀਨੇ । ਰੂਪ ਚੈਦ ਮਨ ਆਨੰਦ ਲੀਨੇ । 
ਦਿਖ ਕੌਤਕ ਬਿਧੀਆਂ ਬਿਸਮਾਯੋ । ਧੰਨ ਧੰਨ ਸੀ ਗੁਰ ਕਉ ਗਾਯੋ ॥ 1191 
ਰ ਦੋਹਰਾ 
ਜਾਮ ਦਿਵਸ ਜਬ ਲੌ ਰਹਾਂ ਦੂੰ ਢਤ ਸੈਨਾ ਆਇ ॥ 
ਧੇਠੁ ਤਿ੍‌ਿਖਾਤਰਿ ਆਇ ਜਿਮ ਦੇਖ ਨੀਰ ਪਰ ਧਾਇ ॥ 120॥ 
ਰ ਚੌਪਈ 
ਆਇ ਸੌਨ ਗੁਰ ਕੈ ਪਗ ਲਾਗੀ । ਦਰਸ ਨੀਰ ਅਚ ਬਹੁ ਸੁਖ ਪਾਗੀ । 
ਸਾਧੂ ਕਉ ਗੁਰ ਐਸ ਉਚਾਰਾ । ਕਰੋ ਪਿਆਨ ਨ ਲਾਇ ਅਵਾਰਾ ।। 121॥ 


'ਅ ਪੌਥੀ ਸ) ਸਤਿਗੁਰੂ _$ਅ ਪੌਥੀ ਪ੍ਰਭੁ _?ਅ ਪੋਥੀ ਚਰਨਨ 


700 ਗੁਰ ਬਿਲ'ਸ ਪਾਤਸ਼ਾਹੀ ੬ 


ਸ੍ਰੀ ਗੁਰ ਤਹਿੰ ਤੇ ਕੀਨ ਪਯਾਨਾ । ਸੁਤ ਤੀਯ ਜਤ ਸਾਧ੍ਹ ਸੁਖ ਮਾਨਾ । 

ਦਯਾ ਸਿੰਧੁ ਕੇ ਸੰਗ ਪਧਾਰੇ । ਰੂਪ ਚੰਦ ਅਸ ਕੌਤਕ ਸਾਰੇ । 122 ॥ 
ਦੋਹਰਾ 

ਪੁਸ਼ਾਕ ਗੁਰੂ ਕੀ ਸ਼ਸਤ੍‌ ਜੁਤ ਲੀਨੀ ਸੀਸ ਉਠਾਇ । 

ਦਯਾ ਸਿੰਧੁ ਅਸ ਦੇਖ ਕੇ ਸ੍ਰੀ ਮੁਖ ਬਚਨ ਅਲਾਇ ।। 123 % 
ਚੌਪਈ 

ਰੂਪ ਚੋਦ ਨਿਜ ਅੰਗ ਧਰਾਵੋ । ਕਾਹਿ ਭਾਰ ਨਿਜ ਸੀਸ ਉਠਾਵੋ । 

ਰੁਪਚੋਦ ਕਹਿ ਸੁਨਹੁੰ ਸਵਾਮੀ । ਰਾਵਰ ਥਸਤ੍‌੍‌ ਸ਼ਸਤ੍ਰ ਸੁਖ ਧਾਮੀ । 124 ॥ 

ਤੁਛ ਜੀਵ ਹਉ ਸਕਤਿ ਨ ਧਾਰਹੂੰ । ਕਰਉ” ਪੂਜ ਸਮ ਤੋਹਿ ਨਿਹਾਰਗੁੰ । 

ਸਨਤ ਪ੍ਰਭੂ ਦਿਖ ਭਗਤ ਮਹਾਇ । ਦੀਨੋ ਵਰ ਇਹ ਸਤਿ ਸੁਨਾਇ ॥ 125 ॥ 
ਦੌਹਰਾ 

ਤੁਮ ਰਸਨਾ ਸਮ ਤੇਗ ਕੇ ਕਤ ਤੁਮ ਆਯੁਧ ਧਾਰ । 

ਦਸਮ ਰੂਪ ਜਬ ਧਾਰਹੁੰ ਰਾਖਹੁ ਯਾਹਿ ਸੁਧਾਰ।। 1260 
ਚੌਪਈ 

ਰੁਪਚੈਦ ਸੁਨ ਆਨੰਦ ਪਾਏ । ਚਤੁਰ! ਕੌਸ ਤਬ ਹੀ ਚਲਿ ਆਏ । 

ਸੁੰਦਰ ਤਹਿ ਠਾਂ ਭੂਮ ਨਿਹਾਰੀ । ਡੇਰਾ ਕੀਨਾ ਤਹਾਂ ਮੁਰਾਰੀ ।। 1270 

ਪਰੀ ਰੈਨ ਚਰਚਾ ਬਹੁ ਕੀਨੀ । ਭਾਂਤਿ ਭਾਂਤਿ ਕੀ ਆਨੰਦ ਲੀਨੀ । 

ਨਿਸਾ$ ਬਤੀਤ ਜਬੈ ਰਵਿ ਆਯੋ । ਹਰਿ ਗੋਵਿੰਦ ਗੁਰੂ ਬਯੋਤ ਬਨਾਯੋਂ । 128 ॥ 
ਦੌਹਰਾਂ 

ਸੁੰਦਰ ਸਮਾ ਨਿਹਾਂਰ ਕੌ ਸੁਭ ਗ੍ਰਹਿ ਲਗਨ ਸੁਹਾਇ । 

ਖੌੜਸ ਦਿਵਸ ਵਿਸਾਖ ਕੇ ਵਾਰ ਸਸੀ ਸੁਖਦਾਇ ।। 129 ॥ 
ਚੌਪਈ 

ਸਤਿਨਾਮ ਕਹਿ ਟਕ ਲਗਾਯੋ । ਸਾਧੂ ਕਉ ਅਸ ਬਚਨ ਅਲਾਯੇ । 

ਧਰੋ ਨਾਮ ਪੁਨ ਅਪਨੇ ਭਾਈ । ਸਾਧੂ ਕਹਿ ਸੁਤ ਨਾਮ ਧਰਾਈ ॥ 130 1 

ਦਯਾ ਸਿੰਧ ਪੁਨ ਬਚਨ ਉਚਾਰਾ । ਭਾਈ ਰੂਪਾ ਨਗਰ ਨਿਹਾਰਾਂ । 

ਅਸ਼ ਕਹਿ ਆਇਸ ਬਹੁਰ ਦਈ । ਰਚਓ ਸਦਨ ਪੁਨ ਦੇਰ ਨ ਕਈ 11 131 ॥ 
ਦੋਹਰਾ 

ਹਮ ਭੀ ਬਹੁਰੋ ਆਇਕੌ ਕਛ੍ਹ ਦਿਨ ਈਹਾਂ ਬਸਾਇ ॥ 

ਦੈ ਧੀਰਜ ਪਿਆਨਾ ਕੀਓ ਸ੍ਰੀ ਗੁਰੁ ਜਨ ਸੁਖਦਾਇ ॥ 132 ॥ 


ਅ ਅਤੇ ਏ ਪੌਖੀ ਗ੍ਰਰ “ਅ ਪੰਥੀ ਬਕ ££ ਪੌਬੀ ਮੜ੍ਹ 


- ਅਧਿਆਇ ਉਨ੍ਹੀਵਾਂ ` 701 


ਚੌਪਈ 
ਸਾਧੂ ਰੂਪਚੋਦ ਧਰ ਧੀਰਾ । ਸ਼ੰਦਰ ਨਗਰ ਤਹਿੰ ਰਚਾ ਗੈਭੀਰਾ । 
ਸ) ਗੁਰੁ ਕੌਤਕ ਕਰਤ ਅਪਾਰਾ । ਖੋਲਤ ਬਨ ਮਾਹਿ ਅਧਿਕ ਸ਼ਿਕਾਰਾਂ ।। 133 ॥ 
ਪੰਦੇ ਖਾਂ ਅਸਾਂ ਬਾਤ ਅਲਾਈ । ਹੇ ਪ੍ਰਭ ਮੰਕਉ ਦਏ ਭਲਾਈ । ਰ 
ਹਮ ਢੂੰਢਤ ਤੁਮ ਜਾਇ ਨਿਹਾਰਾ । ਸ੍ਰੀ ਗੁਰੁ ਕਹਾ ਅਧਿਕ ਤੁਮ ਪਿਆਰਾ । 134 ॥ 
_ਦੌਹਰਾ 
ਸੰਦਰ ਕਰਤ ਬਿਲਾਸ ਅਸ ਅਏ ਡਰੌਲੀ ਮਾਂਝ । 
ਭਗਤ ਸਿੰਘ ਸਭ ਕੌ ਮਿਲੇ ਅਥਯੋ ਸੂਰ ਪਰੀ ਸਾਂਝ । 135।। 
ਚੌਪਈ _ 
ਤਹਿ ਠਾਂ ਕੀਨੇ ਚਰਿਤ ਅਪਾਰਾ । ਬੀਤ ਬਰਖ ਸੁਖ ਸੋਗ ਸੁਧਾਰਾ । 
ਮਿਲਨ ਹੇਤ ਬਾਬਾ ਚਲ ਆਯੋ । ਸੁਤ ਨਾਂਰੀ ਕਉ ਸੋਗ” ਲਵਾਯੋ ।। 136 ॥ 
ਕੀਰਤਪੁਰ ਸਭ ਨਗਰ ਬਸਾਇ । ਛੋਡ ਦਾਸ ਤਹਿ ਨਾਂ ਸੰੱਪਾਇ । 
ਜੀ ਗੁਰ ਸੁਨੇ ਡਰੋਲੀ ਆਏ । ਸੀਥੇ ਮਗ ਆਯੋ ਹਰਖਾਏ ॥ 137 ॥ 
ਰ ਦੋਹਰਾ 
ਕਛੁ ਦਿਨ ਰਹੇਂ ਮਧ ਮਾਸ ਕੌ ਅਯੋ ਡਰੌਲੀ ਮਾਂਹਿ । 
ਪਦ ਪੰਕਜ” ਗੁਰ ਕੇ ਪਰਾ ਮਨ ਮਹਿ ਅਧਿਕ ਉਮਾਹਿ ॥ 138 ॥ 
ਚੌਪਈ 
ਬੁਢਨ ਓਰ ਬਿਨਤਿ ਪੁਰ ਗਾਈ । ਦਰਸ ਚਾਂਹ ਰਹੈ ਸਦਾ ਗੁਸਾਈ । 
ਜਿੰਹ ਬਿਧਿ ਸੰਦਰ ਨਗਰ ਬਸਾਯੌ । ਕੀਰਤ ਪੁਰ ਕਉ ਚਰਿਤ ਸੁਨਾਯੋ ॥ 1391 
ਸੁਨਤ ਪ੍ਰਭੁ ਮਨ ਮਹਿ ਸੂਖ ਪਾਏ । ਧੈਨ ਧੰਨ ਸ੍ਰੀ ਮੁਖਹੁੰ ਅਲਾਏ । 
ਭਗਤ ਸਿੰਘ ਪੁਨ ਬਿਨੈ ਅਲਾਈ । ਹਰੀ ਰਾਇ ਸਤ ਅੰਕ ਸੁਹਾਈ ।। 140 ॥ 
ਰ ਦੋਹਰਾ 
ਪਦ ਪੈਕਜ ਗੁਰ ਕੇ ਪਰਾ ਸੀ ਮੁਖ ਦਈ ਅਸੀਸ । 
ਹਰੀਰਾਇ ਬਪੁ ਦੇਖਕੈ ਸਤਿਗੁਰ ਭਏ ਜਗੀਸ ॥ 141 ॥ 
ਚੌਪਈ 
ਦੇ ਅਸੀਸ ਮਨ ਮਾਹਿ ਹਰਖਾਇ । ਤੀਨ ਮਾਤ ਯੁਤ ਪਿਤ ਹਰਖਾਇ । 
ਰਾਮੌ ਮਿਲ ਪੁਨ ਦਈ ਅਸੀਸ । ਚਿਰ ਜੀਵੈ ਸੁਤ ਤੋਰ ਜਗੀਸ ॥ 142॥ 
ਦੋਹਰਾ 
ਸਾਂਈ ਦਾਸ ਸੁਖ ਅਧਿਕ ਧਰ ਬਾਬੇ ਅੰਕ ਮਿਲਾਇ । 
ਕੁਸਲ ਪ੍ਰਸਨ ਪੁਛਤ ਘਨੋ ਕਹਿ ਤਕ ਕਹਓ ਸੁਨਾਇ ॥ 143॥ 


“ਅ ਪੌਥੀ ਇਮ $ਅ ਤੋਂ ਏ ਪੰਥੀ ਸਾਥਿ “ਅ ਤੋਂ ਏ ਪੌਥੀ ਚਰਨ ਕਮਲ “ਅ ਪੋਥੀ ਸਤਿਗੁਰ 


702 


ਗਭ ਸਿ੍‌ਲਾਸ ਪਾਰਸ਼ਹੀ ਡ 


ਚੌਪਈ 
ਸਭ ਪ੍ਰਵਾਰ ਮਿਲ ਆਨੰਦ ਪਾਯੋ । ਮਿਲੋ ਸੂਰ ਸਭ ਅਨੰਦ ਧਰਾਯੌ । 
ਤਬ ਲੌ ਅਨਗਨ ਸੈਗਤ ਆਈ । ਵਿਸਾਖੀ ਮੇਲਾ ਭਯੋ ਤਦਾਈ ।1 144। 
ਕਰ ਦਰਸਨ ਮਨ ਬਾਂਛਤ ਪਾਇ । ਸੋਗਤਿ ਨਿਜ ਨਿਜ ਧਾਮ ਸਿਧਾਇ । 
ਨਿਤ ਨੂਤਨ ਗੁਰ ਖੋਲ ਸ਼ਿਕਾਰਾ । ਬਹੁ ਕੌਤਕ ਕਰ ਗੁਰ੍ਹ ਮੁਰਾਰਾ ॥ 145 ॥ , 
ਰ ਦੋਹਰਾ 
ਕਥਾਂ ਬ੍ਰਿਧ ਤੇ ਹਉ ਡਰਉ ਥੌਰੀ ਕਹਉ ਬਨਾਇ । 
ਮਾਤ ਦਮੰਦਰੀ ਜੈਸ ਬਿਧਿ ਪਰਮ ਧਾਮ ਗੁਰ ਜਾਇ । 146 ॥ 
ਚੌਪਈ 
ਸੁਨੋ ਸੈਤ ਇਕ ਮਾਸ ਬਿਤਾਏ । ਸਾਵਣ ਅਯੋਂ ਅਧਿਕ ਸੁਖ ਦਾਏ । 
ਮਾਤ ਦਮੌਦਰੀ ਕੀਨ ਇਸਨਾਨਾ । ਪਦ ਪੰਕਜ ਗੁਰ ਲਾਇ ਧਿਆਨਾ ॥ 147 ॥ 
ਪਾਂਚ ਮਾਤ ਤਬ ਦਰਸ ਦਿਖਾਯੌ । [ਧੈਖੈ] ਸੋ ਜਿੰਹ ਧਿਆਨ ਰਹਾਯੋ । 
ਮਾਤ ਸੁਲਖਣੀ ਖੀਵੀ ਸੰਗਾ । ਰਾਮ ਭਾਨੀ ਮਾਤਾ ਗੈਗਾ । 148 । 
ਪਾਂਚੇ ਆਇ ਐਸ ਕਹਿ ਬਾਨੀ । ਚਲੋਂ ਧਾਮ ਨਿਜ ਔਧ ਬਿਹਾਨੀ । 
ਭਯੋ ਜਗਤ ਮਹਿ ਤੁਮ ਜਸ ਭਾਰੀ । ਪੁਤ੍ਰ ਪੌਤੋ ਨੈਨ ਨਿਹਾਰੀ ॥ 149 ।।' 
ਦੋਹਰਾ 
ਤਾਂਤੇ ਦੇਰ ਨ ਠਾਨੀਯੇ ਪਤਿ ਕੀ ਆਇਸ? ਪਾਇ । 
[ਹਮ[" ਸੋਗ ਅਪਨੇ ਧਾਮ ਕਉ ਚਲੋਂ ਸੂ ਗਹੁਰ ਬਿਹਾਇ ।। 150।। 
ਚੌਪਈ 
ਮਾਤ ਦਮੰਦਰੀ ਬਹੁ ਸੁਖ ਪਾਯੋਂ । ਸਭੀ ਮਾਤ ਕਉ ਧੰਨ ਅਲਾਯੋ । 
ਪਾਂਚ ਮਾਤ ਹੁਇ ਅੰਤਰ ਧਿਆਨ । ਤਬ ਲੌ ਆਏ ਕਿ੍‌ਪਾ ਨਿਧਾਨ ॥ 151॥ 
ਦਮੰਦਰੀ ਮਾਤ ਚਰਨ ਲਪਟਾਈ ॥ ਆਪ ਚਲਨ ਕੀ ਬਾਤ ਅਲਾਈ । 
ਸਵਾਮੀ ਆਇਸ ਚਾਹੋ" ਥਾਰੀ । ਦਾਸੀ ਜਾਨ ਨ ਲਾਇ ਅਵਾਰੀ ॥ 152॥ 
ਰ੍ ਦੌਹਰਾ 
ਦਯਾਸਿੰਧ ਆਇਸ ਕਰੀ ਜਾਹੁ ਹਰਖ ਨਿਜ ਧਾਮ । 
ਚਲਤ ਅਪਨੀ ਵਾਰ ਸਭ ਕੋਇ ਨ ਕਰਸਿਮੁਕਾਮ।। 153 ॥ 
ਚੌਪਈ 
ਸ੍ਰੀ ਸਤਿਗੁਰ ਕੀ ਆਇਸ ਪਾਇ । ਸਭ ਪ੍ਰਵਾਰ” ਕਉ ਨਿਕਟ ਬੁਲਾਇ । 
ਸਭ ਕਉਂ ਮਿਲ ਧਰ ਕੁਸਾ ਡਸਾਇ । ਸੀ ਗੁਰੂ ਧਿਆਨ ਹੀਏ ਮਹਿ ਆਇ ॥154। 


“=ਸ====ਤਲ====ਕਾ ਸੰ ਘਅਸਪਆਲਲਲ=ਲ=ਲਲਲ=ਪਨਆ=======ਰਜਰਾਕਲਤਰਤਲ=ਕਕਲ, 
“ਅ ਪੌਥੀ ਕੁਟੰਬ $ ਤੇ ਏ ਪੋਥੀ ਪ੍ਰਭ੍ਰ $ਅ ਪੌਥੀ ਆਗਯਾ “ਅ ਪੌਥੀ ਵਿਚੋਂ” “ਅ ਤੋਂ ਏ ਪੌਬੀ ਕਟ 


ਅਧਿਆਇ ਉਨ੍ਹ)ਵਾਂ ਰ 703 


ਕੀਨ ਸੈਨ ਤਬ ਪ੍ਰਾਨ ਬਿਲਾਏ । ਪਾਂਚ ਮਾਤ ਸੰਗ ਪਿਆਨ ਕਰਾਏ । 

ਪਰਮ ਲਛੁ ਕਾ ਰੂਪ ਧਰਾਯੋ । ਅਰਧ ਭਾਗ ਨਿਜ ਧਾਮ ਸਿਧਾਯੋ ॥ 155 ॥ 
ਦੇਹਰਾ 

ਸਸ ਖਟ ਅਹਿ ਕੁਲ ਵਸ ਤਬੈ ਸਾਵਨ ਸਦਿ ਅਹਿ ਜਾਨ । 

ਸਸੀ ਪੁਤ ਦਿਨ ਦਵਾਦਸੀ ਕੀਨਾ ਮਾਤ ਪਯਾਨ ॥ 156 ॥ 
ਚੌਪਈ 

ਦੇਖ ਸਭੀ ਜਨ ਬਿਸਮਹਿੰ ਪਾਯੋ । ਸ੍ਰੀ ਗੁਰੁ ਮੁਖ ਸਿਉ ਐਸ ਅਲਾਯੋ । 

ਸੰਕ ਨ ਕੌ ਮਨ ਭੀਤਰ ਕੀਜੈ । ਜਪੋ ਨਾਮ ਤਾਂਕੋ ਸੁਖ ਦੀਜੈ । 157 ।। 

ਤਬ ਲੰ ਅਰਧ ਜਾਮ ਦਿਨ ਆਯੋ । ਬਾਬਕ ਮਾਰੂ ਸਬਦ ਸੁਨਾਯੋ । 

ਬਾਬਕ ਕਉਂ ਗੁਰੁ ਐਸ ਅਲਾਇ । ਮ੍ਰਿਤ ਰੀਤਿ ਤੁਮ ਕਰੋ ਸਬਾਇ' । 158।। 
ਦੌਹਰਾ 

ਤੰ ਲੰ ਦਾਸ ਪਠਾਇਓ ਬਾਬੇ ਤਬੈ ਸੁਧਾਰ । 

ਮ੍ਰਿਤਕ ਰੀਤਿ ਸਭ ਹੀ ਕਰੀ ਸਤ ਸੁਨੋ ਤਿੰਹ ਵਾਰ ॥ 159। 
ਚੌਪਈ 

ਮਾਤ ਨਾਨਕ ਅੰ ਮਰਵਾਹੀ । ਭਈ ਅਧੀਰ ਧੀਰ ਨਹਿ ਪਾਹੀ । 

ਰਾਮ ਪਤਿ ਜੁਤ ਬਿਰਹਿ ਧਰਾਇ । ਬਿਹਬਲ ਹੋਇ ਪਰੀ ਮੁਰਝਾਇ ।। 160 ॥ 

ਗੁਰੁ ਆਯਸ ਰਚਿ ਸੁੰਦਰ ਯਾਨਾ । ਮਾਤ ਮਾਤ ਤਨ ਮਜਨੁ ਠਾਨਾ । 

ਬਿਬਾਨ ਮਧ ਮਾਤਾ ਤਨ ਪਾਇ । ਲੀਨੇ ਤਤ ਛਿਨ ਕੰਧ ਉਠਾਇ । 161॥ 
ਦੌਹਰਾ 

ਸੂਰਜ ਮਲ ਬਾਬੇ ਤਬੰ ਬਿਧੀਏ ਜੋਠੇ ਜਾਨ ॥ 

ਇਹ ਚਾਰਹੁੰ ਨਿਜ ਕੌਧ ਪੰ ਚਾਲੇ ਰਾਮ ਬਖਾਨ ॥ 162॥ 
ਚੌਪਈ 

ਅਣੀ ਤੇਗ ਮੁਖ ਸੈਖ ਬਜਾਵਹਿ । ਧੀਰ ਮਲ ਪੁਨ ਚਵਰ ਢਰਾਵਹਿ । 

ਆਗੇ ਚਾਲਤ ਪ੍ਰਭੁ ਮੁਰਾਰਾ । ਮਾਰੂ ਚੌਕੀ ਹੋਤ ਸੁਧਾਰਾ/। 163॥। 

ਕਛੂਕ ਦੂਰ ਨਗਰ ਤੇ ਜਾਈ । ਚੌਦਨ ਕੀ ਤਹਿ ਚਿਖਾ ਬਨਾਈ । 

ਕਰੀ ਰੀਤਿ ਤਨ ਤਾਂਹਿ ਧਰਾਯੋ । ਬਾਬੇ ਨਿਜ ਕਰ ਲਾਂਬੂ ਲਾਯੋ । 164 ॥ 
ਦੋਹਰਾ 

ਸਰ ਗੁਰੂ ਲਾਇ ਦੀਵਾਨ ਤਬ ਚੌਕੀ ਸਬਦ ਸੁਨਾਇ । 

ਕਪਾਲ ਕਿਰਿਆ ਕਰ ਨਹਾਇ ਕੌ ਬਾਬਾ ਅਯੌ ਤਦਾਇ ।। 165 ॥ 


ਦੁ ਪੋਥੀ ਬੰਛ'ਇ. 


704 ਗੁਰ ਬਿਲਾਸ ਪਾਂਤਸ਼ਾਂਹੀ ੬ 


ਪਾਇ ਭੌਗ ਤਬ ਸਬਦ ਕਾ ਸੌਹਿਲਾ ਕੀਨ ਉਚਾਰ ! 
ਕੜਾਹ' ਬਾਂਟ ਬਹੁ ਦਾਨ ਦੇ ਆਏ ਸਦਨ ਮਝਾਰ ।। 166 ।। 
ਚੌਪਈ 
ਤਾਂ ਦਿਨ ਕੀਰਤਨ ਭਯੋ ਅਪਾਰਾ । ਕਿੰਨਰ ਜਛ ਮਨੋ ਤਨ ਧਾਰਾ । 
ਰਾਮੌ ਵਿਰਹ ਪਾਇ ਮਨ ਭਾਰੀ । ਕਰ ਵਿਚਾਰ ਪਤਿ ਪਾਸ ਪੁਕਾਰੀ ॥ 1670 
ਐਸ ਸਮਾ ਪਤਿ ਹਾਥ ਨ ਆਵੈ । ਬਿਰਹ ਬੈਨ ਗੁਰੁ ਦਰਸਨ ਪਾਵੈ । 
ਤਾਤੇ ਪਤਿ ਮਮ ਆਇਸ” ਦੀਜੈ । ਚਲਉ” ਬਹਿਠ ਪੈ ਦੇਰ ਨ ਕੀਜੈ ॥ 168 । 
ਦੋਹਰਾ 
ਸਾਂਈ ਦਾਸ ਐਸੇ ਕਹਾ ਵਿਰਹ ਮਾਤ ਕਉ ਪਾਇ । 
ਪਯਾਰੀ ਜਾਨੋ ਸਤਿ ਇਹ ਮੰ ਤੇ ਰਹਯੋ ਨ ਜਾਇ ।।.169 ॥ 
ਚੌਪਈ 
ਸਾਰੀ ਨਿਸ ਇਹ ਭਾਂਤਿ ਬਿਤਾਈ । ਕਥਤ ਪਰਸਪਰ ਪ੍ਰਮ ਮਹਾਈ । 
ਭੌਰ ਹੋਤ ਗੁਰੂ ਦਰਸ਼ਨ ਪਾਇ ' ਬਿਰਹ ਭੈਨ ਕਉ ਸਹਯੋ ਨ ਜਾਇ ॥ 170 ॥ 
ਪ੍ਰੰਮ ਮਗਨ ਰਾਮੌ ਤਨ ਤਿਆਗਾ । ਭਗਤ ਸਿੰਘ ਇਹ ਪਤਿ ਰਸ ਪਾਗਾ । 
ਪਯਾਰੀ ਵਿਰਹਿ ਪ੍ਰਾਨ ਸਮ ਜੋਗੀ । ਤਤ ਛਿਨ ਤਜੋ ਕੁੰਚ ਜਿਮ ਭੌਗੀ ॥ 171 ।। 
ਦੌਹਰਾ 
ਸਾਂਈ ਦਾਸ ਯੁਤ ਨਾਰਿ ਕਉ ਸੁੰਦਰ ਯਾਨ ਬੌਠਾਇ । 
ਸੁਨੋ ਸੰਤ ਗੁਰਧਾਮ ਕਉ ਜਾਤ ਭਏ ਸੁਖ ਪਾਇ ॥ 172 ॥ 
ਚੌਪਈ 
ਬਿਸਮੈ ਭਏ ਦੇਖ ਨਰ ਨਾਰੀ । ਪ੍ਰੰਮ ਦੂਹੂ ਕਾ ਜਾਨ ਅਪਾਰੀ । 
ਗੁਰ ਆਇਸ ਬਾਬੇ ਕਉ ਦੀਨੀ । ਬਾਬੇ ਰੀਤਿ ਮਾਤ ਸਮ ਕੀਨੀ ॥ 173 । 
ਥੋਰੇ ਤੇ ਲੀਜੇ ਬਹੁ ਜਾਨ । ਜਿਹ ਠਾੰ ਸ੍ਰੀ ਗੁਰ ਕ੍ਰਿਪਾ” ਨਿਧਾਨ । 
ਦਮੌਦਰੀ ਕੇ ਜਬ ਪੁਸ਼ਪ ਚੁਨਾਏ । ਡਲੋਂ ਤੇ ਪਿਤ ਮਾਤਾ ਆਏ ॥ 174 ॥ 
ਦਹਰਾ 
ਦੇਖ ਚਿਖਾ ਨਿਜ ਸੁਤਾ ਕੀ ਮਨ ਮਾਹਿ ਬਹੁ ਬਿਲਖਾਇ! । 
ਅਧਿਕ ਧੀਰ ਗੁਰੁ ਦੇਤ ਹਹਿ ਬਿਰਹਿ ਭਾਰ ਬਲ ਪਾਇ ॥ 175 ॥ 
ਚੌਪਈੀ 
_ਰਾਮੌ ਪਤਿ ਜੁਤ ਤਜੇ ਪ੍ਰਾਨਾ । ਸੁਨਤ ਐਸ ਅਤਿਸੈ ਸ੍ਰਮ ਮਾਨਾ । 
ਦਯਾ ਕੌਰ ਕਹਿ ਰਹਯੌ ਨ ਜਾਈ । ਹੋ ਪਤਿ ਹਮਰੇ ਪ੍ਰਾਨ ਬਿਲਾਈ ।। 176 ॥ 


/ਅ ਪੋਥੀ ਪ੍ਰਸਾਦ 2ਅ ਪੋਥੀ ਆਗਯ' £ਅ ਤੇ ਏ ਪੌਥ) ਹਮ %ਅ ਖੌਥੀ ਮਯ' ਐ ਤੋਂ ਏ ਪੋਥੀ ਬਿਲਲਾਇ” 


ਅਧਿਆਇ ਉਨ੍ਹੀਵਾਂ -705 


ਦਾਸ ਨਰਾਇਨ ਬੈਨ! ਅਲਾਏ । ਪਯਾਰੀ ਹਮ ਤੇ ਰਹਿਓ ਨ ਜਾਇ । 
ਅਸ ਕਹ ਤਤ ਛਿਨ ਤਜੈ ਪਰਾਨਾ । ਦਯਾ ਕੌਰ ਪਤਿ ਚਰਿਤ ਦਿਖਾਨਾ [| 177॥ 


___ਦੌਹਰਾ 
ਪਤਿ ਕੀ ਪ੍ਰੀਤਿ ਵਿਚਾਰ ਕੌ ਤਤ ਛਿਨ ਤਜੋ ਪਰਾਨ । 
ਜਗ ਜੀਵਨ ਤਹਿ ਸਫਲ ਹੈ ਤਣਕ ਵਿਰਹਿ ਨਹਿ ਠਾਨ ॥ 178॥ 
ਚੰਪਈ 
' __ਦੋਉ ਤਨ ਤਜ ਗੁਰੁ ਗ੍ਰਿਹ ਧਾਏ । ਪਤਿ ਤਿਯ ਸੁੰਦਰ ਯਾਂਨਿ ਬੈਠਾਏ । 
ਪਿਖ ਸਭ ਹੀ ਜਨ ਬਿਸਮਹਿਂ ਭਏ । ਬਿਧ ਗਤਿ ਅਗਮ ਲਖੀ ਨਹਿ ਜਏ ।। 179 ॥ 
ਮ੍ਰਿਤਕ ਰੀਤਿ ਗੁਰ ਆਪ ਸਵਾਰੀ । ਨਿਜ ਹਾਥਨ ਸਿਉ ਪੁਤ ਉਦਾਰੀ । ਰ 
ਦਾਹੁ ਆਦਿ ਕੀਨੀ ਸਭ ਰੀਤਿ । ਭਗਤ ਸਿੰਘ ਧਰ ਮਨ ਮਾਂਹਿ ਪ੍ਰੀਤਿ । 180 ॥ 
ਦੌਹਰਾ 
ਮਾਤ ਦਮੌਦੀ ਕੇ ਤਬੋਂ ਬਾਬਾ ਪੁਸ਼ਪ ਚੁਨਾਇ । 
ਕਰ ਮਜਨ ਨਿਜ ਸੋਗਿ ਲੈ ਆਏ ਸਦਨ ਤਦਾਇ ॥ 181॥ 
ਸ਼ੀ ਗੁਰੁ ਬਾਬੇ ਕਉ ਕਹਯੋ ਗ੍ਰੰਥ ਪਾਠ ਕਰਵਾਇ । 
ਬਿਧੀਆ ਤਬ ਕੈਸੇ ਕੀਓ ਚੌਕੀ ਸਬਦ ਅਲਾਇ ॥। 182 ॥ 
ਚੌਪਈ 
ਸਾਂਈ ਦਾਸ ਰਾਮੇ ਕੇ ਫਰਲਾ । ਬਾਬੇਂ ਚੁਗੇ ਪੁਤ੍ਰ ਅਨਕੂਲਾ । 
ਜਾਨ ਸਸੁਰ ਨਿਜ ਸਾਸ ਲਖਾਇ ॥ ਸਭੈ ਸਮਗ੍ਰੀ ਪੁਸਪ ਚੁਨਾਇ ।। 183 ॥ 
ਦੌਹਰਾ 
ਪਾਂਚਹੁੰ ਕੇ ਸੀ ਗੁਰੂ ਤਬੇ ਦੀਨੇ ਪੁਸ਼ਪ ਪਠਾਇ 1 
ਰੰਗਾ ਕਉ ਸੰਗਿ ਸਿਖ ਦੈ ਖਾਸੇ ਮਧ” ਧਰਾਇ ।। 184 । 
ਚੌਪਈ ਰ 
ਸੁਨਤ ਅਚੌਭਾ ਸਭ ਜਨ ਪਾਵਹਿ । ਦੂਰ ਦੂਰ ਤੇ ਆਇ ਬੁਲਾਵਹਿੰ । 
ਹੋਤ ਰਾਗ ਨਿਤ ਨ੍ਰਤਨ ਭਾਰਾ । ਚਾਲਤ ਮਨੋਂ ਵਿਰਹ ਕੀ ਧਾਰਾ।! 185॥ 
ਜਿਉਂ ਜਿਉ ਸੁਨਤ ਲੋਕ!” ਚਲ ਅਏ । ਦੂਰ ਦੂਰ ਤੇ ਗਹੁਰ ਬਿਹਾਏ । 
ਹਰੀ ਚੋਦ ਨਾਰੀ ਜੁਤ ਆਯੋ । ਸੁੰਦਰ ਪਰਮਾਨੌਦ ਬਤਾਯੋ ।। 186 । 
ਦੋਹਰਾ 
ਦਵਾਰਾ ਆਯੋ ਨਾਰਿ ਜੁਤ ਰਾਮੋ ਜੁਤ ਤੀਯ ਆਇ । 
ਹੁਇ ਬਿਸਮਹਿਂ ਸਬ ਬਾਤ ਸੁਨ ਏਕਠ ਪ੍ਰਾਨ ਬਿਲਾਇ”£ ॥ 187 ॥ 


ਮਅ ਪੌਥੀ ਬਚਨ %ਅ ਪੋਥੀ ੧1੪ “ਏ ਪੌਖੀ ਸੰਗਤ “ਅ ਪੌਥੀ ਤਜਇ 


706 ਗਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਖਬਰ ਸੁਨੀ ਔਸ ਜਬ ਸਾਰ ॥ ਆਯੋ ਧਰਮਾ ਜੁਤ ਪਰਿਵਾਰ.। 
ਬੀਬੀ ਮੁਖ ਸਿਉ ਐਸ ਅਲਾਵੋ ।। ਕਹਾਂ ਮਾਤ ਮਮ ਨਾਹਿੰ ਦਿਖਾਵੈ । 188 ।। 
ਸ੍ਰੀ ਗੁਰੂ ਸਭ ਕਉ ਧੀਰ ਧਰਾਯੋ । ਦਿਨ ਤਿਯੌਂਦਸਿ ਸਭ ਹੀ ਢਿਗ ਆਯੋ । 
ਚੌਕੀ ਹੋਵਤ ਸਬਦ ਅਪਾਰਾ । ਬਿਧੀਏ ਕਉ ਗੁਰੁ ਐਸ ਉਚਾਰਾ ॥ 189 ॥ 


ਦੋਹਰਾ 
ਭੋਗ ਸੀ ਗੁਰੂ ਗ੍ਰੰਥ ਕਾ ਪਾਵੇ ਡੋਰ ਨ ਲਾਇ । 
ਸਭ ਸਮਾਜ ਇਕਠਾ ਭਯੋ ਭਗਤ ਸਿੰਘ ਤਬ ਆਇ ।। 190 । 
ਚੌਪਈ 
ਬਿਧੀਏ ਭੌਗ ਗ੍ਰਿਥ ਕਾ ਪਾਯੋਂ । ਦਯਾ ਸਿੰਧੁ ਤਬ ਸੀਸ ਨਿਵਾਯੋਂ । 
ਦਈ ਪਾਗ ਬਾਬੋ ਕਉ ਤਬ ਹੀ । ਆਨੰਦ ਧਾਰ ਜਾਨ ਮਨ ਸਬਹੀ ।। 191।। 
ਬਾਬਕ ਆਨੰਦ ਕੀਨ ਉਚਾਰਾ । ਬਾਂਟ ਕੜਾਹ ਬਡੋ ਸੁਖਧਾਰਾ । 
ਕਛੁ ਦਿਨ ਸਭ ਜਨ ਤਹਾਂ ਰਹਾਏ । ਬਹੁਰੋ ਨਿਜ ਨਿਜ ਧਾਮ ਸਿਧਾਏ ।। 192॥ 


ਦੌਹਰਾ 
_ਸਭ ਕਉ ਧੀਰਜ ਦੇਹਿ ਗੁਰੁ ਵਿਦਾ ਕੀਓ ਤਿੰਹ ਵਾਰ । 
ਸ਼ੁੰਦਰ ਪਰਮਾਨੌਦ ਤਬ ਅਪਨੇ ਧਾਮ ਪਧਾਰ ।। 193 ।11 
ਚੰਪਈ 
ਹਰੀ ਚੋਦ ਦਾਰਾ ਜੁਤ ਨਾਰੀ । ਪਤਿ ਜੁਤ ਬਾਬੇ ਸਾਸ ਪਧਾਰੀ । 
ਧਰਮਾ ਜੁਤ ਪਰਵਾਰ ਸਿਧਾਯੋ । ਬੀਬੀ ਕਉ ਗੁਰ ਧੀਰ ਧਰਾਯੋ ॥ 194।॥ 
ਕੀਨ ਵਿਦਾ ਸਭ ਕਉ ਗੁਰੁ ਦੇਵ । ਪਾਛੋ ਐਸ ਵਿਚਾਰ ਅਭੋਵ । 
ਅਬ ਹਉ” ਕਰਨਾ ਜੁਧ ਅਪਾਰਾ । ਪਠ ਪਰਵਾਰ” ਸੁ ਪੁਰ ਕਰਤਾਰਾ ।। 195 ॥ 
ਦੋਹਰਾ 
ਬਾਬੇ ਕੌ ਸੀ ਗੁਰੂ ਕਹਾ ਸਭ ਕੌ ਸੋਗ ਲਵਾਇ । 
ਜਾਵੌ ਪੁਰ ਕਰਤਾਰ ਤੁਮ ਤਤ ਛਿੰਨ ਦੇਰ ਨ ਲਾਇ। 196॥ 
ਚੰਪਈੀ 
ਮਾਤ ਦਮੌਦਰੀ ਕਾ ਰਚ ਥਾਂਨ । ਬਾਬੇ ਤਤ ਛਿਨ ਕੀਨਾ ਪਯਾਨ । 
ਦੋ ਮਾਤਾ ਗੁਰੂ ਆਇਸ ਪਾਇ । ਚਲੈ ਹਰਖ ਸੋ ਆਨੰਦ ਛਾਇ ॥ 197 ॥ 
ਖੇਮ ਕੌਰ ਨੌਦ ਤੀਰਥ ਰਾਜੇ । ਚਾਰੋਂ ਸੁਤ ਗੁਰੁ ਅਸ੍ਰ ਬਿਰਾਜੈ । 
ਪੈਂਦੇ ਖਾਂ ਨਾਰੀ ਸੂਤ ਸੋਗਾ । ਗੁਰੂ ਆਇਸ ਲੈ ਧਾਰ ਉਮੰਗਾ ॥ 198 ॥ 


$%ਅ ਪੌਥੀ ਬਿਲੰਬ _“ਅ ਪੋਥੀ ਕੁਟੰਬ ੪£ ਪੌਥੀ ਕ)ਓ 


ਅਧਿਆਇ ਊਨ੍ਹਵਾਂ __ 707 


ਦੋਹਰਾ 

ਭਾਦੋਂ ਕੇ ਦਿਨ ਦੂਸਰੇ ਗੁਰੁ ਆਇਸ ਕੌ ਪਾਇ । 

ਬਾਬੇ ਪਿਆਨਾ ਤਬ ਕੀਆ ਸਬ ਕਉ ਸੈਗਿ ਲਵਾਇ ।। 199 ॥ 
ਚੌਪਈ 

ਸ੍ਰੀ ਗੁਰੁ ਗ੍ਰਿੰਥ ਧਾਰ ਅਤਿ ਖਾਸੇ । ਬਾਬੇ ਕਉ ਅਸ ਬੈਨ ਪ੍ਰਕਾਸੇ । 

ਧੁਪ ਦੀਪ ਸੇਵਾ ਤੁਮ ਧਰੀਏ । ਗੁਰ ਨਾਨਕ ਸਮ ਸੇਵਾ ਕਰੀਏ ॥ 200 । 

ਹਮ ਭੀ ਆਵਹਿ ਚਿੰਤ ਨ ਧਾਰੋ ।। ਸਭ ਪਰਵਾਰ ਕੌ ਧੀਰ ਉਚਾਰੋ । 

ਅਸ ਕਹਿ ਵਿਦਾ ਕਰਨ ਗੁਰ ਆਏ । ਏਕ ਕੌਸ ਪੁਨ ਪਾਛ ਹਟਾਏ ।। 201 ॥ 
ਦੋਹਰਾ 

ਗੁਰੁ ਗ੍ਰਿੱਥ ਕਰ ਬਦਨਾ ਸਭ ਕਉ ਧੀਰ ਧਰ!ਇ । 

ਪੰਦੇ ਖਾਂ ਕਉ ਮਾਨ ਕਰ ਆਗਿਆ ਵਿਦਾ ਕਰਾਇ ॥ 202। 

ਪੌਥ ਮਾਂਹਿ ਬਸ ਹਰਖ ਸਿਉਂ ਪਹੁੰਚੇ ਪੁਰ ਕਰਤਾਰ 1 

ਗੁਰ ਗ੍ਰਿੰਥ ਧਰਿਯੋ ਸਦਨ ਧੂਪ ਦੀਪ ਬਹੁ ਚਾਰ । 203 ॥ 

ਸਭ ਪ੍ਰਵਾਰ ਮਨ ਆਨੰਦ ਪਾਏ । ਸੁਨੋ ਸੈਤ ਜਬ ਵਿਦਾ ਕਰਾਏ । 

ਦਯਾ ਸਿੰਧ ਗੁਰੁ ਗ੍ਰਿਹਿ ਪਹੂੰਚਾਏ । ਸੂਨਾ ਸਦਨ ਪੇਖ ਬਿਸਮਾਏ ।। 204 । 
ਦੋਹਰਾ 

ਤੀਨ ਸਹੋਸ਼ ਸੈਨਾ ਤਬੈ ਸ਼ਸਤ] ਅਸਤ ਤਨ ਧਾਰ ॥ 

ਨਿਜ ਯਾਨ ਸਵਾਰ ਜਬ ਚੜੇ ਨਾ ਲਾਇ ਅਵਾਰ॥ 205 ॥ 
ਚੌਪਈ 

ਸੀ ਗੁਰ ਨਿਜ ਤਨ ਕਮਰ ਕਸਾਏ ।। ਕਰ ਬਦਨ ਹਯ? ਚੜੇ ਤਦਾਏ । 

ਪੁਰ ਜਨ ਜਾਨ ਗੁਰੂ ਕਰ ਪਿਆਨਾ । ਜੋਰ ਜੁਗਲ ਕਰ ਬਚਨ ਬਖਾਨਾ ।। 206 ॥ 

ਸਾਂਈਦਾਸ ਸੁਤ ਤਿਆ ਕਰ ਧਿਆਨਾ । ਤੁਮ ਕਰ [ਪਯਾਨ|! ਹਮੈ ਦੁਖ ਘਾਨਾ । 

ਕੌ ਰਖਕ ਪ੍ਰਭੂ ਹਮਰਾ ਹੋਈ । ਕਾ ਪੈ ਕਰਹਿ ਅਰਜ ਦੁਖ ਖੋਈ ॥ 207 ॥ 
ਦੋਹਰਾ 

ਸੀ ਮੁਖ ਤੇ ਆਇਸ ਕਰੀ ਸੁਨਹੁ ਸਭੈ ਚਿਤ ਲਾਇ । 

ਬਾਬੇ ਜਨਮ ਸਥਾਨ ਜੋ ਤਿੰਹ ਕੀ ਪੂਜ ਕਰਾਇ ॥ 208। 
ਚੌਪਈ 

ਜੌ ਇਛਾ ਨਿਜ ਮੁਖਹੁੰ ਉਚਾਰਉ । ਕਰਹਿ ਪੂਰ ਸੌ ਇਛ ਤਿਹਾਰਉ । 

ਬਾਬੇ ਮਾਤਨ ਦਾਹ ਜਿੰਹ ਕੀਨੋ । ਤਹਿ ਸੁੰਦਰ ਦੌਰੁਰਾ ਰਚਿ ਦੀਨੋ ॥ 209 ॥ 


ਤ ਪ੍ਰੋਥੀ ਇਮ “ਮ ਪੋਥੀ] ਅਸ 


708 


ਗੁਰ ਬਿਲਸ ਪਾਤਸ਼ਾਹੀ ੬ 


ਜਾਨ ਮਾਤ ਸਮ ਪ੍ਰਜਨ ਕੀਜੈ । ਮਨ ਬਾਂਛਤ ਤਿੰਹ ਤੇ ਬਰ ਲੀਜੈ । 

ਸਤਿਨਾਮ ਰਿਦ ਧਾਰਿ ਅਭੋਵਾ । ਸਿਖ ਸੋਤਨ ਕੀ ਕੀਜੈ ਸੇਵਾ ॥ 210॥ 
ਦੋਹਰਾ 

ਇਹ ਬਿਧਿ ਸਭ ਕਉ ਧੀਰ ਦੇ ਸੀ ਗੁਰੁ ਪਯਾਨ ਕਰਾਇ । 

ਭਾਈ ਰੂਪਾ ਨਗਰ ਜੌ ਤਹਿ ਕੇ ਓਰ ਤਦਾਇ' ।। 211.। 
ਚੌਪਈ 

ਗੁਰੁ ਕੀ ਸੈਨਾ ਨਾਲ ਸੁ ਭਾਰੀ । ਬਲੀ ਏਕ ਤੇ ਏਕ ਅਪਾਰੀ । 

ਫੋਰਤ ਅਸ ਚਲਤ ਗੁਰੁ ਸ਼ੌਗਾ । ਪਦ ਪੰਕਜ! ਗੁਰੁ ਦੇਖ ਅਭੇਗਾ ।। 212 ॥ 

ਪੌਥ ਰੈਨ ਬਸ ਪ੍ਰਾਤ ਪਯਾਨਾ । ਭਾਈ ਰੂਪੇ ਪਹੁੰਚਹਿ ਨਿਧਾਨਾ । 

ਆਗੇ ਰਚਿ ਸੁਭ ਨਗਰ ਸਵਾਰਾਂ । ਸਦੂ ਰੂਪੋ ਸਦਨ ਅਪਾਰਾ ।। 213 ।। 
ਦੌਹਰਾ 

ਸਦੂ ਰੂਪੇ ਅਸ ਸੂਨਾ ਆਏ ਸ੍ਰੀ ਗੁਰੂ ਦੇਵ । 

ਹੁਇ ਅਗ੍ਰਜ ਬੋਦਨ ਕਰੀ ਦੀਨ ਵਾਸ ਕਰ ਸੇਵ ॥ 214॥ 
ਚੌਪਈ 

ਪੁਨਾ ਨਗਰ ਸਭ ਠੌਰ ਦਿਖਾਯੋ । ਦੇਖ ਰੂਪ ਮਨ ਮਹਿ ਸੁਖ ਪਾਯੋ । 

ਰੂਪ ਚੋਦ ਕੀ ਭਗਤ ਦਿਖਾਇ । ਦਯਾ ਸਿੰਧੂ ਗੁਰੂ ਆਨੰਦ ਪਾਇ ।। 215 ॥ 

ਬਿਧੀਏ ਕਉ ਗੁਰੁ ਐਸ ਉਚਾਰਾ । ਰੂਪ ਚੋਦ ਮਮ ਅਧਿਕ ਪਿਆਰਾ । 

ਤਾਂਤੇ ਦੇਹੁ ਸਿੰਘਾਸਨ ਭਾਰੀ । ਕਰਹਿ ਪੂਜ ਸਭ ਜਗ ਨਰ ਨਾਂਰੀ ।। 216 । 
ਦਹਰਾ 

[ਦਰ ਲਾਇ ਦੀਵਾਨ । 

ਮੁਖ ਬਚਨ” ਬਖਾਨ ।। 217 ।। 

ਚੌਪਈ 

ਭਾਈ ਰੂਪਾ ਆਇਸ ਮੌਰੀ । ਜਾਨ ਸਤਿ ਨਹਿ ਕਰਹੂੰ ਬਹੌਰੀ । 

ਗਰ ਨਾਨਕ ਕਾ ਧਿਆਨ ਧਰਾਵੇਂ । ਇਹ ਗਦੀ ਪਰ ਚਰਨ ਟਿਕਾਵੋ । 218 ॥ 

ਬੇਦੀ ਤੋਹਣ ਭੁੱਲੋਂ ਜੈਸੇ । ਸੋਢੀ ਜੈਸ ਭਏ ਤੁਮ ਤੌਸੇ । 

ਦੇਗ ਚਲਾਵੌ ਕਰ ਗੁਰੂ ਧਯਾਨਾ । ਰੂਪ ਚੋਦ ਤਬ ਬਚਨ ਬਖਾਨਾ ।।219॥ 
ਦੋਹਰਾ 

ਹੇ ਪ੍ਰਭੂ ਜਾਤ ਤਖਾਨ ਮਮ ਨੀਚ ਨਵਾਦੀ ਜਾਨ । 

ਹਉ ਅਨਾਥ ਤੁਮ ਅਸ ਕਹੋਂ ਕੈਸੇ ਕਰਉ ਪ੍ਰਮਾਨ । 220 । 


ਤਿਸੀ ਦਿਵਸ ਸ੍ਰੀ ਸਤਿਗੁ 


[ਰੂੰ ਸੂ 
ਸਿੰਘਾਸਨ ਉਚ ਬਨਾਇਕੈ ਸ੍ਰੀ 


£% ਪੌਥੀ ਜਸਿਧਾਇ ££ ਪੋਥੀ ਚਰਨ ਕਮਲ “ਅ ਪੋਥੀ ਕੀਟ 


ਅਧਿਆਇ ਉਨ੍ਹਵ' 709 


ਚੰਪਈ 
ਸੁਨਹੁ ਸੈਤ ਬਚ ਭਾਖ ਮੁਕੌਦਾ । ਨੀਚਹੁੰ ਉਚ ਕਰੇ ਗੋਬਿੰਦਾ । 
ਤੀਨ ਬੋਰ ਗੁਰੁ ਕਹਾ ਸੁਨਾਇ । ਪੁਨਾ ਭੁਜਾ ਗਹਿ ਦੀਯੋ ਬਹਾਇ ॥ 221 ॥ 
ਭਾਲ ਤਿਲਕ ਗੁਰੁ ਨਿਜ ਕਰ ਲਾਯੋ । ਪੁਨਾ ਸ੍ਰੀ ਮੁਖ ਐਸ ਅਲਾਯੋਂ | 
ਸਾਤ ਪੁਤ ਗ੍ਰਿਹ ਉਪਜਹਿ ਤੁਮਾਰੇ । ਸਾਤ ਸਾਤ ਅਗ੍ਰ ਪ੍ਰਗਟਾਰੇ ॥ 222 ।। 
ਰ ਦਹਰਾ 
ਜਬ ਲਗ ਆਯੂਧ ਧਰ ਨਹੀ” ਨੀਲ ਨ ਅੰਗ ਲਗਾਇ । 
ਤਬ ਲਗ ਗੁਰੁ ਕੀ ਅੰਸ ਸਮ ਤੋਰਿ ਅੰਸ ਸੁਖ ਪਾਇ ॥ 223।। 
ਰ੍‌ ਚੌਪਈ 
ਆਯੁਧ ਨੀਲ ਧਾਰ ਤੁਮ ਜਬ ਹੀ । ਮਿਲੈ ਤਖਾਨ ਪਾਨ ਤੁਮ ਸਭ ਹੀ । 
ਰੁਪ ਚੰਦ ਗੁਰ ਕੇ ਸੁਨ ਬੈਨਾ । ਭਗਤ ਸਿੰਘ ਮਨ ਆਂਲੋ ਚੈਨਾ ॥ 224 ॥ 
ਰੂਪ ਚੰਦ ਪਿਤ ਮਾਤ ਆਨੰਦਾ । ਧਰਯੋ ਤਿਲਕ ਭਾਲ! ਦਿਖ ਚੌਦਾ । 
ਮਨ ਮਹਿ ਅਤਿ ਅਨੰਦ ਤਿਨ ਪਾਲੋ । ਸੀ ਗੁਰ ਕਉ ਧੰਨ ਧੰਨ ਅਲਾਯੋ ।। 225॥ 
ਦਹਰਾ 
ਰੂਪ ਚੋਦ ਸੰਧੂ ਤਬ ਕਰ ਸੇਵਾ ਸੁਖ ਪਾਇ । 
ਬਡ ਅਨੰਦ ਸ੍ਰੀ ਗੁਰੂ ਕੀਓ ਭਾਦੋ" ਅਰਧ ਬਿਹਾਇ ॥ 226 ॥ 
ਚੌਪਈ 
ਤਬ ਲੌ ਰਾਇ ਜੋਧ ਚਲ ਆਯੋ । ਨਾਰੀ ਜੁਤ ਗੁਰੁ ਪਗ ਲਪਟਾਯੋ । 
ਕਾਂਗੜ ਰਾਜ ਤਾਂਹਿ ਕਾ ਜਾਨੋਂ । ਧਾਰ ਭੇਟ ਅਤਿ ਹੀ ਘਿਘਿਆਨੋ ॥ 227 ॥ 
ਸ੍ਰੀ ਗੁਰ ਦੀਯੋ ਤਾਂਹਿ ਉਪਦੇਸਾ । ਨਾਰੀ ਜੁਤ ਕ੍ਰਮ ਦੂਰ ਕਲੋਸਾ । 
ਰਾਇ ਜੌਧ ਗੁਰੁ ਨਿਕਟ ਰਹਾਇ । ਗਈ ਨਾਰ ਗ੍ਰਿਹ ਆਇਸ ਪਾਇ ।। 228 । 
ਦੋਹਰਾ 
ਸਿਖ ਸੁਤਾ ਬਡ ਭਾਗ ਹਹਿਂ ਰਾਇ ਜੌਧ ਕੀ ਨਾਰਿ! 
ਪਤਿਬਤਿ ਗੁਰ ਉਪਦੇਸ ਲੈ ਪਹੁੰਚੀ ਸਦਨ ਮਝਾਰ ।। 229 ॥ 
ਚੌਪਈ 
ਦਯਾ ਸਿੰਧ ਨਿਜ ਸੈਨ ਨਿਹਾਰੀ । ਚਾਹਿਤ ਯੁਧ ਬੀਚ ਰਿਸ ਧਾਂਰੀ । 
ਪਾਛੇ ਆਹਵ ਸ਼ਾਹ ਸੁਨਾਏ । ਕੀਨਾ ਕੰਧ ਵਜ਼ੀਰ ਹਟਾਏ ॥ 230 ।। 
ਤਾਂਤੇ ਅਬ ਕੌ ਬਯੌਤ ਬਨਾਵੈ । ਖਾਂ ਵਜੀਰ ਨਹਿੰ ਨਿਕਟ ਰਹਾਵੈ । 
ਕਰੋ ਜਤਨ ਪੁਨ ਆਹਵ ਹੋਈ । ਤ੍ਰਿਪਤ ਬੀਰ ਮਨ ਕੇ ਸਰਮ ਖੋਈ 1 232।1 


“ਅ ਪੌਥੀ ਸਤਗੁਰ _“ਏ ਪੌਥੀ ਮਾਥ 


710 ਰ ਗੁਰ ਬਿਲਾਸ ਪਾਤਸ਼ਾਹੀ ੬ 


ਦੋਹਰਾ 
ਮਨ ਮਹਿ ਐਸ ਵਿਚਾਰ ਕੈ ਚਰਚਾ ਕਰਤ ਮਹਾਇ । 
ਰਾਇ ਜੋਧ ਸਿਉ ਤਾਂ [ਸਮੋ] ਮਨ ਮਹਿੰ ਹਰਖ ਧਰਾਇ ॥ 233 ॥ 
ਚੌਪਈ 
ਕਾਬਲ ਕੀ ਸੈਗਤਿ ਬਹੁ ਆਈ । ਭਾਂਤਿ ਭਾਂਤਿ ਕੀ ਭੇਟਾ ਲਯਾਈ ॥ 
ਦੋਇ ਮੁਖੀ ਸੰਗਤਿ ਮਹਿ ਜਾਨੋਂ । ਗੁਰੁਬਖਸ਼ ਰਾਇ ਤਾਰਾ ਸਜਿ! ਮਾਨੋ । 234 
ਧਰੀ ਭੇਟ ਗੁਰੁ ਦਰਸ਼ਨ ਪਾਯੋ । ਅਤਿ ਅਨੌਦ ਧਰ ਖੋਂਦ ਗਵਾਯੌ । 
ਸ੍ਰੀ ਗੁਰੂ ਕੁਸ਼ਲ ਪੂਛ ਸਭ ਕੇਰੀ । ਕ੍ਰਿਪਾ ਦਿ੍‌ਸ਼ਟ ਸਭ ਉਪਰ ਹੇਰੀ । 235 ॥ 


ਦੋਹਰਾ 
ਬਹੁਰੋ ਸ੍ਰੀ ਮੁਖ ਅਸ ਕਹਾ ਕੌਨ ਪੰਥ ਤੁਮ ਆਇ । 
ਕਹਾ ਰਸ ਸਸਿ ਆਦਿ ਜੇ ਅਪਨੀ ਕਥਾ ਸੁਨਾਇ ।: 236 ।। 
ਚੌਪਈ 
ਹੋ ਗੁਰੁ ਸੋਗਤਿ ਕੀਨ ਪਯਾਨਾ । ਕਾਬਲ ਤੇ ਗੁਰ ਪਗ ਧਰ ਧਯਾਨਾ । 
ਸੋਗਤਿ ਆਇ ਲਾਹੌਰ” ਸੁ ਜਬਹੀ । ਸ਼ਹਿਜਹਾਂ ਕਹਿਓ ਪੁਨ ਤਬਹੀ ।। 237 ॥ 
ਰੌਜ ਜੁਮੇਂ ਸੈਨਾ ਸੈਗ ਧਾਰ । ਚਲਾ ਸ਼ਾਹਿ ਧਰ ਹੇਤ ਨਿਵਾਰ । 
ਸਨੌ ਪ੍ਰਭੂ ਸੰਗਤਿ ਮਨ ਆਇ । ਸ਼ਾਹ ਸੈਨ ਦਿਖ ਅਗਰ ਸਿਧਾਇ । 238 ॥ 
ਦੌਹਰਾ 
ਗੁਰੁਬਖਸ਼ ਰਾਇ ਅੰਸੇ ਕਹਾ ਕੂਰ ਸ਼ਾਹਿ ਕਿਆ ਦੇਖ । 
ਮਮ$ ਗੁਰੁ ਸਾਚਾ ਪਾਤਸ਼ਾਹ ਕੀਜੈ ਦਰਸ ਹਮੋਸ ॥ 239 । 
ਰ ਚੌਪਈ 
ਤਦਪਿ ਸੋਗਤ ਠਾਂਢ ਰਹਾਈ । ਭਾਂਤਿ ਭਾਂਤਿ ਕੀ ਸੈਨ ਦਿਖਾਈ । 
ਸ੍ਰੀ ਗੁਰੂ ਕਹਾ ਮਧ ਤਹਿ ਸੈਨਾ । ਕੌਨ ਵਸਤ੍ਰ [ਦੇਖੀ] ਸਮ ਮੈਨਾ ॥ 240 ॥ 
ਤਾਰਾ ਸਸਿ ਤਬ ਬੈਨ ਅਲਾਏ । ਦੋਇ ਅਸਵ ਗੁਰੁ ਔਜ ਦਿਖਾਏ । 
ਰੂਪ ਚਾਲ ਦਿਖ ਕਾਮ ਲਜਾਵੈ । ਜਟਤ ਜੀਨ ਰਵਿ ਜੌਤ ਸਮਾਵੈ ।। 241 ॥ 
ਦੋਹਰਾ 
ਬਾਦਸ਼ਾਹ ਕੀ ਸੈਨ ਮਹਿ ਐਸ ਅਸਵ ਨਹਿੰ ਕੋਇ । 
ਮੈਗਤਿ ਮਨ ਐਸੇ ਕੀਓ ਗ੍ਰਰ ਲਾਇਕ ਇਹੁ ਹੋਇ । 242 ॥ 
ਚੌਪਈ 
ਤਿਨ ਪਰ ਸੀ ਗੁਰੁ ਰੋਇ ਸਵਾਰਾ । ਤਬ ਸੰਗਤਿ ਕਰ ਹਰਖ ਦਿਦਾਰਾਂ । 
ਤਬ ਲੌ ਸਬ ਸੈਗਤਿ ਸਮਝਾਈ । ਗੁਰੁ ਚਾਹ ਹੈ ਤਹਾਂ ਮੰਗਾਈ ।। 243 ॥ 


“ਝ ਪੌਥੀ ਵਿਚੋ' ਅ ਪੋਥੀ ਚੋਦ _$ਅ ਪੰਥੀ ਲਬਪੁਰ _“ਅ ਪੌਥੀ ਮੋਹਿ £ ਪੋਥੀ ਵਿਚੋ 


ਅਧਿਆਇ ਉਨ੍ਹ]ਵਾਂ 711 


ਦਿਲਬਾਗ ਨਾਮ ਹੈ ਏਕ ਪਛਾਨੌ । ਗੁਲਬਾਗ ਦੂਸਰੋ ਨੀਰਜ ਜਾਨੋ । 

ਅਸ ਬਿਚਾਰ ਸੋਗਤਿ ਤਬ ਧਾਈ । ਸੁਧਾ ਸਰੌਵਰ ਦਰਸ਼ਨ ਪਾਈ ॥ 244 ॥ 
ਦੋਹਰਾ 

ਕਰ ਮਜਨ ਦਰਸ਼ਨ ਕੀਯੋ ਆਯੋ ਖਡੂਰ ਤਦਾਇ । 

ਕਰ ਇਸਨਾਂਨ ਪੁਨ ਬਾਵਲੀ ਆਏ ਤਮ ਨਿਕਟਾਇ 1 245॥ 
ਚੌਪਈ 

ਅਸ ਕਹ ਸੌਗਤਿ ਗੁਰੁ ਪਗ ਲਾਗੀ । ਭਗਤ ਸਿੰਘ ਭਗਤੀ ਰਸ ਪਾਗੀ । 

ਸਹ ਮੁਖ ਔਸ ਕਹਾ ਦਿਆਲਾ । ਸਭ ਸੰਗਤਿ ਤੁਮ ਭਈ ਨਿਹਾਲਾ ।। 246 ॥ 

ਕਛੁ ਦਿਨ ਸੋਗਤ ਗੁਰ ਢਿਗ ਰਹੀ । ਦਰਸ ਪਰਸ ਕਰ ਆਨੰਦ ਲਹੀ । 

ਬਹੂਰੋ ਸ੍ਰ ਗੁਰ ਆਇਸ ਪਾਇ । ਸੈਗਤਿ ਕਾਬਲ ਓਰਾਂ ਸੁ ਜਾਇ ॥ 2471 
ਦੋਹਰਾ 

ਮਨ ਬਾਂਛਿਤ ਬਰ ਪਾਇ ਕੈ ਸੈਗਤਿ ਹਰਖ ਅਪਾਰ । 

ਪਾਛੋ ਸ੍ਰੀ ਗੁਰ ਅਸ ਕਹਿਓ ਸੁਨੀਓ ਸੰਤ ਵਿਚਾਰ ॥ 248 । 
ਚੌਪਈ 

ਜਾਇ ਲਾਹੌਰ ਅਸਵ ਕੌ ਲਯਾਵੋ । ਦੇਖ ਸ਼ਾਹਿ ਮਨ ਰਿਸ ਉਪਜਾਵੇਂ । 

ਪੁਨ ਬਿਧੀਏ ਕੀ ਓਰ ਨਿਹਾਰਾ । ਸ੍ਰੀ ਮੁਖ ਤੇ ਅਸ ਬਚਨ ਉਚਾਰਾ ॥ 249। 

ਜੋ ਸੁੰਦਰ ਹੈ ਸੈਗਤ ਗਾਏ । ਕਰੋ ਜਤਨ ਕੌਤਕ ਤੇ ਲਯਾਏ । 

ਸੁਨਤ ਰੂਪ ਹੈ ਮਨ ਹਿਰ ਲੀਨੋਂ । ਜਾਇ ਤਹਾ ਜੋ ਬੁਧਿ ਪ੍ਰਬੀਨੋ ॥ 250 ॥ 
ਦੌਹਰਾ 

ਹਾਥ ਜੌਰਿ ਬਿਧੀਏ ਕਹਾ ਧਰੋ ਹਾਥ ਜਿੰਹ ਸੀਸਿ । 

ਕੰਨ ਤੁਛ ਹੈ ਸ਼ਾਹਿ ਕੇ ਲਯਾਵਹਿ ਹਜਅਨ ਈਸਿ ॥ 251 ॥ 
ਚੌਪਈ 

ਔਰਾਵਤ ਪੁਨ ਈਸ ਲਿਯਾਵਹਿਂ । ਗੁਰ ਆਇਸ ਜੋ ਸੀਜਿ ਧਰਾਵਹਿੰ । 

ਧਰ ਆਨੰਦ ਗੁਰੁ ਬਹੁਰ ਉਚਾਰੋ । ਬਿਧੀਆ ਤੁਮਹੀ ਤੁਰੰਤ ਪਧਾਰੋ 1 252 ।। 

ਜਯੋ" ਤਯੀਂ ਜਤਨ ਔਸ ਕੋਊ ਕੀਜੈ । ਸੁੰਦਰ ਅਸਵ ਜੈਸ ਬਿਧ ਲੀਜੈ । 

ਗੁਰ ਆਇਸ”! ਧਰ ਸੀਸ ਅਨੌਦਾ । ਕਰ ਬਦਨ ਚਾਲਿਯੋਂ ਅਰਿ ਚੋਦਾ ॥ 253 ।। 
ਦੋਹਰਾ 

ਚਾਰ ਦਿਵਸ ਭਾਦੋਂ" ਰਹੇ ਬਿਧੀਏ ਕੀਨ ਪ੍ਰਯਾਨ । 

ਲਾਹੌਰ ਓਰ ਮਨ ਹਰਖ ਧਰ ਧਾਰ ਰਿਦੇ ਗੁਰੁ ਧਯਾਨ ।। 254॥ 


'ਅ ਤੇ ਦ ਪੋਥੀ ਸਿਮਰਨ “ਐਅ ਖੌਥ) ਦਿਜਾ ਅ ਪੋਥੀ _ਅਗਯਾ 


ਗਰ ਬਿਲਾਸ ਪਾਤਸ਼ਾਹੀ ੬ 


ਚੌਪਈ 


_ਤੀਨ ਰੈਨ ਮਗ ਮਾਂਹਿ ਬਸਾਯੋ । ਚੌਥੇ ਦਿਨ ਤਿਹ ਨਾਂ ਪਹੁੰਚਾਯੋਂ । 


ਤਬ ਲਉ ਦੋਇ ਘਰੀ ਦਿਨ ਰਹਾ । ਕਰ ਅਰਦਾਸ ਬਡੋ ਸੁਖ ਲਹਾ । 255 ॥ 

ਲਾਹੌਰ ਪ੍ਰਵੇਸ਼ ਕੀਨ ਗਰ ਧਿਆਨਾ । ਜਿਹ ਠਾਂ ਜੀਵਨ ਰਹੈ ਤਿਖਾਨਾ । 

ਬਿਧੀਆ ਤਾਂਕੇ ਸਦਨ ਸਿਧਾਰਾ । ਗੁਰੁ ਸਿਖ ਜਾਨ ਕਰੈ ਉਪਕਾਰਾ 1 256 । 
ਦੋਹਰਾ 

ਬਿਧੀ ਚੋਦ ਕਉਂ ਦੇਖ ਕੌ ਮਨ ਮਹਿਂ ਹਰਖ ਧਰਾਇ । 

ਕੀਨ ਬੈਦਨਾ ਪਰਸਪਰ ਮਨ ਮਹਿੰ ਆਨੋਦ ਪਾਇ ।। 257 ॥ 
ਚੌਪਈ 

ਜੀਵਨ ਸੇਵਾ ਕਰੀ ਮਹਾਇ । ਗੁਰੁ ਕੀ ਕੁਸਲ ਪ੍ਰਛ ਮਨ ਲਾਇ । 

ਬਿਧੀਏ ਗੁਰ ਕੀ ਕੁਸਲ ਬਤਾਈ । ਕਹ ਜੀਵਨ ਮਮਾਂ ਭਾਗ ਮਹਾਈ ।। 258 ॥ 

ਕੌਨ ਹੇਤ ਤਮ ਇਹ ਠਾਂ ਆਏ । ਕਾਰਨ ਭਾਖਯੌ ਗਹੁਰ ਬਿਹਾਏ । 

ਬਿਧੀਏ ਤਾਂਕੋ ਗੁਰ ਸਿਖ ਜਾਨ । ਸਭ ਕਾਰਣ ਕੀ ਬਾਤ ਬਖਾਨ ॥। 259 1 
ਦੋਹਰਾ 

ਅਸਵ ਲੋਨ ਹਿਤ ਆਇਓ ਕਹਿ ਠਾਂ ਅਸਵ ਰਹਾਇ । 

ਕਾਹਿ ਹੁਕਮ ਤਿਹ ਪਰ ਰਹੇ ਮੌਕਉ ਸਗਲ ਸੁਨਾਇ ॥ 260।। 
ਚੌਪਈ 

ਜੀਵਨ ਕਹਾ ਕਠਿਨ ਵਹ ਠੌਰਾ । ਕੋਉ ਨਾ ਪਹੌਚੇ ਗਮ ਕਿਆ ਚੋਰਾ । 

ਸੈਮਨ ਬੁਰਜ ਨਿਕਟ ਸਦ ਜਾਨੋਂ । ਸੋਧੇ ਖਾਂ ਤਹਿ ਦੌਗਾ ਮਾਨੋ ॥ 261 ॥ 

ਤਾਂਹਿੰ ਹੁਕਮ ਹੈ ਪਰ ਸਦ ਰਹੈ । ਹੋਵੈ ਸੋਇ ਮੁਖਹੁੰ ਜੋ ਕਹੈ । 

ਗੁਰੂ ਕਿਰਪਾ ਕਰ [ਸੁਗਮ]? ਰਹਾਇ । ਔਰ ਜੰਤ ਕਉ ਤਿਹ ਠਾਂ ਜਾਇ ॥2621 
ਦੌਹਰਾ 

ਅਸ ਚਰਚਾ ਬਹੁਬਿਧਿ ਕਗੀ ਪੁਨ ਭੌਜਨ ਕੌ ਪਾਏ। 

ਕੀਨ ਸੈਨ ਬਿਧੀਏ ਕਹਾ ਬਹੁਰੋ ਬੈਨ ਸੁਨਾਇ ॥ 262 ॥ 


ਚੌਪਈ 


`ਖੜੀਆਂ ਖੁਰਪੂ ਮੁਹਿ" ਕਉ ਦੀਜੇ । ਜੀਵਨ ਕਹਾ ਚਾਹ ਜਿਤ ਲੀਜੋ । 


ਬਿਧੀਏ ਕਹਾ ਔਰ ਨਹੀ” ਲੇਵਹੁੰ । ਪੜ ਮੌਤ ਘੜ ਮੌਕੇ ਦੇਵਉ” ॥ 264 ॥ 
ਅਸ ਕਹਿ ਨੀ'ਦ ਨੈਨ ਉਪਜਾਈ । ਜਾਗੇ ਜਬ ਨਿਸ ਜਾਮ ਰਹਾਈ । 
ਕਰ ਮਜਨ ਮੁਖ ਮੋਤ ਉਚਾਰਾ । ਜਪੂਜੀ ਜੀਵਨ ਅਤਿ ਹਿਤ ਧਾਰਾ ।। 265 ॥ 


1੪ ਪ੍ੌਕੀ ਟਹਿਲ “%ਅ ਤੋਂ ਏ ਪੌਥੀ ਮੌਹਿ £ਮ ਪੌਥੀ ਵਿਚ #ਅ ਪੌਥੀ ਹਮ 


ਅਧਿਆਇ ਉਨ੍ਹੀਵਾਂ _ 712 


ਚੌਪਈ 
ਪੜ ਮੰਤ ਖੁਰਪਾ ਤਬ ਘੜਓ । ਪਿਖ ਆਨੰਦ ਮਨ ਬਿਧੀਏ ਧਰਿਓ । 
ਭੌਰ ਹੌਤ ਤਿਹ ਘਾਸ ਸਿਧਾਯੋ । ਰਾਵੀ ਤਟ ਬਿਧੀਆ ਤਬ ਆਯੋ । 
ਸੁੰਦਰ ਠੌਰ ਘਾਸ ਕੀ ਹੇਰੀ । ਘਨੋ ਸਬਜ ਲਰ ਛ੍ਰਟ ਘਨੇਰੀ । 
ਅਤਿਅੰਤ ਸਬਜ਼ ਤਰਿਣ ਕੋ ਘਾਸਾ । ਖੁਰਪਾ ਪਕੜ ਖੰਦਤ ਭਏ ਜਾਸਾ 1 267 । 
ਸਤਿਨਾਮ ਕਹਿ ਖੰਦਿਓ ਘਾਹਾਂ । ਧੋਇ ਪੱਟ ਕਰ ਚੁਕਯੋ ਉਮਾਹਾ । 
ਜਾਮ ਦਿਵਸ ਕੇ ਅਯੋ ਬਜਾਰ । ਸਭ ਜਨ ਹਰਖਤ ਘਾਸ ਨਿਹਾਰ ।। 268 11 
ਦਹਰਾ 
ਪੂਛ ਮੌਲ ਨਰ ਤਾਂਹਿ ਕੌ ਭਾਖਤ [ਰੁਪਾ] ਏਕ । 
ਰਹਤ ਮੌਨ ਸਭ ਸੁਨਤ ਹੀ ਬਿਧੀਏ ਕੌ ਗੁਰ ਟੇਕ । 269 ॥ 
ਚੌਪਈ 
ਸ਼ਾਹਿ ਮਹਲ ਦਰ ਠਾਂਢਾ ਭਯੋ । ਚਲਤ ਚਲਤ ਬਿਧੀਆ ਤਹਿ ਗਯੋ । 
ਸੰਧੇ ਖਾਂ ਤਬਹੀ ਨਿਕਸਾਯੋ । ਘਾਸ ਲੋਨ ਹਿਤ ਬਾਹਰ ਆਯੋ ॥ 270 ॥ 
ਕੌ ਆਵਤ ਬਿਧੀਆ ਅਸ ਗਾਵੈ । ਸੋਧੇ ਖਾਂ ਜਨ ਤਾਂਹਿ ਸੁਨਾਵੈ ॥ 
ਬਿਧੀਏ ਸੁਨ ਮਨ ਆਨੰਦ ਧਾਰਾ । ਜੀਵਨ ਕਹਾ ਸੁ ਨੌਨ£ ਨਿਹਾਰਾ ।। 271 ॥ 
ਇੰ ਸੋਰਠਾ 
ਸੁਨੋ ਸਤ ਢਿਗ ਆਇ ਸੌਧੇਂ ਖਾਂ ਐਸੇ ਕਹਾ । 
ਘਾਸ ਮੌਲ ਕਿਆ ਪਾਇ ਬਾਤ ਸਾਚ ਕਹੁ ਜੌਗ ਹੈ ॥ 272॥ 
ਦਹਰਾ 
ਬਿਧੀਏ ਕਹਾ ਖਾਨ ਸੁਨ ਲੀਜੈ । ਜੋ ਤੁਮ ਦੇਹੁ ਸੋਈ ਹਮ ਲੀਜੈ। __ 
ਸਾਚੇ ਪਾਤਿਸ਼ਾਹ ਹੈ ਹੋਤਾ । ਆਨਯੋ ਘਾਸ ਜਾਨ ਤਮ ਲੱਤਾ ॥ 273 । 
ਭਗਤ ਸਿੰਘ ਤਬ ਐਸੇ ਨਿਹਾਰੀ । ਭਏ ਮੌਹਤ ਜਨ ਮੌਹਨੀ ਡਾਰੀ । 
ਘਾਸ ਸਹਤ ਢਿਗ ਸ਼ਾਹ ਸਿਧਾਏ । ਸੋਧੇ ਖਾਂ ਅਸ ਬੌਨ ਅਲਾਏ । 274॥ 
ਰ ਦੋਹਰਾ ਰ੍ 
ਹਜ਼ਰਤ ਘਾਹੀ ਬੁਧਿ ਬਡ ਸਦਰ ਘਾਸ ਲਿਆਇ । 
ਦੇਖ ਸ਼ਾਹਿ ਮਨ ਹਰਖ ਧਰ ਭਾਖਯੋ ਮੌਲ ਸੁਨਾਇ । 275 ॥ 
ਚੌਪਈ 
ਬਿਧੀਏ ਕਹਾ ਘਾਸ ਤਮ ਲੀਜੈ । ਹਜ਼ਰਤ ਯਾਹਿ ਮੌਲ ਕਯਾ ਦੀਜੈ । 
ਕਹਾ ਸ਼ਾਹ ਕਿਆ ਨਾਮ ਤੁਮਾਰਾ । ਕਸੋਰਾ ਬਿਧੀਏ ਨਾਮ ਉਚਾਰਾ ॥ 276॥ 


(੪ ਪ੍ਰੋਥੀ ਵਿਚੋ _“ਐ ਤੇ  ਪੌਥੀ ਠੌਤ੍ਰ 


714 ਗੁਰ ਬਿਲਾਸ ਪਾਤਸ਼ਾਹੀ ੬ 


ਸ਼ਾਹੋ ਵਾਚ 
ਯਾਕਾ ਮੌਲ ਸਹਸ ਦਿਨ ਲੀਜੈ । ਪੁਨਾ ਨੌਕਰੀ ਹਮਰੀ ਕੀਜੈ । 
ਰੁਪਯਾ ਰੌਜ਼ ਹੈ ਕੀਨ ਤੁਮਾਰਾ । ਘਾਸ ਲਿਆਇ ਸੋਵ ਹੈ ਧਾਰਾ । 277॥ 
ਦੌਹਰਾ 
ਪੁਨ ਬਿਧੀਏ ਐਸੇ ਕਹਾ ਜੌ ਤਮ ਆਇਸ ਹੋਇ । 
ਘਾਸ ਲੰਨ ਹਿਤ ਜਾਇ ਹਉ ਆਇ ਨ ਹਟਕੋ!' ਕੋਇ । 278।। 
ਚੰਪਈ 
ਤਥੋ ਸ਼ਾਹਿ ਅਸ ਕੀਨ ਉਚਾਰਾ । ਸੋਧੇ ਖਾਂ ਰਾਖਹੁ ਤਮ ਸਾਰਾ । 
ਆਵਤ ਜਾਤ ਹਟਕੌ' ਨਹਿੰ ਕੋਈ । ਤਾਂਹਿ ਕਹਾ ਜੋ ਆਇਸ ਹੋਈ । 279 ।। 
ਸੌਧੇ ਖਾਂ ਤਿੰਹ ਬਾਂਹ ਗਹਾਇ । ਆਇ ਅਸਪ ਸੌਧੇ ਸੁਖ ਪਾਇ । 
ਬਿਧੀਏ ਘਾਸ ਅਗਰ ਹੈ ਪਾਯੋ । ਅਸਪ$ ਹਰਖ ਧਰ ਤਤ ਛਿੰਨ ਖਾਯੋ ॥ 280 । 
ਦਹਰਾ 
ਸੋਧੇ ਖਾਂ ਸਭ ਕਉ ਕਹਾ ਇਹ ਕੌ ਹਟਕ ਨ ਕੋਇ । 
ਆਇ ਜਾਇ ਨਿਜ ਇਛ ਭਰ ਹੁਕਮ ਸ਼ਾਹ ਕਾ ਹੋਇ ॥ 281॥ 
ਚੌਪਈ 
ਹੈ ਪਰ ਬਿਧੀਏ ਹਾਥ ਫਿਰਾਯੋਂ । ਦੋਉ ਅਸ ਮਨ ਆਨੰਦ ਪਾਯੋ । 
ਜਬ ਖੁਧਿਆ ਨਿਜ ਰਿਦੈ ਉਪਾਵੈ । ਜੀਵਨ ਗ੍ਰਿਹ ਚਲ ਭੋਜਨ ਖਾਵੈ ॥ 282 ॥ 
ਐਸੇ ਨਿਤ ਪ੍ਰਤਿ ਘਾਸ ਲਿਆਇ । ਅਹਿ ਨਿਸਿ ਸੇਵਾ ਕਰਤ ਮਹਾਇ । 
ਸੋਧੇ ਖਾਂ ਅਰ ਸੇਵਕ ਜੇਤੇ । ਦਿਖ ਸੇਵਾ ਕਰ ਆਨੰਦ ਲੋਤੇ । 283 ॥ 
ਦੌਹਰਾ 
ਸਭ ਜਨ ਕੀ ਸੇਵਾ ਕਰਹਿ ਦਿਖ ਹੈ ਸਭ ਸੁਖ ਪਾਇ । 
ਰਾਂਗ ਰੋਗ ਢਿਗ ਹੋਤ ਹੈ ਅਤਰ ਸੁਗੰਧ ਲਗਾਇ ।। 284 ॥ 
ਰ ਰੰਪਈ 
ਜਬ ਘਾਸ ਲੈ ਬਿਧੀਆ ਆਇ । ਦੇਖ ਅਸੂ ਤਾਕੋ ਹਿਨਨਾਇ । 
ਔਰ ਨਾਂ ਕੌ ਨਰ ਨੇਰੇ ਆਵੈ ॥ ਨਿਹਾਰੀ ਬਿਧੀਏ ਬਿਨਾ ਨਾ ਖਾਵੈ । 285। 
ਬਾਦਸ਼ਾਹ ਸੰ'ਧਾ ਹਰਖਾਯੋ । ਲਾਇਕ ਹਮ ਸੇਵਕ ਹੈ ਪਾਯੋ । 
ਜਬ ਹਜ਼ਰਤ ਹੈ ਦੇਖਨ ਆਵੈ । ਰਿਸ਼ਟ ਪੁਸ਼ਟ ਲਖ ਮਨ ਸੁਖ ਪਾਵੈ“ । 286 ।। 
ਰ ਦੋਹਰਾ 
ਏਕ ਸਹਸ ਬਖਸ਼ੀਸ਼ ਤਬ ਬਿਧੀਏ ਕਉ ਦੈ ਜਾਇ । 
ਬਿਧੀਆ ਰਾਖ ਅਮਾਨ ਸਭ ਤਿਨ ਤੇ ਕਛੂ ਨ ਖਾਇ ॥ 287।। 


_=ਨਵਦਟ====<-==-ਰਦ=-<==<4< 


£# ਪੰਥੀ ਰੌਕੈ &ਐ ਤੇ ਏ ਪੌਥੀ ਤੁਜ। ਅ ਪੋਥੀ ਅਸੂ %ਅ ਪੋਥੀ ਹੁਲਸਾਵੈ 


ਅਧਿਅ!ਇ ਉਨ੍ਹੀਵਾਂ ਰ 715 


ਚੌਪਈ 
ਆਠ ਜਾਮ ਮੈ ਭੌਜਨ ਖਾਵੈ । ਜੀਵਨ ਸਦਨ ਜਬਹਿ ਰੁਚਿ ਆਵੈ । 
ਕਰ ਬਾਤਾ ਸੇਵਾ ਬਹੁ ਕੀਨੇ । ਸੇਵਕ ਸਕਲ ਅਪਨੈ ਵਸ ਲੀਨੇ ।। 28811 
ਸੌਧੇ ਖਾਂ ਕਉ ਲੀਓ ਰਿਝਾਇ । ਜੌ ਭਾਖਤ ਬਿਧੀਆ ਹੋਇ ਜਾਇ । 
ਇਹ ਬਿਧਿ ਅਸੂ ਮਾਸ ਬਿਤਾਯੋ । ਕਤਕ ਮਾਸ ਆਨੋਦ ਜੁਤ ਆਯੋ ॥ 289 ॥ 
ਰ ਦੋਹਰਾ 
ਬਿਧੀਏ ਕੀਨ ਬਿਚਾਰ ਤਬ ਆਏ ਬਹੁ ਚਿਰ ਹੋਇ । 
ਸੇਵਾ ਕੌ ਮਮਾਂ ਨਹਿੰ ਅਯੋ ਕਾਮ ਨ ਕੀਨੋ ਕੋਇ । 290।। 
ਰ ਰਸਾਵਲ ਛਦ 
ਮਨੋ ਔਸ ਧਾਰੀ । ਹਯੋ ਕਸ ਸਾਰੀ । 
ਬਿਠੇਂ ਦਾਸ ਮਥੈ । ਚਲੀ ਬਾਤ ਸੁਧ ।। 291 ॥ 
ਅਯੋ ਆਪ ਗਾਥਾ । ਬਕੌ? ਪ੍ਰੰਮ ਸਾਥਾ । 
ਬਿਧੀ ਐਸ ਗਾਈ । ਬਡੋ ਅਸ੍ਹ ਭਾਈ । 292। 
ਇਨੌਂ ਜੀਨ ਡਾਰੈ । ਕਿ ਖਾਲੀ ਨਿਹਾਰੋ । 
ਸਭੀ ਦਾਸ ਬੌਲੇ । ਸੁਨੋ ਬੈਨ ਭੋਲੇ ॥ 293॥ 
ਇਨੈ ਜੀਨ ਐਸਾ । ਦਿਖਾ ਨਾਹਿ ਕੈਸਾ । 
ਤਿੰਨੇ ਕੀਮ ਵਾਰੀ। ਸਵਾ ਲਾਖ ਭਾਰੀ। 294॥ 
ਦੌਹਰਾ 
ਬਿਧੀਏ ਤਬ ਐਸੇ ਕਹਾ ਹਮ ਨੇ ਸਨਾ ਨ ਕਾਨ । 
ਸਵਾ ਲਾਖ ਤੁਮ ਮੌਲ ਭਨ ਕਵਿ ਕਹ ਭਯੋ ਅਜਾਨ॥ 295॥ 
ਸਵੇਯਾ 
ਪਾਂਚ ਅੰ ਸਾਤ ਕੀ ਜਾਨਤ ਹਹਿ ਹਮ ਜਾਟ ਗਵਾਰ ਵਡੀ ਮਤ ਥੌਰੀ। 
ਤਾਂਹਿ ਕੌ ਕੈਸ ਹੂੰ ਦੇਖ ਸਕਹਿ ਹਮ ਦਾਸ ਕਹਹਿ ਤੁਮਰੀ ਮਤ ਭੋਰੀ । 
ਖਾਨ ਆਨੌਦ ਕਰੋ ਤਮਰੇ ਪਰ ਤਾਂਹਿ ਅਧੀਨ ਨਾ ਖੌਲਤ ਹੋਰੀ। 
ਦਾਰ ਕਲੀਦ ਕਹੀ ਬਤੀਯਾਂ ਇਸ ਪਾਇ ਦਿਖਾਇ ਨਾਂ ਆਇਸ ਭੌਰੀ ।। 296॥ 
ਦਹਰਾ ਰ 
ਤਬ ਲੌ ਹੈ ਦੇਖਨ ਅਯੋ ਸੌਧੇ ਖਾਂ ਹਰਖਾਇ । 
ਬਹੁ ਬਿਨਤੀ ਬਿਧੀਏ ਕਰੀ ਤਤ ਛਿਨ ਲੀਯੋ ਰਿਝਾਇ ॥ 297॥ 
ਰ ਰ ਚੰਪਈ 
ਸੌਧੋ ਖਾਂ ਅਸ ਬੈਨ ਅਲਾਏ । ਕਸੋਰਾ ਕਹੁ ਕਿਆ ਰੁਚਿ“ ਉਪਜਾਇ । 
ਕਹਿ ਬਿਧੀਆ ਏ ਇਛ ਹਮਾਰੀ । ਜੀਨ ਮੌਲ ਬੜ ਨਾਂਹਿ ਨਿਹਾਰੀ ॥ 298। 


£ਅ ਪ੍ਰੌਥੀ ਮੌਹਿ ਐ ਪੋਥੀ ਕਹੈ _“£ ਪੋਥੀ ਕਰੁ “ਅ ਪੌਥੀ ਇਛ 


716 ਗੋਰ ਧਿਲਾਸ ਪਾਤ੪ਹੀ ੬ 


ਤਾਂਤੇ ਮੋਕਉ ਜੀਨ ਦਿਖਾਯੋ । ਲਾਇ ਕੌ ਅਸਪ ਰਾਖ ਪਨ ਲਾਯੋਂ । 
ਸੰਧੇ ਕਹਾਂ ਈਦ ਜਬ ਆਵੈ । ਪਾਇ ਜ਼ੀਨ ਤੁਮ ਹਾਥ ਅਘਾਵੈ । 299 ॥ 

ਰ ਦੋਹਰਾ 
ਪੁਨ ਬਿਧੀਏ ਐਸੇ ਕਹਾ ਪ੍ਰਾਨ ਨ ਜਾਇ ਬਿਸਾਂਹ । 
ਮੌਕਉ ਅਬ ਦੇਖਾਈਏ ਮੌਰੇ ਮਨ ਬਡ ਚਾਹ ॥ 300 ॥ 

ਚੌਪਈ 

ਗੁਰੁ ਮਾਇਆ ਸੌਧਾ ਭਰਮਾਇਯੋ । ਬੋਲ ਕਲੀਦੀ ਅਸ ਫੁਰਮਾਇਯੋ । 
ਕਸੇਰਾ ਕਰਤ ਜੀਨ ਕੀ ਚਾਹ । ਦੇਹ ਦਿਖਾਇ ਮਿਟੇ ਮਨ ਦਾਹ ॥ 301 ॥ 
ਸੌੱਧਾ ਬਿਧੀਆ ਦਰ ਭਰਮਾਯੋ । ਕਲੀਦ ਲਿਆਇ ਤਹਿ ਤੰਬੈ ਕਢਾਯੋ । 
ਕਾਢ ਜੀਨ ਤਬ ਦਈ ਦਿਖਾਇ । ਦਿਖ ਬਿਧੀਆ ਮਨ ਮਹਿ ਹਰਖਾਇ ॥ 302 .। 


ਦੋਹਰਾ 
ਮੁਖ ਸਿਉ ਬਿਧੀਏ ਅਸ ਕਹਾ ਤੁਮ ਭਾਖਤ ਨਗ ਲਾਇ । 
ਹਮ ਕੌ ਕੋਕਰ ਸੈਲ ਕੀ ਮਾਨਕ ਨਾਹਿ ਦਿਖਾਇ ।। 303 ॥ 
ਚੌਪਈ 
ਕਹਿ ਸੰਧਾ ਨਗ ਮਾਨਕ ਜੌਤੀ । ਬਹੁ ਕੀਮਤ ਕੇ ਏ ਬਡ ਮੌਤੀ । 
ਬਿਧੀਏ ਕਹਾ ਜਾਟ ਹਮ ਜ਼ਾਤ । ਸਿਟਾ ਕਹ ਨਗ ਮੌਤੀ ਖਾਤ ।। 304 ॥ 
ਮਮ ਜਾਨ ਤਥਾ ਹੋਇ ਅਚੌਭਾ । ਦੇਖ ਜ਼ੀਨ ਏਹ ਕੇਵਲ ਦੇਭਾ । 
ਦਾਰ ਕਲੀਦ ਬੈਨ ਅਸ ਬੋਲਾ । ਸਨ ਬੋਨ ਜਾਨੇ ਇਹ ਭੋਲਾ । 305॥ 
ਦੋਹਰਾ 
ਬਿਧੀਏ ਕੋ ਸੌਧੇ ਕਹਾ ਭੀਤਰ ਧਰੋਂ ਬਨਾਇ । 
ਦੋਉ ਜੀਨ ਗਹਿ ਹਾਥ ਮਹਿ ਬਿਧੀਏ ਧਰੇ ਤਦਾਇ ।। 306 ॥ 


ਚੌਪਈ 

ਕੰਜੀਦਾਰ ਕੁਲਫ ਦਰ ਮਾਰਿਓ । ਬਿਧੀਏ ਕੌਤਕ ਸਕਲ ਨਿਹਾਰਿਓ ॥ 

ਠੰਰ ਕਲੀਦ ਰਾਖ ਇਹ ਜਾਨੀ । ਸੁਨੋ ਸੰਤ ਬਿਧੀਆ ਬਹੁ ਗਿਆਨੀ ।। 307 ॥ 

ਮਨ ਮਹਿ ਐਸੇ ਬਯੋਤ ਬਨਾਯੋ । ਘਾਸ ਮਧ ਇਕ ਖੀਘਰ ਲਿਆਯੋਂ । 

ਅਰਧ ਨਿਸ਼ਾ ਤਮ ਗਾਢ ਨਿਹਾਰਾ । ਲੀਓ ਹਾਥ ਵਿਚ ਰਾਵੀ ਮਾਰਾ ।। 308 । 
ਦੌਹਰਾ 

ਖੀ“ਘਰ ਜਬ ਰਾਵੀ ਪਰਿਓ ਜਲ ਉਮਗਜਯੋ ਚਹੂੰ ਓਰ । 

ਬਾਦਸ਼ਾਹਿ ਬੇਗਮ ਜਗੇ ਪਰਾਂ ਨਗਰ ਬਡ ਸੋਰ ।! 309 ॥ 


' ਅਧਿਆਇ ਉਨ੍ਹੀਂਵਾਂ 717 


ਸੱਵਯਾ 
ਕੌਉ ਕਹੈ ਕਿੰਗੂਰਾ ਗਿਰ ਟ੍ਰਟ ਕੌ ਭਾਖਤ ਕੌ ਗਿਰਿ ਭੀਤ ਪ੍ਰਾਨੀ । 
ਬਾਲ ਮਿਸਾਲ ਨਿਹਾਰਤ ਭਏ ਤਬ ਜਾਗ ਉਠੇ ਸਭ ਹੀ ਅਭਤਿਮਾਨੀ । 
ਆਇ ਕੌ ਦੇਖਨ ਸੋਇ ਲਗੇ ਨਹਿ ਦੀਖ ਕਹੂੰ ਕਹ ਮਛ ਸੁਮਾਨੀ । 
ਤਾਂਹਿ ਨੇ ਚਟ ਕਰੀ ਬਲ ਸਿਉ” ਨਹਿ ਜਾਨਤ ਭਏ ਬਡ ਮੂੜ ਗਰਮਾਨੀ । 310 ।। 
ਸ਼ੋਰ ਪਰਾ ਘਟਕਾ ਜਗ ਲੰ ਤਬ ਸੋਇ ਰਹੇਂ ਸਭ ਹੀ ਮਤਵਾਰੇ । 
ਅਸ ਦੁਤੀ ਦਿਨ ਡਾਰ ਦੀਓ ਮਣ ਦਇਕ ਖਿੰਘਰ ਹਾਥ ਉਭਾਰੇ । 
ਦੀਰਘ ਸ਼ੌਰ ਭਯੋ ਨਦਿ ਮੈ ਸਭ ਜਾਗ ਉਠ ਦਿਖ ਨੀਦ ਉਘਾਰੇ । 
ਜਾਗ ਮਿਸਾਲ ਨਿਹਾਰ ਸਭੀ ਦਿਸ ਨੀਰਜ ਚੋਟ ਸਭੀ ਚਿਤ ਧਾਰੇ। 311 ॥ 
ਦੋਹਰਾ 
ਦੋਇ ਚਾਰ ਦਿਨ ਅਸ ਕੀਯੋ ਜਾਗੇ ਨਰ ਦਿਖ ਲੋਇ । 
ਬਹੁਰ ਜੀਵ ਜਲ ਜਾਨ ਕੇ ਜਾਗਤਾਂ ਭਯੋ ਨ ਕੋਇ 3121 
ਚੌਪਈ 
ਇਹ ਬਿਧਿ ਪੰਦਹ ਦਿਵਸ ਬਿਤਾਏ । ਖੀਂਘਰ ਡਾਰ ਸਭੀ ਪਤੀਆਏ । 
ਕੋਇ ਨ ਜਾਗ ਤਬੈ ਅਸ ਕੀਨੋ । ਕਰਤ ਬਿਚਾਰ ਬਯੌਤ ਕੌ ਕੀਨੋ ।। 313।। 
ਜਿਹੇ ਬਿਧਿ ਅਸ ਅਬੈ ਲੈ ਜੱਯੋ । ਇਹ ਠਾਂ ਐਸੋ ਚਰਿਤ ਦਿਖਯੋਂ । 
ਤਬ ਲੌ ਹੈ ਸੇਵਕ ਥੇ ਜੰਤੇ । ਮਿਲ ਬੈਠੇ ਸਭਹੀ ਧਰ ਤੇੜੇ । 314 ॥ 
ਦੋਹਰਾ 
`ਬਿਧੀਆ ਭੀ ਬੈਠਯੋ ਤਹਾ ਮੁਖ ਸਿਊ ਐਸ ਅਲਾਇ । 
ਸੁਨਹੁ ਮੀਤ ਇਹ ਇਛ ਮੁਹਿ ਜੋ ਤੁਮ ਕਉ ਮਨ ਭਾਇ।। 31504 
ਚੌਪਈ 
ਮੋਰੇ ਮਨ ਇਹ ਇਛ ਉਪਾਈ । ਤੁਮ ਕਉ ਖਾਣਾ ਕਰਉ ਬਨਾਈ । 
ਪਰ ਖਾਣਾ ਬਿਧਿ ਨਾਂਹਿ ਬਸਾਵੈ । ਔਰ ਜਤਨ ਕਹਿ ਜੋ ਤਮ ਭਾਵੈ ॥ 316॥ 
ਸਭ ਮਿਲ ਕਹਾ ਕੌਫ” ਹਮ ਦੀਜੈ । ਬਿਧੀਏ ਕਹਾ ਹਰਖ ਧਰ ਲੀਜੈ । 
ਜਾਇ ਬਾਰਨੀ ਅਬੇ ਲਿਆਉ” । ਤੁਮ ਸਭ ਕੇ ਨਿਜ ਹਾਂਥ ਪਿਲਾਉ” ॥ 317 ॥ 
ਰ __ਦੌਹਰਾ ਰ 
ਤੋਂ ਕਉ ਸਪਤ ਖੁਦਾਇ ਕੀ ਭੌਜਨ ਕਰੋਂ ਨਾ ਕੋਇ । 
ਅਵਲ ਅਚੀਏ ਬਾਰਨੀ ਪਾਛੇ ਜੋ ਰੁਚਿ ਹੋਇ । 318॥ 
੍ ਚੌਪਈ 
ਅਸ ਕਹ ਬਿਧੀਆ ਸ਼ਹਿਰ” ਸਿਧਾਯੋਂ । ਜੀਵਨ ਕੇ ਤਬਹੀ ਗ੍ਰਿਹ ਆਯੋ । 
ਤਾਂਹਿ ਤੇ ਬੀਸ ਰੁਪਯੋ ਲੀਨੇ । ਗਯੋ ਕਲਾਲ ਸਦਨ ਜਿਹ ਚੀਨੇ ॥ 319 ॥ 


“ਅ ਪਖ! ਊਠਤ ?ਅ ਪੌਥੀਂ ਸੁਗੋਧ £ਅ ਤੋਂ ਏ ਪੋਥੀ] ਕੈਫ ਕੌ % ਤੇ ਏ ਪੌਥੀ ਮਦ ਪੌਥੀ ਨਗਰ 


718 ਗੁਰ ਬਿਲਾਸ ਪਾਤਜ਼ਹੀ ੬ 


ਦੌਹਰਾ 
ਲਈ ਬਾਰਨੀ ਨਾਮ ਜਹਿੰ ਸਤਯਾਨਾਸ ਸੁਜਾਨ । 
ਏਤੌ ਕੌ ਰਾਤੀ ਭਈ ਬਿਧੀਆ ਅਯੋ ਸੁ ਮਾਨ 1। 320 ॥ 
ਦੇਖ ਦਾਸ ਤਬ ਅਸ ਕਹਾ ਬਹੁ ਚਿਰ ਕਾ ਹਿਤ ਲਾਇ । 
ਢੂਦ ਬਾਰਨੀ ਲਯਾਏ ਹਮ ਬਿਧੀਏ ਕਹਾ ਸੁਨਾਇ ॥ 321 ॥ 
ਚੌਪਈ 
ਬਿਧੀਏ ਤਬ ਇਕ ਦਾਸ ਪਠਾਯੋ । ਰੁਪਯੇ ਦੈ ਬਹੁ ਮਾਸ ਲਿਆਯੋ । 
ਬਾਤ ਕਰਤ ਨਿਸ ਜਾਮ ਬਿਤਾਈ । ਬਿਧੀਏ ਸਭ ਕਉ ਕੈਫ ਪਿਲਾਈ । 322 । 
ਕੁਲਫਦਾਰ ਪਹਰੂ ਥੋ ਜੌਤੇ । ਪੀਕੇ ਕੈਫ ਮਸਤ ਭਏ ਤੇਤੇ । 
ਪਰੇ ਭੂਮਿ ਸੁਧਿ ਸਕਲ ਬਿਹਾਈ । ਮਾਨਹੁ ਭੂਤ ਪ੍ਰੋਤ ਲਗਾਈ ॥ 323 ॥ 
ਦੌਹਰਾ 
ਅਧਮ ਬਾਰਨੀ ਜਾਂਹਿ ਤੇ ਜਿਹ ਪੀਵਤ ਸੁਧ ਜਾਇ । 
ਹੌਤ ਭੂਪ ਸਮ ਪਸ਼ੂ ਕੇ ਸੂਖਮ ਅਰੀ ਤਿਹ ਘਾਇ ।। 324॥ 


੨੫ 


ਸੰਵਗਾ ਵੇ 

ਸੰਤ ਸੁਨੋ ਤਿੰਹ ਕੀ ਬਤੀਯਾ ਜਗ ਭੂ ਪਤਿ ਹੋਇ ਬਡੇ ਅਰਿ ਜੀਤੇ । 
ਅੰਧ ਭਏ ਮਦਰਾ ਮਦ ਤੋਂ ਨਿਜ ਰਾਜ ਬਿਹਾਇ ਛਿਨੇ ਛਿਨ ਰੀਤੇ । 
ਗਯਾਨ ਅੰ ਧਯਾਨ ਸਿਯਾਨ ਬਡੋ ਨਰ ਹੋਤ ਪਸ਼ਹ ਸਮ _ਬਾਰਨੀ ਪੀਤੇ । 
ਸਿੰਧ ਦਯਾ ਤਸ ਦਾਸ ਗ੍ਰਸੇ ਬਿਨ ਬੈਧਨ ਤੇਂ ਅਪਨੇ ਵਸ ਕੀਤੇ । 325 । 
ਲੀਨ ਕਲੀਦ ਤਬੈ ਬਿਧੀਏ ਮਨ ਆਨੰਦ ਹੈ ਦਰ ਕੌ ਮੁਕਤਾਯੋ । 
ਜੀਨ ਨਿਕਾਸ ਪਵਾਇ ਤਬੈ ਦਰ ਰਾਖ ਕਲੀਦ ਬਡੋਂ ਸੁਖ ਪਾਯੋਂ । 
ਫੇਰ ਕੇ ਹਾਥ ਤਬੈ ਹੈ ਉਪਰ ਸੋਤ ਸੁਨੋ ਤਬ ਜ਼ੀਨ ਡਰਾਂਯੋ । 
ਬਦਨ ਖੋਲ ਲਗਾਮ ਦਈ ਕਰ ਜੋਰ ਤਬੈ ਗਰਿ ਅੰਚਰ ਪਾਯੋ ॥ 326 । 

ਦੋਹਰਾ 
ਗੁਰੂ ਕਰੋ' ਸਹਾਇ ਮਮ ਲੀਜੌ ਭੂਲ ਛਮਾਇ । 
ਮਰੇ ਹਯ ਤੇ ਮੈ ਚੜਹੂੰ ਅਬ ਤਕ ਕੌ ਨਾ ਚੜਾਇ ।। 327 ॥ 

ਚੌਪਈ 
ਕੜਾਹਾਂ ਰੁਪਏ ਪਾਂਚ ਕਰਵਾਵਊ” ਲੀਏ ਅਸ੍ਰ ਤੁਮਰੇ ਢਿਗ ਆਵਉ” । 
ਮੌਕੇਂ ਕੀਜੰ ਤੁਰਤ ਸਵਾਰਾਂ । ਦਾਸ ਜਾਨ ਨਹਿ ਕਰੋਂ ਅਵਾਰਾ ॥ 328 । 
ਅਸ ਕਹ ਬਿਧੀਆ ਭਯੋ ਸਵਾਰ । ਕਰੀ ਛਾਲ ਰਾਵੀ ਸਿਉ” ਪਾਰ । 
ਉਮਕਿਓ ਜਲ ਕੇ ਜੌਤ ਵਿਚਾਰੇ । ਰਹੇ ਸੋਇ ਸਨ ਕੇ ਮਤਵਾਰੇ 11 328 ॥ 


ਹੇ 
ਤੁ 


ਅਘ 
'ਅ ਪੌਥੀ ਹੋਹਿ % ਪ੍ਰੋਬੀ ਪ੍ਰਸਾਦ 


ਅਧਿਆਇ ਉਨ੍ਹਵਾਂ 719 


ਦੋਹਰਾ 

ਤਾਂਤੇ ਜੌ ਮਦ ਪਾਨ ਕਰੀ ਬਿਰਥਾ ਜਨਮ ਸੁ ਜਾਇ । 

ਨਿਜ ਉਧਾਰ ਕੇ ਨਾ ਕੀਯੋ ਪਰਾ ਨਰਕ ਮਹਿ ਜਾਇ ।। 330॥ 
ਚੌਪਈ 

ਇਹਿ ਬਿਧ ਅੰਧ ਦਾਸ ਸਬ ਕੈ ਕੈ । ਬਿਧੀਆਂ ਗਯੋ ਅਧਿਕ ਸੁਖ ਪੈ ਕੈ । 

ਅਰਧ ਨਿਸਾ ਤਬ ਗੁਰੁ ਗੁਨ ਗਾਵੈ । ਚਲਤ ਪੰਥ ਕਛੁ ਖੋਦ ਨ ਪਾਵੈ ।। 331॥ 

ਚਲਤ ਪੰਨ ਸਮ ਹੈ ਦਰਿਆਈ । ਜਲ ਥਲ ਜਾਨ ਏਕ ਸੇ ਭਾਈ । 

ਅਰਧ ਜਾਮ ਨਿਸ ਜਬ ਰਹਾਈ । ਭਾਈ ਰੂਪਾ ਤਹਿੰ ਜੂ ਆਈ ।। 3321 
ਦੌਹਰਾ 

ਦੋਇ ਕੌਸ ਜਬ ਹੀ ਰਹਾ ਉਤਰ ਅਸ੍ਹ ਪਰ ਆਇ । 

ਬਾਗ ਡੋਰ ਗਹਿ ਹਾਥ ਮਹਿ ਗਯੋ ਸੁ ਗੁਰ ਨਿਕਟਾਇ ॥ 333 ॥ 
ਸਵੇਯਾ 

ਦੂਰਹੁੰ ਦੇਖ ਉਠੇ ਸੂਖ ਸਾਗਰਾਂ ਜੈਸ ਹਨੂੰ ਗਿਰਿ ਰਾਮ ਦਿਖਾਂਯੋ । 

ਅਸ੍ਹ ਲੀਏ ਬਿਧੀਆ ਚਲ ਆਵਤ ਐਸ ਸ੍ਰੀ ਮੁਖ ਬੈਨ ਅਲਾਜੋ । 

ਦੌਰ ਤਬੈ ਗੁਰੁ ਕੇ ਪਦ ਪੰਕਜ ਆਨੰਦ ਕੌ ਬਿਧੀਆ ਲਪਟਾਯੋ । 

ਨੀਰਜ ਹਾਥ ਉਠਾਇ ਤਿਸੰ ਗੁਰ ਆਨੌਦ ਕੇ ਨਿਜ ਕੌਠ ਲਗਾਯੋ ॥ 334 ॥ 

ਸੰਤ ਸੁਨੋ ਕਵਿ ਕੀ ਬਿਨਤੀ ਜਹਿੰ ਦੂਰੰਢਤ ਦੇਵ ਰਿਖੀ ਜਨ ਸਾਰੇ । 

ਧਯਾਨ ਧਰੋਂ ਸਗਲੇ ਨਿਸ ਬਾਸਰ ਅੰਤ ਨ ਜਾਹਿ ਕੌ ਪੰਨ ਨਿਹਾਰੇ । 

ਸੌ ਪ੍ਰਭੁ ਦੇਹ ਧਰ ਕਲ ਮਹਿ ਮੁਹ ਭਾਖਤ ਕੀਨ ਬਿਧੀ ਉਪਕਾਰੇ । 

ਅੰਕ ਲਗਾਇ ਨਿਹਾਲ ਕੀਜਯੋ ਪ੍ਰਭੁ ਦਾਸ ਕਵੀ ਕਹਿ ਸੈਕਟ ਟਾਰੇ ॥ 335 ॥ 
ਦੌਹਰਾ 

ਕਸਲ ਪੁਛ ਸੀ ਗੁਰੂ ਜੀ ਬਿਧੀਏ ਕਉ ਸੁਖ ਪਾਇ । 

ਕਹਿ ਬਿਧੀਆ ਤੁਮਰੀ ਦਯਾ ਦੌਖ ਨ ਕੌ ਨਿਕਟਾਇ ।। 336 ॥ 
ਚੌਪਈ 

ਸੀ ਗੁਰ ਦੇਖ ਅਸਵ ਸੁਖ ਪਾਯੋ । ਜੈਸ ਸੁਨਾ ਦਿ੍‌ਗਿ ਤੌਸ ਦਿਖਾਯੋ । 

ਆਗੇ ਨਾਮ ਤਾਂਹਿ ਦਿਲ ਬਾਗ ।! ਜਾਨ ਭਾਈ ਗੁਰ ਧਰ ਬਡ ਭਾਗ ।। 

ਸਕਲ ਦੀਵਾਨ ਜੋਧ ਤੇ ਆਦਿ । ਰੂਪ ਚੋਦ ਸੋਧੂ ਅਹਿਲਾਦਿ । 

ਕਠਿਨ ਠੌਰ ਜਿਹ ਪਹੁੰਚ ਨ ਕੌਈ । ਤਹਿ ਨਾਂ ਚੌਰੀ ਗਮ ਨਹਿ ਹੋਈ । 337 ॥ 
ਦੋਹਰਾ 

ਬਿਧੀਆ ਤਹਿਤੇ ਲਯਾਇ ਹੈ ਜਾਨ ਗੁਰੂ ਪ੍ਰਤਾਪ । 

ਮਾਨਹੁ ਮੂਰਤਿ ਮੌਹਨੀ ਦੇਖ ਅਸ੍ਰ ਹਰ ਆਪ ॥ 338 ॥ 


ਅ ਤੇ ਏ ਪੰਥ? ਐਨਾ 


720 ਗੁਰ ਬਿਲ'ਮ ਪ'ਤਸ਼ਹੀ ੬ 


ਚੌਪਈ 
ਸਰੀ ਗੁਰੁ ਜੇਠੇ ਹੈ ਸੱਪਾਇ” । ਕਹ ਬਿਧੀਆ ਜੋ ਸੇਵ ਕਰਾਇ । 
ਜੇਠੇ ਸੇਵਾ ਕਰੀ ਅਪਾਰਾ । ਬਿਧੀਏ ਤੇ ਦਸ ਗੁਨੀ ਸੁਧਾਰਾ ।। 339 ॥ 
ਸੋਦਰ ਭੋਗ ਨਾਥ ਅਹ ਗਯੋਂ । ਨਿਸਾ ਨਾਥ ਧਰ ਆਨੰਦ ਅਯੋਂ । 
ਅਸ਼ਟ ਸੁਦੀ ਨਿਸ ਅਰਧ ਪ੍ਰਕਾਸ਼ਾ । ਭਗਤ ਸਿੰਘ ਗੁਰ ਕਰਤ ਬਿਲਾਸਾ ॥ 340 ॥ 
ਦੋਹਰਾ _ 
ਏਹ ਗਾਥਾ ਐਸੀ ਭਈ ਅਬ ਤਹਿੰ ਕੰ ਸੁਨ ਬਾਤ । 
ਭਯੌ ਭੌਰ ਤਬ ਏਕ ਨਹਿ ਹੈ ਦੇਖਯੋ ਉਤਪਾਤਿ ।। 342 ॥ 


ਚੌਪਈ 
ਹਾਇ ਹਾਇ ਕਹ ਗਯੌ ਤੁਰੰਗਾ । ਦਿਲਬਾਗ ਰਾਇ ਦਿਖ ਲਾਜ ਅਨੌਗਾ । 


ਸੱਧੇ ਖਾਂ ਤਬ ਰੋਇ ਪੁਕਾਰਾ । ਸੁਨੋ ਸ਼ਾਹ ਹੈ ਕਹੀ” ਪਧਾਰਾ ॥ 

ਭੂਮ ਚੌਰ ਨਹਿੰ ਸ਼ਾਹ ਅਲਾਯੌ । ਕਿਧੋ ਦੋਵ ਤਹਿ ਆਨ ਹਰਾਯੋ । 

ਖਰੇ ਪਾਹਰੂ ਗਮ ਨਰਿੰ ਚੌਰਾ । ਗਯੋ ਪਿਆਨ ਕਹਾਂ ਹੈ ਮੌਰਾ । 443 ॥ 
ਦੌਹਰਾ 

ਕਸੇਰਾ ਕਰ ਪੂਛਯੋ ਤਿਸੈ ਦ੍ਰੰਢਤ ਭੇ£ ਤਬ ਜਾਇ । 

ਆਇ ਸ਼ਾਹ ਸਿਉ ਅਸ ਕਹਾ ਘਾਹੀ” ਕਹੀ ਸਿਧਾਇ ॥ 344॥ 
ਚੰਪਈ ਰ 

ਗਯੋ ਅਸਰ ਦਿਖ ਸੋਇ ਪਧਾਰਾ । ਸ਼ੌਕਾ ਧਰ ਜਾਨੋ ਇਹ ਵਾਰਾ । 

ਬਹੁਰ ਸ਼ਾਹ ਕਰ ਭਾਲਾ ਲਗਾਯੋ । ਹੈ ਖੁਦਾਇ ਹੈ ਕਹਾ ਸਿਧਾਂਯੋ ॥ 345 । 

ਸੰਧੇ ਖਾਂ ਕਉ ਕਹਾ ਸੁਨਾਇ । ਜੋ ਘੋੜੇ ਕਾ ਖੋਜ ਬਤਾਇ । 

ਮੁਖ ਮਾਂਗਾ ਤਾਂ ਕੌ ਧਨ ਦੀਜੈ । ਏਕ ਵਾਰ ਹਯ ਕਹੀ' ਸੁਨੀਜੋ । 346 ॥ 
ਦੋਹਰਾ 

ਆਵਤ ਭਏ ਖੌਜੀ ਤਬੈ ਖੌਜ ਨ ਨਿਕਸਾ ਕੋਇ । 

ਮਹਾਪੁਰਖੁ ਕੀ ਲੀਕ ਜੋ ਕੌਨ ਲੋਘੇ ਨਰ ਹੋਇ ।। 347 ॥ 
ਚੰਪਈ 

ਇਹ ਨਾਂ ਸ੍ਰੀ ਗੁਰੂ ਕਰਤ ਬਿਲਾਸ । ਦੇਖਤ ਹੈ ਕੌ ਅਤਹਿ ਹੁਲਾਸ । 

ਜੋਠੇ ਥਿਨਤਿ ਕਰੀ ਤਬ ਆਇ । ਨਿਹਾਰੀ ਦਾਣਾ ਅਸ੍ਹ ਨ ਖਾਇ ॥ 3481 

ਨੀਰ ਨੈਨ ਤੇ ਚਲਤ ਅਪਾਰਾ । ਦੇਖਹੁ ਆਪ ਗੁਰੂ ਕਰਤਾਰਾ । 

ਸੀ ਗੁਰੁ ਤਬ ਹੀ ਜਾਇ ਨਿਹਾਰਾ । ਜੋਠੇ ਜੈਸੀ ਕੀਨ ਉਚਾਰਾ ॥ 3491) 
ਦੌਹਰਾਂ 

ਰਾਇ ਜੌਧ ਐਸੇ ਕਹਾ ਥਕਤ ਪੰੱਤ ਬਹੁ ਹੋਇ । 

ਦਯਾ ਸਿੰਧੁ ਕਹਿ ਥਕਤ ਨਹਿ ਪਯਾ ਵਿਛੋੜਾ ਜੋਇ ॥ 350 ॥ 


%ਅ ਪੌਥੀ ਪੁਕੜ!ਇ “ਅ ਤੇ ਏ ਪੌਥ' ਭਏ ”£ ਪੋਬ] ਮਾਬ $ਅ ਪੁੰਥੀ 3੪ 


ਅਧਿਆਇ ਉਨ੍ਹੀਵਾਂ 721 


ਚੌਪਈ 
ਬਿਧੀਏ ਕਹਾ ਸੁਨਹੁ ਪ੍ਰਭੁ ਸਵਾਮੀ । ਸਭ ਘਟਿ ਘਟਿ ਕੇ ਐਤਰਜਾਮੀ । 
ਹੈ ਗੁਲਬਾਗ ਤਹਾਂ ਬਿਬ ਜਾਨੋ । ਤਾਹਿ ਬਿਯੌਗ ਰਿਦੈ ਇਹ ਮਾਨੌ । 
ਤਾਕੇ ਮਨ ਯਾਕੇ ਮਨ ਮਾਂਹੀ । ਤਾਂਹੇ ਦਾਣਾ ਘਾਸ ਨ ਖਾਂਹੀ । 
ਸ੍ਰਹੋ ਗੁਰ ਸੁਨ ਹੈ ਓਰ ਨਿਹਾਰਯੋ । ਫੇਰ ਹਾਥ ਅਸ ਬੈਨ ਉਚਾਰਯੋ ॥ 351 ॥ 
ਦਹਰਾ 
ਜਾਨ ਭਾਈ ਕਰ ਚਿੰਤ ਨਹਿੰ ਤੁਮਰੋ ਭਾਈ ਆਇ । 
ਖਾਵੇ ਦਾਣਾ ਹਰਖ ਸਿਉ ਮਾਨ ਬੈਨ ਤਬ ਖਾਹਿ ॥ 352 ॥ 
ਰ ਸੋਰਠਾ 
ਸ੍ਰੀ ਮੁਖ ਐਸ ਅਲਾਇ ਬਿਧੀ ਚੰਦ ਤੁਮ ਜਾਇ ਕੈ । 
ਜਿਉ” ਤਿਉ” ਬਿਬ ਹੈ ਲਿਆਇ ਚਰਨ ਲਾਗ ਬਿਧੀਆ ਤਬੈ ।। 353 ॥ 
ਦੋਹਰਾ 
ਪਾਂਚ ਗੁਰੂ ਕੇ ਨਾਮ ਲੈ ਸ੍ਰੀ ਗੁਰ ਥਾਪੀ ਦੀਨ । 
ਤਤ ਕਾਲ ਪਯਾਨਾ ਕੀਓ ਬਿਧੀ ਚੋਦ ਸੁਖ ਲੀਨ ॥ 354 ॥ 
ਚੰਪਈ 
ਓਰ ਲਾਹੌਰ ਬਿਧੀ ਸਜਿਂ ਆਯੋ । ਦੇਖ ਸਭੈ ਮਨ ਬਿਸਮੈ ਪਾਯੋ । 
ਰਾਇ ਜੋਧ ਪੁਨ ਬਿਨਤਿ ਉਚਾਰੀ । ਹੇ ਗੁਰ ਇਛਾ ਪੂਰ ਹਮਾਰੀ ॥ 355 ।। 
ਇਹ ਤੇ ਤੀਨ ਕੌਸ ਗ੍ਰਿਹ ਜਾਨ । ਕਾਂਗੜ ਇਹ ਤੇ ਕਰੋ ਪਯਾਨ । 
ਜਾਨ ਦਾਸ ਪਾਵਨ ਗ੍ਰਿਹ ਕੀਜੋ । ਚਰਨ ਧੂਰਿ ਮਸਤਕ ਮਮ ਦੀਜੈ । 356 ॥ 
ਦੋਹਰਾ 
ਰਾਇ ਜੌਧ ਕੀ ਬਿਨਤਿ” ਸੁਨ ਦਯਾ ਸਿੰਧ ਹਰਖਾਇ । 
ਤਤਾਕਾਲ ਤਯਾਰੀ ਕਰੀ ਰੂਪ ਚੋਦ ਲਖ ਪਾਇ ।। 357 ॥ 
ਚੰਪਈ 
ਧੂ ਰੂਪ ਚੋਦ ਤਬ ਆਏ । ਹਾਥ ਜੌਰ ਅਸ ਬਿਨੈ ਅਲਾਏ । 
ਗੁਰ ਹਮ ਭੀ ਸੰਗਿ ਸਿਧਾਵਹਿ । ਦਾਸਨ ਸਮ ਕਛੁ ਸੇਵ ਕਮਾਵਹਿੰ ॥ 358 ॥ 
ਕਹ ਗੁਰ ਰੂਪ ਚੰਦ ਸੁਨ ਲੀਜੈ । ਇਹ ਠਾਂ ਵਾਸ ਸਦਾ ਤਮ ਕੀਜੈ । 
ਦੇਗ ਚਲਾਇ ਗੁਰੂ ਗੁਨ ਗਾਇ । ਵਾਸ ਰਾਖੋ ਜਿਹਵਾ ਗੁਣ ਗਾਇ ॥ 359 । 
ਦੋਹਰਾ 
ਹਮ ਕੌਤਕ ਬਹੁ ਕਰੋਗੇ ਹਮਰੇ ਪਾਸ ਨ ਆਇ । 
ਸਦਾ ਵਾਸ ਇਹ ਠਾਂ ਕਰੋ ਦੁਸ਼ਟਨ ਕੌ ਇਤ ਘਾਇ । 360॥ 


ਸਂ 
ਹੇ 


`ਅ ਪੌਥੀ ਚੰਦ “ਦ ਪੋਥੀ ਅਰਜ 


722 ਗੁਰ ਬਿਲਾਸ ਖਾਤਸ਼ਹੀ ੬ 


ਚੌਪਈ ਰ 
ਅਵਰ ਸਿਖ ਹਮਰੀ ਸੂਨ ਲੀਜੈ । ਕੋਇ ਮਿ੍‌ਤਕ ਕਲ ਰੁਦਨ ਨ ਕੀਜੋ । 
ਸਤਿਗੁਰ ਭਾਣੈ ਆਨੰਦ ਧਾਰੋ । ਸਤਿਨਾਮ ਮੁਖ ਮੋਤ ਉਚਾਰੋਂ ॥ 361 ।। 
ਦਯਾ ਸਿੰਧ ਕੇ ਬੈਨ ਸੁਨਾਏ । ਸਧੂ ਰੂਪ ਚੋਦ ਹਰਖਾਏ । 
ਪਰੋ ਚਰਨ ਥਾਪੀ ਗੁਰ ਦਈ । ਨਿਸਚੈ ਓਟ ਗੁਰੂ ਕੀ ਭਈ 1 362।। 
ਦੌਹਰਾ 
ਰੂਪ ਚੈਦ ਮਾਤਾ ਅਈ ਸ੍ਰੀ ਗੁਰ ਕੇ ਪਗ ਲਾਗ । 
ਭਗਤ ਸਿੰਘ ਗੁਰ ਧੀਰ ਦੇ ਜਾਨ ਤਾਂਹਿ ਬਡ ਭਾਗ ॥ 363 ॥ 
ਚੌਪਈ 
ਦੈ ਧੀਰਜ ਗੁਰ ਕੀਯੋ ਪਯਾਨਾ । ਕਾਂਗੜ ਓਰ ਸੈਨ ਸਜ ਠਾਂਨਾ । 
ਹੈ ਦਰਿਆਰੀ ਸੇਵਕ ਹਾਥ । ਸੌਭਤ ਜੀਨ ਜਿਗਾ ਜਹਿੰ ਮਾਥ ॥ 364। 
ਤੀਨ ਕੌਸ ਤਤ ਛਿਨ ਪਰ ਆਏ । ਰਾਇ ਜੌਧ ਕੇ ਸਦਨ ਦਿਖਾਏ । 
ਹਰਖ ਧਾਰ ਆਈ ਤਿੰਹ ਨਾਰੀ । ਅਨਿਕ ਭੇਟ ਪਦ ਪੰਕਜ ਧਾਰੀ । 365 | 
ਦੌਹਰਾ 
ਸੀ ਗੁਰ ਤਹਿ ਡੇਰਾ ਕੀਓ ਉਤਮ ਠੌਰ ਨਿਹਾਰ । 
ਰਾਇ ਜੋਧ ਸੇਵਾ ਕਰੈ ਨਿਤ ਨਤਨ ਸੁਖ ਧਾਰ ।। 366 ॥ 
ਇਹ ਗਾਥਾ ਐਸੇ ਭਈ ਥਿਧੀਏ ਕਹਾ ਸਨਾਇ । 
ਤੀਨ ਰੈਨ ਬਸ ਪੈਥ ਮੈ ਲਉ? ਸਹਿਰ ਨਿਕਟਾਇ ।। 367 ॥ 
ਚੌਪਈ 
ਘਰੀ ਏਕ ਦਿਨ ਜਬੈ ਰਹਾਯੋ । ਕਰ ਬਦਨ ਗੁਰ ਧਿਆਨ ਧਰਾਂਯੋ । ਰ 
ਕਰਿ ਅਰਦਾਸ ਕੀਓ ਪਰਵੇਸਾ । ਗੁਰ ਕੈ ਨਾਮ ਨਹੀ ਦੁਖ ਲਸਾ 1 3681 
ਖਤੀ ਜਾਤ ਬਹੌੜਾ ਨਾਮਾ । ਕਰੇ ਬਜਾਜੀ ਸਿਖੀ ਧਾਮਾ । 
ਤਾਂਕੇ ਗ੍ਰਿਹ ਬਿਧੀਆ ਜਬ ਗਯੋ । ਗੁਰ ਸਿਖ ਜਾਨ ਬਡੰ ਸੁਖ ਲਯੋ ॥ 369 ॥ 
ਦੌਹਰਾ 
ਮਿਲੇ ਪਰਸਪਰ ਹਰਖ”! ਸਿਉ ਆਨੌਦ ਕੁਸ਼ਲ ਅਲਾਇ । 
ਬਹੁਰੋ ਸੀ ਗੁਰੂ ਕੀ ਤਬੈ ਪੂਛੀ ਕ੍ਸਲ ਮਹਾਇ ।। 370।। 
ਚੌਪਈ 
ਗਰਮ ਜਲ ਕਰ ਇਸਨਾਨ ਕਰਾਈ । ਨਾਰ ਬ੍ਰਲਾਇ ਪ੍ਰੰਮ ਅਤਿ ਪਾਈ । 
ਬਿਧੀਏ ਕੇ ਪਗ ਧੌਂਵਨ ਲਾਗਾ । ਭਗਤ ਸਿੰਘ ਪ੍ਰੰਮੀ ਰਸ ਪਾਗਾ ॥ 371। 


ਅ ਪੋਥੀ ਕਿਿਪਾਨਿਧਿ ਅ ਧੌਥੀ ਲਹੌਰ $ਅ ਤੋਂ ਝ ਪੌਕੀ ਪ੍ਰੇਮ 


ਅਧਿਆਇ ਉਨ੍ਹੀਵਾਂ ਰ 723 


ਨੀਰ ਚਰਨ ਡਾਰਿਯੋਂ ਨਿਜ ਸੀਸਾ । ਕੀਯੋ ਪਾਨ ਮਾਨੋ ਰਿਦ ਸੀਸਾ । 

ਧੀਰਜ ਗਯਾਨ ਸਾਂਤ ਦਮ ਨੇਮਾ । ਰਿਦੇ ਵਸਾਇ ਨਾਮ ਕਹੁ ਖੋੇਮਾ ॥ 372॥ 
ਦੋਹਰਾ 

ਸੁਨੋ ਸੌਤ ਰਜ ਚਰਨ ਕੀ ਬੜੇ ਭਾਗ ਮਿਲੇ ਆਇ । 

ਜੈਗਮ ਤੀਰਥ ਸੌਤ ਹੈ ਤਾਰਤ ਜਹਿੰ ਤਹਿ ਭਾਇ ॥ 373 ॥ 
ਚੌਪਈ 

ਬਾਕੀ ਜਲ ਨਾਰੀ ਕਉ ਦੀਨੋ । ਪੁਨਾ ਭਵਨ ਨਿਜ ਸਚਨ ਕੀਨੋ । 

ਧਾਰ ਆਨੰਦ ਬਹੌੜਾ ਐਸੇ । ਰੈਕ ਰਾਜ ਤਿ੍‌ਲੌਕੀ ਜੋਸੇ । 374 ।॥ 

ਕਰ ਭੌਜਨ ਬਿਧੀਆ ਹਰਖਾਇ । ਬਹੁਰ ਬਹੌੜੇ ਬਿਨ ਅਲਾਇ । 

ਜੋ ਸੋਵਾ ਮਮ ਲਾਇਕ ਹੋਂਈ । ਭਾਖੋ ਜਾਨ ਦਾਸ ਮੁਹਿ ਸੋਈ ॥ 375 ॥ 
ਦੌਹਰਾ 

ਬਿਧੀਚੋਦ ਐਸੇ ਕਹਾ ਇਹੀ ਸੇਵ ਮਮ ਆਇ । 

ਦੀਜੈ ਏਕ ਪੁਸ਼ਾਕ ਮਮਾਂ ਹਿੰਦੁਸਤਾਨੀ ਲਯਾਇ ।। 376 ।। 
ਚੌਪਈ 

ਕਹੇ ਬਹੋੜਾ ਤੁਰਤ ਮੰਗਾਉ”। ਜਿਹ ਬਿਧਿ ਤੁਮਰੀ ਆਗਿਆ ਪਾਉ” । 

ਅਸ ਕਹਿ ਬੈਨ ਨੀਂਦ ਉਪਜਾਈ । ਜਾਗੇ ਭਯੌ ਭੌਰ ਸੁਖਦਾਈ ॥ 377॥ 

ਦਰਜੀ ਬੋਲ ਪੁਸ਼ਾਕ ਬਨਾਇ । ਤਤ ਕਾਲ ਕਛੂ ਦੇਰ ਨ ਲਾਇ । ਰ 

ਦੋਇ ਜਾਮ ਸੈ ਭਈ ਤਿਆਰਾ । ਪੀਨ ਪਿਰਾਹਨ ਏਕ ਇਜਾਰਾ । 378 ॥ 

ਰ ਦੇਹਰਾ 

ਧਾਰ ਪਿਰਾਹਨ ਕੌਠ ਮਹਿ ਦੀਰਘ ਲਘੁ ਲਘੁ ਜਾਨ । 

ਦੀਰਘ ਜਾਨ ਇਜਾਰ ਸੋ ਬੜੀ ਪਾਗ ਸਿਰ ਮਾਨ! ।। 379 ॥ 
ਸਵੇਯਾ 

ਫਾਰ ਕੇ ਕੋਸ਼ ਤਬੈ ਮਧਤੈ ਦੌਉ ਓਰ ਬੰਧਾਇ ਬੜੀ ਛਬਿ ਪਾਈ । 

ਹਾਥ ਵਿਖੋ ਸੈਗਲੀ ਧਰ ਕੈ ਸੁਭ ਦੀਰਘ ਡੀਲ ਰਹੈ ਮੁਰਝਾਈ । 

ਡਾਰ ਸ੍ਰੀ ਸਭ ਪੈ ਗੁਰੁ ਕੀ ਧਰਮਸਾਲ ਗਯੋ ਤਹਿ ਵਾਸ ਕਰਾਈ । 

ਭੋਜਨ ਕੈ ਤਹਿ ਠਾਂ ਅਹਿ ਆਠ ਨਿਵਾਸ ਕੀਓ ਗੁਰੁ ਕੇ ਗੁਨ ਗਾਈ ॥ 380।। 
ਦੋਹਰਾ 

ਕਫ਼ ਦਿਨ ਮਘਰ ਤਲ ਗਯੋ ਬਿਧੀਏ ਕੀਨ ਵਿਚਾਰ । 

ਈਹਾਂ ਆਇ ਬਹ ਚਿਰ ਭਏ ਕਾਰਜ ਕਰਉ ਸੁਧਾਰ ॥ 381 ॥ 


“ਅ ਪੋਥੀ ਮੌਹਿ “ਏ ਪੌਥੀ ਪ੍ਰਾਂਤ “ਫ ਪੌਥੀ ਬਾਨ 


724 ਗੁਰ ਬਿਲਸ ਪਾਤਸ਼ਾਹੀ ੬ 


ਢੰਡੌਰਾ ਨਿਤ ਪ੍ਰਤਿ ਸ਼ਾਹਿ ਕਾਂ ਫਿਰੇ ਨਗਰ ਕੇ ਮਾਂਹਿ । 
ਜੋਇ ਸੌਂਧ ਕਰ ਅਸ੍ਹ ਕੀ ਚਾਰ ਲਾਖ ਦੈ ਤਾਂਹਿ ॥ 382 ॥ 
ਚੌਪਈ 
ਬਿਧੀ ਚੋਦ ਇਹ ਭਾਂਤ .ਸੁਨਾਯੌ । ਬਡ ਅਨੰਦ ਨਿਜ ਮਨ ਮਹਿੰ ਪਾਲੋ । 
ਭੌਰ ਹੇਤ ਅਸ ਬਯੋਂਤ ਸਵਾਰਾ । ਹਿੰਦੁਸਤਾਨੀ ਭੇਸ ਸੁਧਾਰਾ ॥ 383 ।। 
ਦੋਹਰਾ 
ਲੈ ਸਗਲ ਨਿਜ ਹਾਥ ਮਹਿ ਚਿਤਵਤ ਕਰਤ ਵਿਚਾਰ । 
ਤੀਨ ਪਿਰਾਹਨ ਪਾਗ ਬਡ ਦੀਰਘ ਪਹਿਰ ਇਜਾਰ ।। 384 ॥ 
ਚੌਪਈ 
ਧਾਇ ਧਾਇ ਆਵਹਿਂ ਨਰ ਨਾਰੀ । ਆਗੈ ਪੀਛੈ ਭੀਰ ਅਪਾਰੀ । 
ਇਹ ਬਿਧਿ ਬਹੁਤ ਭੀਰ ਪਰ ਜਾਈ । ਕਿਲੇ ਨਿਕਟ ਬਡ ਆਨੰਦ ਪਾਈ ॥ 385 ॥ 
ਸੋਧੇ ਖਾਂ ਕਾ ਆਯੋ ਦਾਸਾ । ਕਰ ਮਜਨ ਹੈ ਧਾਰਿ ਹੁਲਾਸਾ । 
ਦੇਖ ਭੀਰ ਤਹਿ ਬੈਨ ਉਚਾਰੇਂ । ਇਹ ਠਾਂ ਕੌਨ ਅਚੌਭਾ ਧਾਰੇ ॥ 386 ॥ 


ਦੋਹਰਾ 
ਆਗੇ ਹੁਇ ਤਿਹੈ ਰੂਪ ਦਿਖ ਸਨਮੁਖ ਮੁਕਰ ਧਰਾਇ । 
ਦੇਖਤ ਅਪਨੇ ਬਦਨ ਕੋ ਸਗਲੀ ਹਾਥ ਗਹਾਇ ॥ 387 ॥ 
ਚੌਪਈ 
ਕਹਾ ਦਾਸ ਕਿਆ ਕਾਜ ਕਰਾਵੇਂ । ਸੰਗਲੀ ਹਾਥ ਅਚੌਭ ਧਰਾਵੇਂ । 
ਬਿਧੀਏ ਕਹਾ ਇਛ ਮਮ ਜਾਨੋਂ । ਖੋਜੀ ਗਨਕ ਮੌਹਿ ਕਉ ਮਾਨੋ ॥ 388 ॥ 
ਕਹਾ ਦਾਸ ਹਯ ਸ਼ਾਹ ਚੁਰਾਏ । ਕਹੋ ਖੋਜ ਕਹਿ ਠੌਰ ਸਿਧਾਏ । 
ਬਿਧੀਏ ਦੀਨੀ ਸਗਲੀ ਡਾਰ । ਦੇਖੋ ਨਭ ਕੌ ਭੂਮਿ ਨਿਹਾਰ । 389 ॥ 
ਦੋਹਰਾ 
ਜਹਾਂ ਅਸਵ ਹੈ ਸ਼ਾਹ ਕਾਂ ਦੇਵੋ" ਠੌਰ ਬਤਾਇ । 
ਆਗੈ ਨਿਜ ਬਲਿ ਲਾਇਕੈ ਪਾਵਹਿੰ ਸ਼ਾਹ ਨ ਪਾਇ ।। 390 ॥ 
ਰ ਚੌਪਈ ਰ 
ਸੁਨਤ ਦਾਸ ਤਬ ਤ੍ਰਤ ਸਿਧਾਯੋਂ । ਸੋਧੇ ਖਾਂ ਕਉ ਜਾਇ ਸੁਨਾਯੋ । 
ਸੋਧਾ ਗਯੋ ਸ਼ਾਹਿ ਢਿਗ ਤਬ ਹੀ । ਭਾਖੀ ਬਾਤ ਦਾਸ ਕਹੀ ਸਭ ਹੀ । 391।। 
ਸੁਨਤ ਸ਼ਾਹਿ ਅਸ ਕਹਾ ਸੁਨਾਇ । ਲਯਾਵੋਂ ਤਾਂਹਿ ਨਾ ਦੇਰ ਲਗਾਇ । 
ਸੋਧੇ ਖਾਂ ਤਾਂਕੋਂ ਲੈ ਆਯੋਂ । ਹਿੰਦੁਸਤਾਨੀ ਭੋਸੇ ਸਹਾਯੋਂ ।। 392 । 


%ਅ ਪੌਥੀ ਪ੍ਰਾਂਤ 


ਅਧਿਆਇ ਉਨ੍ਹੀਵਾਂ 725 


ਰ ਦੌਹਰਾਂ 

ਦਯਾ ਸਿੰਧ ਤੋਂ ਮੂੜ੍ਹ ਸਭ ਕੋ ਨ ਪਛਾਨ ਸੰਤ । 

ਜੋ ਚਾਹੈ ਸੋਈ ਕਰੰ ਗੁਰੁ ਮਾਯਾ ਬਲਵੌਤ ।। 393 ।। 
ਚੌਪਈ ਰ 

ਆਇ ਸ਼ਾਹਿ ਸਿਉਂ ਕਹੀ ਜੁਹਾਰ । ਬਾਦਸ਼ਾਹਿ ਪਿਖ ਐਸ ਉਚਾਰ । 

ਦੇਸ ਨਾਮ ਕਹ ਕਾ ਹਿਤ ਆਯੋਂ । ਸੁਨ ਬਿਧੀਏ ਅਸ ਬੈਨ ਅਲਾਯੋ । 394॥ 

ਸਦਨ ਮਾਲਵੇ ਗ੍ਰਿਹ ਹੈ ਜਾਨ । ਆਯੋ ਤੁਮ ਪੰ ਝਗੜਾ ਠਾਨ । 

ਖੌਜੀ ਗਨਕ ਨਾਮ ਹੈ ਮੌਰਾ । ਜਗ ਮਹਿ ਸੁਨਾ ਅਧਿਕ ਜਸ਼ ਤੋਰਾ। 395॥ 
ਦੋਹਰਾ 

ਤਾਂਤੇ ਤੁਮ ਢਿਗ ਆਇਓ ਬਹੁਰੋ ਸ਼ਾਹਿ ਅਲਾਇ । 

ਕਰ ਹੈ ਤੌਰ ਨਿਆਂਇ ਸੌ ਅਪਨੋ ਨਾਮ ਸੁਨਾਇ ॥ 396 ॥ 

ਰ ਚੌਪਈ ਰ੍ 

ਤੀਨ ਬੋਰ ਜਬ ਸ਼ਾਹ ਅਲਾਯੌ । ਬਿਧੀਚੰਦ ਨਿਜ ਨਾਮ ਸੁਨਾਯੋ । 

ਸੁਨਤ ਸ਼ਾਹ ਮਨ ਆਨੰਦ ਕਈ । ਪਾਂਚ ਹਜਾਰ ਮਿਮਾਨੀ” ਦਈ ।। 397 । 

ਬਹੁਤ ਕੀਮਤ) ਦੇਉ” ਪੁਸ਼ਾਕ । ਬਹੁਰੋ ਕਹੇ ਹਰਖ ਧਰ ਵਾਕ ! 

ਬਿਧੀਰੈਦ ਹੈ ਖੌਜ ਬਤਾਵਉ । ਦੇਖ ਬਿਚਾਰ ਨਾ ਗਹਰ ਲਗਾਵਉ ।। 398 ॥ 
ਦਹਰਾ 

ਡਾਰ ਸੋਗਰੀ ਤਾਂ ਸਮੇ ਬਿਧੀਏ ਕਹਾ ਸੂਨਾਇ । 

ਦੇਖ ਖੌਜ ਤੋਉ ਅਸਪ ਕਾ ਦੇਵਓ ਠੱਰ ਬਤਾਇ ॥।। 399 ॥। 
ਚੌਪਈ 

ਬਾਦਸ਼ਾਹਿ ਪੁਨ ਐਸ ਅਲਾਏ । ਅਸਪ ਖੰਜ ਜੋ ਭਾਖ ਸੁਨਾਏ । 

ਚਾਰ ਲਾਖ ਤੋਕਉ ਮੈ ਦੇਉ” । ਮਨਸਬਦਾਰ ਸੁ ਅਪਨ ਕਰੇਉ” । 400 । 

ਕਰਓ [ਨਿਯਾਇ]! ਅੱ ਹਮਹੂ ਤੇਰੋ । ਬਿਧੀ ਚੋਦ ਕਹਿ ਸੁਨ ਬਚ ਮੇਰੋ । 

ਇਹੀ ਦਵਾਇ ਹਮੇ ਕਉ ਦੀਜੈ । ਜਾਂ ਹਿਤ ਅਯੌ ਚੀਜ ਵਹਿ ਲੀਜੋ । 2401 । 
ਦੋਹਰਾ 

ਅੰਰ ਬਾਤ ਮੇਰੀ ਸੁਨਹੁ ਚਿਠੀ ਦੇਹੁ ਲਿਖਾਇ । 

ਚਾਰ ਲਾਖ ਹੈ ਖੰਜ ਕੇ ਕਿਆ ਵਸ ਨਾਂਹਿ ਦਵਾਇ ॥ 402॥ 
ਚੰਪਈ 

ਚਿਠੀ ਸ਼ਾਹਿ ਤਬੈ ਲਿਖ ਦੀਨੀ । ਭਾਖਿਡ ਖੌਜ ਕਹੋ ਚਿਤ ਚੀਨੀ । 

ਗੁਰੁ ਮਾਯਾ ਜੈਸੇ ਭਰਮਾਵੈ । ਬਾਦਸ਼ਾਹ ਤਸ ਬੰਨ ਅਲਾਵੈ ।। 403 ॥ 


% ਪੌਥੀ ਇਮ “ਦ ਪੌਬੀ ਸਿਜਮਾਨ “ਅ ਪੋਥੀ ਵਿਚੋ” 


726 ਏਂ ਗੁਰ ਬਿਲਾਸ ਪਾਤਸ਼ਾਹੀ ੬ 


ਕਹਿ ਬਿਧੀਆ ਤਿੱਹ ਠੌਰ ਪਧਾਰਉ” । ਜਹਾਂ ਚੌਰ ਹਿਰ ਅਸਪ ਨਿਹਾਰਉ” । 
ਬਾਦਸ਼ਾਹ ਸੌਧੇ ਤੇ ਆਦਿ ॥ ਅਸਰ ਠੌਰ ਆਏ ਅਹਿਲਾਦਿ ।। 404 । 
ਦੌਹਰਾ 
ਕਹਾ ਸ਼ਾਹ ਇਹੁ ਠੌਰ ਤੇ ਮੇਰਾ ਅਸਪ ਹਿਰਾਇ । 
ਬਿਧੀਏ ਸੂੰਘੀ ਠੌਰ ਤਬ ਆਗੇ ਪਾਛ ਤਦਾਇ । 405 ॥ 
_ ਚੌਪਈ 
ਡਾਰ ਸੋਗਰੀ ਗਨਨਾ ਗਨੀ । ਮੁਖ ਸਿਉ ਬਾਤ ਸਾਹਿ ਸਿਉ ਭਨੀ । 
ਹਉ ਗੁਰੂ ਸਿਖ ਝ੍ਰਨ ਨਹਿ ਗਾਉ” । ਤੁਮ ਕਉ ਸਗਰੀ ਠੌਰ ਬਤਾਉ” ।1 406 ।। 
ਏਕ ਸੰਦੇਹ ਮੌਹਿ ਮਨ ਹੋਈ । ਖਾਲੀ ਹਰਿਯੋ ਜ਼ੀਨ ਸਹਿ ਸੋਈ । 
ਕਹਾ ਸ਼ਾਹਿ ਹਿਰ ਜ਼ੀਨ ਸਮੋਤਾ । ਆਧੀ ਨਿਸਾ ਪਾਇ ਨਹਿ ਭੇਤਾ । 407 ॥ 
ਦੋਹਰਾ 
ਯਾਹਿ ਅਸ ਪਰ ਤੌਸ ਹੀ ਡਾਰੋ ਜੀਨ ਸਵਾਰ । 
ਮਾਯਾ ਵਸ਼ ਤਿਨ ਡਾਰਿਯੋ ਸਮਝ ਨ ਭੇਤ ਗਵਾਰ ॥ 408 ।। 
ਪੁੰਨ ਬਿਧੀਏ ਐਸੇ ਕਹਾ ਅਰਧ ਰਾਂਤ ਜਬ ਹੌਇ । 
ਤਬੋ ਖੋਜ ਯਹ ਭਾਸ ਹੈ ਮਿਥਯਾ ਨ ਮਾਨੋ ਕੋਇ ॥ 409 ।। 
ਚੌਪਈ _. 
ਕਹਾ ਸ਼ਾਹਿ ਤਾਮੈ ਬਡ ਦੇਰੀ । ਭਾਖੋਂ ਖੋਜ ਅਬੌ ਤੁਮ ਹੇਰੀ। 
ਬਿਧੀਏ ਕਹਾ ਰੌਨ ਅਬ ਪਾਉ!” । ਭਾਖਉ” ਖੋਜ ਨ ਬਿਲਮ ਲਗਾਉ” ॥ 410 ॥ 
ਸ਼ਾਹੋਵਾਚ ॥ ਢੋਹਰਾ ।। 
ਅਸ੍ਰੋ ਹਮ ਪਾਵਹਿ ਨਿਸਾ ਸਵਾ ਲਾਖ ਦੇਹਿ ਡੋਹਿ । 
ਕਹਿ ਬਿਧੀਆ ਚਿਠੀ ਲਿਖੋ ਅੰਰ ਮਾਨ ਬਚ ਮੌਹਿ । 411 ॥ 
ਪਾਤਸ਼ਾਹਿ ਚਿਠੀ ਦਈ ਬਿਧੀਏ ਕਹਾ ਸਨਾਇ । 
ਫੋਰ ਸਿਪਾਹੀ ਨਗਰ ਮੈ ਗ੍ਰਿਹ ਮਹਿ ਸਕਲ ਸਵਾਇ ।। 412 ॥ 
ਚੌਪਈ 
ਪੁਰ ਬਾਹਰ ਜਾਵੈ ਨਹਿੰ ਕੋਈ । ਮਾਰੋ ਕੁਲਫ ਸ਼ਹਿਰ ਦਰ ਜੋਈ ॥ 
ਪਾਤਸ਼ਾਹਿ ਨਿਜ ਦਾਸ ਪਠਾਇ । ਮਾਰ ਕਲਫ' ਸਭ ਹੀ ਦਰ ਆਇ' ।। 413। 
ਬਿਧੀਏ ਸਭ ਕਲੀਦ ਸੈਭਾਰੀ ॥ ਪਾਤਸ਼ਾਹ ਸਿਉ” ਬੈਨ ਉਚਾਰੀ । 
ਜਹਿ ਹੈ ਹਿਰਿਯੋ ਬੈਠ ਜਹਿੰ ਠੌਰਾ । ਬੈਠੇ ਤਹਾਂ ਮਾਨ ਬਚ ਮੌਰਾ । 414 ॥ 
ਦਹਰ' 
ਸੋਮਨ ਬਾਰੀ ਜਾਇਕੇ ਬਾਦਸ਼ਾਹਿ ਬੌਠਾਇ । 
ਬਿਧੀਏ ਮਾਰਿਓ ਕੁਲਫ ਦਰ ਜੇਬ ਕਲੀਦੀ ਪਾਇ ॥ 415 ॥ 


€. “ਅ ਪੋਥੀ ਸੁਭ ਬੰਦ,ਕਰਾਇ 


ਅਧਿਅਮਇ ਉਨ੍ਹਵਾਂ 727 


ਚੌਪਈ 
ਸੋਧੇ ਖਾਂ ਸਬ ਨਿਜ ਨਿਜ ਧਾਂਮ । ਕੁਲਫ ਮਾਰ ਜਨ ਭਏ ਮੁਕਾਮ । 
ਮਾਨ ਸ਼ਾਹ ਡਰ ਬੋਲ ਨ ਬੈਨਾ । ਬੈਠਤ ਭਏ ਨਿਜੈ ਨਿਜ ਐਨਾ ॥ 416 ॥ 
ਇਤਨੇ ਮਾਝ ਨਿਸਾ ਤਬ ਆਈ । ਅਥਯੋੌ ਸੂਰਾਂ ਬਚ ਸ਼ਾਹ ਅਲਾਈ । 
ਬਿਧੀ ਚੋਦ ਹੈ ਖੋਜ ਨਿਕਾਰੋ । ਦੇਰ ਕੌਨ ਹਿਤ ਅਬ ਤੁਮ ਧਾਰ 1 417॥ 
ਦਹਰਾ 
ਹਾਥ ਜੋਰ ਬਿਧੀਏ ਕਹਾ ਕੀਜੈ ਸ਼ਾਹ ਦਵਾਇ । 
ਮੌਰੇ ਮਨ ਇਹ ਇਛ ਹੈ ਦੌਨੇ ਅਸ੍ਹ ਮਿਲਾਇ ॥ 418 ।। 
__ ਚੌਪਈ 
ਪਾਤਿਸ਼ਾਹ ਏ ਬਾਤ ਬਿਚਾਰੀ । ਏ ਭਲ ਮਾਂਗਤ ਹੋਇ ਸੁਧਾਰੀ । 
ਬਿਧੀਏ ਕਹਾ ਨਿਸਾ ਅਹਿ ਕੀਨੀ । ਸੁਨੋ ਸ਼ਾਹ ਹਮ ਨੈਨੀ! ਚੀਨੀ । 419 ॥ 
ਕਰੋ ਸੈਨ ਕਛੁ ਖੋਜ ਨਿਕਾਰਉ । ਤਬ ਤੋਂ ਕਉ ਹਉ ਪ੍ਰਗਟ ਉਚਾਰਓ । 
ਬਿਧੀ ਚੋਦ ਕੀਨੇ ਕਛੁ ਸੋਨਾ ! ਧਾਰ ਰਿਦੋ ਸੀ ਸਤਿਗੁਰ ਐਨਾ ।। 420 ॥ 
ਰ ਦੋਹਰਾ 
ਦੌਇ ਜਾਮ ਨਿਸ ਜਬ ਗਈ ਬਿਧੀਏ ਬੈਨ? ਉਚਾਰ । ਰ 
ਜਾਗ ਸ਼ਾਹਿ ਕਹਾ ਨੀ'ਦ ਹੈ ਜਿਹ ਦੁਖ ਵਿਰਹਿ ਅਪਾਰ । 421॥ 
ਚੌਪਈ 
ਬਿਧੀਏ ਕਹਾ ਕੂਕ ਸੁਨ ਲੀਜੈ । ਪਾਛੋ ਦੌਸ ਨ ਹਮ ਕਉ ਦੀਜੈ । 
ਖੋਜ ਨਿਕਾਸਨ ਕਾਮ ਹਮਾਰਾ । ਪਾਛੈ ਤਮ ਸਿਉ ਬਚਨ ਉਚਾਰਾ ॥ 422॥ 
ਹਉਂ ਅਬ ਦੇਖਾ ਖੌਜ ਬਨਾਇ । ਜਹਾ ਅਸਪ£ ਲੈ ਚੋਰ ਸਿਧਾਇ । 
_ ਕਹਾ ਸ਼ਾਹਿ ਸੌਧੇ ਕੇ ਬੈਨਾ । ਨਿਕਸਿਯੋ ਖੌਜ ਸੁਨੋ ਧਰ ਚੈਨਾ । 4223 ।। 
ਬਿਧੀਚਦ ਵਾਚ ਦੋਹਰਾ 
ਸੁਨੋ ਸ਼ਾਹ ਬਚ ਸਤਿ ਏ [ਅਸ੍ਹ[! ਚੋਰ ਮੁਹਿ ਜਾਨ ॥ 
ਹੁਇ ਘਾਈ ਪਾਛੋ ਲੀਓ ਖੌਜੀ ਬਨ ਅਬ ਮਾਨ ॥ 424॥ 
ਚੌਪਈ 
- ਸੁਨੋ ਚੌਰ ਇਹੁ ਅਸ੍ਹ ਤੁਮਾਰਾ । ਭਾਈ ਰੂਪਾ ਨਗਰ ਅਪਾਰਾ । 
ਹਰਿ ਗੋਵਿੰਦ ਗੁਰ ਤਹਾਂ ਮੁਰਾਰਾ । ਮਾਲਵੇ ਮਧ ਸਨੋ ਨਿਰਧਾਰਾ । 425 ॥ 
ਅਵਲ ਘੋੜਾ ਤਿਹ ਢਿਗ ਜਾਨੋਂ । ਤਾਂਹਿ ਚੋਰ ਮੌਕਉ ਪਹਿਚਾਨੋ । 
ਹੋਇ ਖੌਜੀ ਇਹ ਘੋੜਾ ਲੀਨੇ । ਡਾਰ ਜੀਨ ਤੁਮ ਮੌਕਉ ਦੀਨੋ । 426 ॥ 


ਦ ਪੰਥੀ ਦਿਨਪਤਿ “ਅ ਪੋਥੀ ਆਂਖਿਨ £ਅ ਪੋਥੀ ਬਚਨ “ਐ ਤੇ ਏ ਪੁੰਥੀ ਅਸ “ਅ ਧੌਥੀ ਵਿਚੋਂ” 


728 


ਗੁਰ ਬਿਲਾਸ ਪਾਤਸ਼'ਹੀ ੬ 


ਦੋਹਰਾ 
ਔਰ ਬਾਤ ਮੇਰੀ ਸੁਨੋ ਚੌਰੀ ਲੀਓ ਨ ਕੌਇ । 
ਮਮ ਲਹਿਣੇ ਮਹਿ ਹੈ ਲਏ ਗਿਣ ਲੇਖਾ ਮਮ ਜੋਇ ।। 427 ॥ 
ਚੌਪਈ 
ਹਜਾਰ ਬਤੀਸ ਨੌਕਰੀ ਕੇਰੇ । ਅਰ ਪਰਾਣ ਬਖਸ਼ ਤੁਮ ਹਰੇ । 
ਪਾਂਚ ਹਜ਼ਾਰ ਮਿਜਮਾਨੀ ਜਾਨੋ । ਅੰਬਰ ਏਕ ਲਾਖ ਪਹਿਚਾਨੋ । 428 ॥ 
ਚਾਰ ਲਾਖ ਹੈ ਖੌਜ ਨਿਕਾਰੇ । ਸਵਾ ਲਾਖ ਅਹਿ ਨਿਸਾ ਸਵਾਰੇ । 
ਸਾਢੇ ਛੋ ਲਾਖ ਬਢ ਹੋਈ । ਹੈ ਬਿਬ ਜੀਨ ਪਾਂਚ ਕੌ ਜੋਈ ।। 429 ॥ 
ਦੋਹਰਾ 
ਪਾਂਚ ਲਾਖ ਪਹੁਚੇਂ ਹਮੇ ਜੀਨ ਅਸਰ ਜੁਤ ਆਨ । 
ਡੇਢ ਲਾਖ ਉਪਰ ਰਹੇਂ ਤੋ ਪਹਿ ਮੌਰ ਅਮਾਨ ॥ 430 ॥ 
ਚੌਪਈ 
ਹੋਇ ਅਰਿਣੀ ਈਹਾਂ ਜੇ ਦੀਜੇ । ਨਹਿ ਦਰਗਾਹ ਜਾਹਿ ਹਮ ਲੀਜੈ । 
ਅਸ ਕਹ ਸੀ ਗੁਰ ਕੀਓ ਧਿਆਨਾ । ਮਾਨ ਕੜਾਹ ਪਾਂਚ ਹਰਖਾਨਾ ॥ 431 ॥ 
ਕਰ ਅਰਦਾਸ ਬੌਦਨਾ ਧਾਰ । ਬਿਧੀਆ ਤਤ ਛਿੰਨ ਭਯੋ ਸਵਾਰ । 
ਕਹਾ ਸ਼ਾਹਿ ਸੋਧਾ ਗਹਿ ਲੀਜੈ । ਇਹੀ ਚੌਰ ਤੁਮ ਜਾਨ ਨ ਦੀਜੈ ॥ 232॥ 
ਦੋਹਰਾ 
ਕਹਿ ਸੋਧਾ ਤਾਲਾ ਦੀਓ ਵਸਿ ਨਹਿ ਮੌਰ ਚਲਾਇ । 


ਰਾਵੀ ਮਾਹਿ ਕਜੀਆਂ ਡਾਰੀ ਬਿਧੀਏ ਕਹਾ ਸੁਨਾਇ । 4330 


ਚੌਪਈ 

ਸੀਘਰ ਮਿਲਨ ਚਾਹਿ ਜਿਹੇ ਹੋਈ । ਕਾਢ ਕਲੀਦ ਯਾਹਿ ਤੇ ਸੋਈ । 

ਅਸ ਕਹਿ ਘੋੜਾ ਤੁਰਤ ਟਪਾਯੋ । ਰਾਵੀ ਜਲ ਥਲ ਸਮ ਨਿਕਸਾਯੋ ।। 434।। 

ਚਲਤ ਪੌਥ ਗੁਰ ਬਾਣੀ ਗਾਵੈ । ਧੰਨ ਧੈਨ ਸਰੀ ਗੁਰਹਿ ਅਲਾਵੈ । 

ਘਰੀ ਦੋਇ ਦਿਨ ਜਬੈ ਰਹਾਯੋਂ । ਭਾਈ ਰੂਪਾ ਲਾਂਘਤਿ ਆਯੋ ।। 435 ॥ 
ਦੋਹਰਾ 

ਕਾਂਗੜ ਮਾਹਿ ਸ੍ਰੀ ਗੁਰ ਸਨੇ ਉਤਰ ਅਸ ਤਬ ਆਇ । 

ਗਹੀ ਬਾਗ ਨਿਜ ਹਾਥ ਮਹਿ ਪ੍ਰੰਮ! ਨ ਰਿਦੈ ਸਮਾਇ ॥ 436 ॥ 
ਚੌਪਈ 

ਆਗੇ ਗੁਰ ਕੀਓ ਪਿਆਨ । ਬੈਠ ਸਾਹਿਬ ਲਾਇ ਦੀਵਾਨ । 

ਰਗ ਜ਼ੈਗ ਹੋਵਤ ਹੈ ਭਾਰੀ । ਜਹਿੰ ਦਰਸ਼ਨ ਫਲ ਪਯੇ ਚਾਰੀ ।। 437 ॥ 


/ਅ ਤੋਂ ਦ ਪੋਥੀ ਇਮ “ ਪੌਥੀ ਪ੍ਰੀਤ 


ਅਧਿਆਇ ਉਨ੍ਹੀਵਾਂ 729 


ਬਿਧੀ ਚੰਦ ਕਉ ਆਵਤ ਦੇਖਾ । ਅਸ੍ਰੱ ਯੁਤਿ ਧਰ ਹਰਖ ਅਲੌਖਾ । 
ਉਠੇ ਅਗ ਹੁਇ ਆਨੰਦ ਪਾਇ । ਦੌਰ ਬਿਧੀ ਗੁਰ ਪਗ ਲਪਟਾਇ ।। 438 ॥ 
ਦੋਹਰਾ 
ਪਦ ਪੰਕਜ ਦੁਇ ਹਾਥ ਮੈ ਸ੍ਰੀ ਗੁਰ ਲੀਓ ਉਠਾਇ । 
ਬਿਧੀ ਚੋਦ ਨਿਜ ਅੰਕ ਸਿਉ ਸਤਿਗੁਰ ਲੀਓ ਲਗਾਇ । 439 ॥ 
ਸਵੇਯਾ 
ਭਾਵ ਇਹੈ ਕਾਬਿ ਜਾਨ ਲੀਓ ਤਬ ਏਕ ਹੀ ਰੂਪ ਦਈ ਦ੍ਰਿਸ਼ਟਾਏ । 
ਮਨੋ ਆਤਮ ਸੌ ਪ੍ਰਮਾਤਮ ਭੇਦ ਬਿਹਾਇ ਮਿਲੋਂ ਅਤਿ ਹੀ ਹਰਖਾਏ । 
ਪ੍ਰੰਮ ਸਯਾਨ ਤਜੈ ਸਗਰੀ ਪਿਖ ਰਾਮ ਹਨੂੰ ਜਸ ਅੰਕ ਧਰਾਏ । 
ਤੋਹਿ ਰਿਣੀ ਗੁਰ ਬੈਨ ਕਹੈ ਉਪਕਾਰ ਕੀਓ ਪਰ ਮੌਹਿ ਮਹਾਏ । 440 ।। 
ਦੋਹਰਾ 
ਬਿਧੀ ਚੰਦ ਜੌ ਇਛ ਤੌ” ਮਾਂਗੇ ਸੋ ਇਹੁ ਵਾਰ । 
ਕਹ ਬਿਧੀਆ ਤੁਮਰੀ ਮਯਾ ਇਛ ਪ੍ਰਰ ਕਰਤਾਰ । 441 ॥ 
ਚੌਪਈ 
ਤੈ ਦਰਸ਼ਨ ਸਭ ਇਛ ਬਿਹਾਈ । ਜਗ ਮੈ ਚਾਹ ਬਡੀ ਦੁਖ ਦਾਈ । 
ਏ ਸੁਨਿ ਸੀ ਗੁਰ ਆਨੰਦ ਪਾਯੋ । ਬਹੁਰ ਤਾਂਹਿ ਨਿਜ ਅੰਕ ਲਗਾਯੋ ।। 442 ॥ 
ਦੌਹਰਾ 
ਰਾਇ ਜੌਧ ਬਿਧੀਆ ਮਿਲੋਂ ਜੇਠਾ ਬਹੁਰ ਮਿਲਾਇ । 
ਕਸਲ ਪੂਛ ਮਿਲ ਪ੍ਰਮ ਸਿਉ ਆਨੰਦ ਕੁਸਲ ਅਲਾਇ ।। 443 ॥ 
ਜਰੀ ਗੁਰ ਦੋਨੇ ਅਸ੍ਹ ਦਿਖ ਬਡ ਸੁਖ ਅਸ੍ਰੋ ਪਾਇ । 
ਤਬ ਬੂਝੀ ਗਾਥਾ ਗੁਰੂ ਦੁਤੀ ਕੌਸ ਹੈ ਪਾਇ ॥ 444 ।। 
ਬਿਧੀਆਉਬਾਚ !। ਚੌਪਈ ।। 
ਤਮ ਸਭ ਜਾਨਤ ਹੋਇ ਅਜਾਨ । ਪੂੂੁਛਤ ਹੋ ਗੁਰ ਮਯਾ$ ਨਿਧਾਨ । 
ਤਛ ਜੀਵ ਹਉ” ਅਗਰ ਤਮਾਰੈ । ਕਰਹੁ ਛਿਮਾਇ ਧਾਰ ਸੁਖ ਧਾਰੇ । 445 ॥ 
ਦੋਹਰਾ 
ਚੋਰੀ ਲੀਏ ਨ ਅਸਪ ਹਮ ਨਿਜ ਬਲ ਲਹਿਣੇ ਲਾਇ । 
ਡੇਢ ਲਾਖ ਬਾਕੀ ਰਹਾ ਆਯੋ ਤਾਂਹਿ ਸੁਨਾਇ ॥ 446 ॥ 
ਚੌਪਈ 
ਨਿਜ ਗਾਥਾ ਕਹਿ ਸਕਲ ਸੁਨਾਈ । ਘਾਹੀ ਖੌਜੀ ਜਿੰਹ ਬਿਧਿ ਭਾਈ । 
ਐਸੇ ਕਹਿ ਗੁਰ ਚਰਨਨ ਪਰਾ । ਤਬ ਸਤਿਗੁਰ ਮਨ ਆਨੌਦ ਧਰਾ ॥ 4471 


12 ਪੋਥ) ਭਗ “ਏ ਪੌਥ] ਤੋਂ) % ਪੌਥੀ ਪ੍ਰੀਤਿ “£ ਪੌਥੀ ਬਹ੍ਰ੍‌ “ਅ ਪੌਥੀ ਕ੍ਰਿਪਾ 


1 


730 


ਗੁਰ ਬਿਲਾਸ ੫ਚ੩ਸ਼ਾਂਹੀ ੬ 


ਬਿਧੀਏ ਕਰੀ ਮੰਨਨ ਥੀ ਜੋਈ । ਕੜਾਹਾਂ ਕਰਾਯੋ ਤਤ ਛਿਨ ਸੋਈ । 

ਦਯਾਸਿੰਧ ਬਹੁਰੋ ਫੁਰਮਾਯੋ । ਏਕ ਸਹਸ ਕੜਾਹ ਕਰਾਯੋ । 448 ।। 
ਦੌਹਰ” 

ਨਗਰ ਲੌਕ ਚਲ ਦੂਰ ਤੇ ਆਵਤ ਗੁਰ ਨਿਕਟਾਇ । 

ਲੈ ਕੜਾਹ ਦਰਸ਼ਨ ਕਰਹਿੰ ਜਾਤ ਗੁਰੂ ਗੁਨ ਗਾਇ ॥ 449 ॥ 

ਦਯਾਸਿਧ ਆਨੰਦ ਯੁਤ ਤਬ ਬਿਧੀਆ ਕਹ ਬੈਨ । 

ਹੇ ਪ੍ਰਭ ਆਵਤ ਹੈ ਅਰੀ ਕਰੋ ਜਤਨ ਹਤ ਐਨ । 450 ॥ 

ਜਬੈ ਜੁਧ ਤੁਮਰਾ ਪਰੈ ਲਰੌ" ਕਾਹਿ ਕੀ ਓਟ । 

ਕਠਿਨ ਜੁਧ ਕੇ ਥਾਨ ਕੌ ਇਕੇ ਕਠਿਨ ਕੌ ਕੋਟ ॥ 451।। 

ਜੋਧਰਾਇਓਵਾਚ ।। ਚੌਪਈ ॥ 

ਹੈ ਗੁਰ ਕਿਲਾ ਕਠਿਨ ਨਹ ਕੋਈ । ਕਾਹੁੰ ਕੇ ਸੰਗਿ ਜਤਨ ਧਰੋਈ । 

ਅਧਿਕ ਉਜਾੜ ਆਬ ਜਹਿੰ ਹੇਰਾ । ਕਰਤ ਮੁਕਾਮ ਆਬ ਸਿਉ ਘੇਤਾ ॥ 452॥ 

ਹੋਇ ਤ੍ਰਿਖਾਤਰ ਭਾਜਤ ਬੈਰੀ । ਲੇਤ ਲੂਟ ਹਮ ਤਜ ਤਿੰਹ ਦੇਰੀ । 

ਸ੍ਰ ਗੁਰ ਕਹਾ ਠੱਰ ਅਸ ਕੋਈ । ਮੋਕਉ ਕਹੋ ਬਿਲਮ! ਤਜ ਸੋਈ ।। 453 ॥ 
ਦੰਹਰ” 

ਰਾਇ ਜੌਧ ਬਹੁਰੋ ਕਹਾ ਲਰਹਹਿਂ ਮਧ ਮਰਾਝ । 

ਬਹੁ ਉਜਾੜ ਮਧ ਨੀਰ ਹੈ ਸੁਨਹੁ ਗਰੀਬ ਨਿਵਾਜ । 454 ॥ 
ਚੌਪਈ 

ਇਹ ਤੇ ਕੋਸ ਦਿਸਾ ਪਹਿਚਾਨੋ । ਅਤਿ ਸੁਦਰ ਵਹੁ ਜਾਨ ਟਿਕਾਨੋ । 

ਨਿਸਾ ਜਾਮ ਦੁਇ ਬਾਤਨ ਗਈ । ਕਛ ਕੁ ਕਾਲ ਨਿੰਦਾ ਮ੍ਰਿਗ ਲਹੀ ॥ 455 ॥ 
ਦੋਹਰਾ 

ਰਾਇ ਜੋਧ ਸੈਨਾ ਲਈ ਅਪਨੀ ਏਕ ਹਜਾਰ । 

ਸਹਸ ਤੀਨ ਸ੍ਰੀ ਗੁਰੂ ਜੀ ਤਤ ਛਿਨ ਭਏ ਤਿਆਰ ॥ 456 ॥ 
ਚੌਪਈ 

ਬਿਧੀਆ ਅਸ੍ਰ ਸੁਹੇਲਾ ਲਯਾਯੋਂ । ਤਹਿੰ ਉਪਰ ਅਤਿ ਜੀਨ ਸੁ ਪਾਯੋ” । 

ਸਾਜ ਅਸਵ ਲਯਾਏ ਤਿੰਹ ਵਾਰਾ ! ਕਰ ਬੰਦਨ ਗੁਰ ਭਏ ਸਵਾਰਾ ।। 457।। 

ਅਰਧ ਜਾਮ ਨਿਸ ਜਬੈ ਰਹਾਈ । ਕੌਤਲ ਅਧਿਕ ਜਾਹਿ ਢੌਰਾਈ । 

ਜਾਨ ਭਾਈ ਤਾ ਮੈ ਅਸ੍ਹ ਰਾਜੈ । ਹੈਸਨ ਮੈ ਖਗ ਰਾਜ ਬਿਰਾਜੈ ॥ 458 ॥ 
ਦੌਹਰ” 

ਬਿਧੀਆ ਜੇਠਾ ਹੈ ਚੜੇ ਲੀਨ ਸੈਨ ਸੁਖ ਪਾਇ। 

ਹੈ ਸਵਾਰ ਸੋਹਤ ਗੁਰੂ ਦਾਸ ਕਵੀ ਬਲਿ ਜਾਇ ॥ 459 ॥ 


ਅ ਪੌਥੀ ਪ੍ਰਸਾਦ _“ਐ ਪੌਥੀ ਬਿਲੰਬ _ਏ ਪੋਥੀ ਸੁਹਾਯੋ 


ਅਧਿਆਇ ਉਨ੍ਹ]ਵਾਂ 731 


ਬਹੁ ਉਪਮਾ ਗੁਰ ਅਸਵ ਕੀ ਕੌਸੇ ਕਹਹੂੰ ਅਪਾਰ । 
ਹਰ ਬਾਹਨ ਲਾਜਤ ਰਿਦੈ ਮਨ ਤੇ ਬੇਗ ਸੁਧਾਰ ॥ 460 ॥ 
ਚੌਪਈ 
ਕਰਤ ਨਿਰਤ ਜਲ ਥਲ ਇਕ ਜਾਨੈ । ਮਨ ਸਾਰਤ ਹੈ ਤੁਰਤ ਪਛਾਨੈ । 
ਕਰਤ ਬਿਚਾਰ ਜੁਧ ਹਿਤ ਸਵਾਮੀ । ਅਰਧ ਜਾਮ ਦਿਨ ਚੜਿਯੌ ਸੁ ਜਾਮੀ ।।461/। 
ਰਾਇ ਜੋਧ ਅਸ ਬੈਨ ਅਲਾਯੋ । ਵਹੁ ਮਰਾਝ ਲਹਿ ਰਾਵ ਸੁਭਾਯੋ । 
ਉਜਾੜ ਗਿਰਦ ਯਾਂਕੇ ਹੈ ਭਾਗੀ । ਕਾਚੋ ਤਾਲ ਭਰਾ ਅਤਿ ਬਾਰੀ । 462 ॥ 
ਦੋਹਰਾ 
ਸੌਨੋ ਸਤ ਸੂਦਨ ਕਹੀ ਗੁਰ ਕੀ ਕਥਾ” ਸੁਧਾਰ । 
ਤੁਰਕ ਗਾਥ ਆਗੇ ਸੁਨੋ ਜਿਹ ਬਿਧ ਕਰੀ ਪੁਕਾਰ ॥ 263 ॥ 
ਚੌਪਈ] 
ਜਬ ਬਿਧੀਆ ਲੈ ਅਸਪ” ਸਿਧਾਯੋਂ । ਪਾਛੇ ਸ਼ਾਹਿ ਬਡੋ ਦਖ ਪਾਯੋ । 
ਕੂਕ ਕਰੀ ਸਬਿ ਤਾਹਿ ਪੁਕਾਰੇ । ਮਾਨੋ ਪਿੰਜਰੇ ਮਾਹਿ ਸੁ ਡਾਰੇ ॥। 464॥ 
ਔਰ ਭਾਵ ਕਵਿ ਕਹਤ ਕਲਲੈ । ਰਾਖੋ ਕ੍ਰਿਖੀ ਮਨੈ ਪਰ ਓਲੋ । 
ਪਾਤਿਸ਼ਾਹ ਅਤਿਸੈ ਰਿਸ ਪਾਵੈ । ਅਧਰ ਪੀਰ ਵਸ ਨਾਹਿ ਚਲਾਵੈ 1 465 ॥ 
ਦੋਹਰਾ 
ਸੋਧਾ ਤਾਕ ਕਉ ਫੇਰ ਕੌ ਨਿਕਸਯੋ ਅਤਿ ਬਲ ਲਾਇ । 
ਤਾਲੇ ਤਰੇ ਸਭਨ ਕੇ ਮਾਂਨਹੁ ਬਦਿ ਛੁਰਾਇ” ।। 466 ॥ 
ਚੌਪਈ 
ਸੋਮਨ ਕਾ ਫੋਰਿਓ ਤਬ ਤਾਲਾ । ਦੇਖਿਓ ਭੀਤਰ ਸ਼ਾਹਿ ਬਿਹਾਲਾ । 
ਸੰਧੇ ਤਤ ਛਿਨ ਦਾਸ ਪਠਾਏ । ਤਾਲੋਂ ਸ਼ਹਿਰ ਸਭੇਂ ਮੁਕਤਾਏ ।। 467।। 
ਕਿਨ ਕੌ ਦੀਨੀ ਆਗ ਲਗਾਇ। ਕੋਊ ਢਾਹਿ ਦਰ ਬਾਹਰ ਆਇ । 
ਭਯੋਂ ਅਚੰਭਾ ਪੁਰ ਮਹਿ ਭਾਰੀ । ਅਸ ਕੌਤਕ ਨਹਿ ਅਗ ਨਿਹਾਰੀ । 468 ॥ 
ਦੋਹਰਾ 
ਇਹ ਬਿਧਿ ਨਿਸਾ ਬਿਹਾਇ ਸਭ ਭੌਰ ਭਯੋ ਰਵਿ ਆਇ । 
ਦਿਵਾਨ ਦਫਤਰੀ ਸਭ ਅਏ ਪਾਤਿਸ਼ਾਹ ਨਿਕਟਾਇ ।। 469॥ 
ਸਵੰਯਾ 
ਖਾਨ ਵਜੀਰ ਆਯੋ ਧਰ ਧੀਰ ਮੁਸਾਹਿਬ ਅੰਰ ਸਭੋ ਚਲ ਆਏ । 
ਸਾਹਿ ਬਿਹਾਲ ਭਯੋ ਤਬ ਹੀ ਰਿਸ ਪਾਇਕੋ ਬੈਨ ਕਹੈ ਇਹ ਭਾਏ । 


“ਅ ਤੋਂ ਏ ਪੋਥੀ,ਗਾਥ 5% ਪੰਥੀ] ਅਜ੍ਰ $ਏ ਪੌਥੀ ਛਡਾਇ 


ਹੀਣ 


ਗੁਰ ਬਿਲਾਸ ਪਾਤਸ਼ਾਹ ੬ 


ਦੇਖਤ ਤੋਹਿ ਗਯੋ ਅਸ੍ਹ ਰੇ ਫਿਰ ਭਾਖ ਸਭੇ ਤੁਮ ਆਪ ਗਵਾਏ । 

ਅਵਲ ਚੌਰ ਕੌ ਅਸਵ ਲੀਓ ਬਿਬ ਜੀਨ ਡਰਾਇ ਤਿਨੈ ਤੁਮ ਦਾਏ ॥ 470 ॥ 

ਸ਼ਾਹਿ ਸੋ ਔਰ ਕਹੀ ਬਤੀਆ ਹਮ ਚੋਰ ਨਹੀ' ਅਸ੍ਹ ਨੈਨ ਨਿਹਾਰਾ । 

ਅਸ੍ਰ ਲੀਏ ਬਿਬ ਜੀਨ ਸਮੇਤ ਰਿਣੀ ਕਰਕੈ ਨਿਜ ਪੰਥ ਪਧਾਰਾ । 

ਦੇਰ ਤਿਆਗ ਚਲੰ ਅਬ ਹੀ ਨਿਜ ਹਾਥ ਹਨੋਂ ਫਰਕੈ ਅਸ ਧਾਰਾ । 

ਮੋਹਿ ਅਰੀ ਗੁਰੂ ਚੌਰ ਬਡੋ ਸਭ ਸੈਨ ਚਲੈ ਜਿਤਨੀ ਇਹੁ ਵਾਰਾ ।। 471 ॥ 
ਦੌਹਰਾ 

ਸ਼ਾਹਿਜਹਾਂ” ਕੀਨਾ ਤਬੈ ਕੰਧ ਅਧਿਕ ਖ੍ੁਨਜਾਇ । 

ਹੋਇ ਤਯਾਰ ਚਾਹਤ ਚਲਾ ਦਿਖ ਵਜੀਰ ਬਿਸਮਾਇ ।। 472 ॥ 
ਚੰਪਈ 

ਖਾ ਵਜੀਰ ਇਹ ਬਾਤ ਵਿਚਾਰੀ । ਇਹ ਕੇ ਹਮਹੂੰ ਹੈ“ ਸੁਖਧਾਰੀ । 

ਜੋ ਕਰ ਪਿਆਨ ਗੁਰੂ ਪਰ ਜਾਵਹਿ । ਨਿਸਚੈ ਜੀਤ ਨ ਤਿੰਹ ਤੇ ਪਾਵਹਿ ॥ 473 ॥ 

ਜਾਤੇ ਸ਼ਾਹਿ ਆਪ ਨਹਿ ਜਾਈ । ਕਰਉ” ਜਤਨ ਕੋ ਬਯੌਤ ਬਨਾਈ । 

ਐਸੇ ਮਨ ਮੈ ਕੀਨ ਵਿਚਾਰਾ । ਖਾਂ ਵਜੀਰ ਅਸ ਮੁਖਹੁ ਉਚਾਰਾ । 474 ॥ 
ਦੋਹਰਾ 

ਸੁਨੋ ਸ਼ਾਹਿ ਬਿਨਤੀ ਕਰਉ” ਤੁਮ ਕਤ ਹੌਤ ਤਯਾਰ । 

ਅਲਪ ਗੁਰੂ ਕੀ ਸੋਨ ਹੈ ਨਹਿ ਕੋਉ ਕਿਲਾ ਨਿਹਾਰ । 475 ॥ 

ਹੌਵਤ ਸੋਨ ਨ ਜਾਇ ਤਮ ਕਾਬਲ ਬਲੀ ਸੁ ਬੀਰ । 

ਦੀਜੈ ਆਇਸ! ਪਿਆਨ ਕਰ ਸੁਨ ਬਚ ਐਸ ਵਜ਼ੀਰ ।1 476 ॥ 

ਨਗਰ ਤੇਗ ਬੀੜਾ ਰਖਾ ਪਾਤਿਸ਼ਾਹ ਕਹਿ ਐਸ । 

ਸੂਰਬੀਰ ਮਮ ਮੀਤ ਸੌ ਯਾਹ ਲਏ ਕਰ ਨੈਸ ॥ 477॥ 
ਸਵੇਯਾ 

ਅਸ ਸੁਨਾਇ ਰਿਸਾਇ ਕਹਿਯੋਂ ਉਠ ਠਾਢ ਭਯੋ ਮਨ ਮੈ ਖੁਨਸਾਈ । 

ਬੇਗ ਲਲਾ” ਕਹਿ ਨਾਮ ਤਿਸੈ ਜਗ ਕਾਬਲ ਜਾਨ ਤਿਸੈ ਠਕਰਾਈ । 

ਬੀੜਾ ਉਠਾਇ ਸੁ ਚਾਇ ਲੀਓ ਅਸ ਸ਼ਾਹ ਸਿਉ ਬੈਨ ਕਹੇ ਬਲ ਪਾਈ । 

ਸੈਨ ਹਤੋ" ਗੁਰ ਕੀ ਸਗਰੀ ਤਿੰਹ ਬਾਂਧ ਕੈ ਅਸ੍ਹ ਸਮੇਤ ਲਿਆਈ । 478 ॥ 
ਦੋਹਰਾ 

ਸਿਰੋਪਾਇ ਤਾਂਕੌ ਦੀਓ ਸੁਨਤ ਸ਼ਾਹਿ ਹਰਖਾਇ । 

ਕਹਾ ਬੇਗ ਜਾਵੇ ਬਲੀ ਅਤਿ ਨਾ ਕਰੀ ਪਰਾਇ ॥ 479 ।। 


“ਅ ਪੌਥੀ ਪਾਤਿਸਾਹਿ _%% ਪੌੌਥੀ ਆਗਯਾ _“ਦ ਪੋਥੀ ਲਲਾਬੋਗ 


ਅਧਿਆਇ ਉਨ੍ਹੀਵਾਂ 733 


_ਚੌਪਈ 
ਚਾਰ ਬੀਰ ਤਿੰਹ ਸੋਗ ਉਠਾਏ । ਕੌਬਰ ਬੋਗ ਭਾਂਤ ਤਹਿ ਭਾਏ । 
ਦੁਇ ਸੁਤ ਕਾਸਮ ਸਮਸ ਮਾਨੋ । ਕਾਬਲ ਬੇਗ ਭਾਨਜਾ ਜਾਂਨੋ ॥ 480 ॥ 
ਦੋਹਰਾ 
ਲਲਾ ਬੇਗ ਸਿਰਦਾਰ ਤਹਿ ਚਲੋਂ ਦਲੰ ਲੈ ਜਾਨ । 
ਪੰਦਰ ਬੀਸ ਸਹਸ੍ਰ ਤਬ ਬਜੇ ਨਗਾਰੇ ਆਨ ॥ 481।। 
ਬਹੁਰ ਸਾਹ ਐਸੇ ਕਹਾ ਮਗ ਮੈ ਦੇਰ ਨ ਲਾਇ । 
ਗੁਰੂ ਸੈਨ ਹਤਿ ਪਕਰ ਤਹਿ ਹੈ ਜੁਤ ਮਮ ਢਿਗ ਲਿਆਇ ।। 482।। 
ਚੌਪਈ 
_ ਸੁਨਤਿ ਔਸ ਰਿਸ ਸਿਉ” ਕਰਿ ਪਿਆਨਾ । ਬਕੈ ਮਾਰ ਕਰ ਮਦਰਾ ਪਾਨਾ । 
ਰਹਾ ਜਾਮ ਦਿਨ ਜਬੈ ਪਧਾਰੇ । ਪੀ ਮਦਰਾ ਹੋਏ ਮਤਵਾਰੇ ॥ 483 ।। 
ਅਰਧ ਨਿਸਾ ਚਲ ਉਤਰੇ ਪਾਪੀ । ਸ੍ਰਮਤ ਨੀਦ ਦਿਗ ਸਭ ਕੇ ਬਯਾਪੀ । 
ਭਰ ਹੋਤ ਚਾਲੀ ਇਮ ਸੈਨਾ । ਮਾਨਹੁ ਆਪ ਚਲੀ ਜਮ ਐਨਾ ।। 484। 
ਦੁਹਰਾ 
ਭਾਈ ਰੂਪਾ ਲਾਂਘ ਕੇ ਡੇਰਾ ਕੀਨਿ ਬਨਾਇ । 
ਏਕ ਦੂਤ ਆਗੇ ਪਠਾ ਦੇਖ ਗੁਰੂ ਬਿਧਿ ਆਇ । 485 ॥ 
ਰਸਾਵਲ ਛਦ 4 
ਗਯੋਂ ਦੂਤ ਧਾਈ । ਦਿਖ ਕੀ ਸੁ ਜਾਈ । 
ਗੁਰੂ ਸੈਨ ਬਾਂਕੀ । ਬਡੀ ਸੋਭ ਛਾਕੀ ॥ 486 ॥ 
ਘਿਰਾ ਨੀਰ ਕ੍ਰੰਡੇ । ਕੀਏ ਚਾਰ ਝੰਡੇ । 
ਨਿਸਾ ਜਾਮ ਬੀਤੀ । ਦਿਖੀ ਦੂਤ ਰੀਤੀ ॥ 487 ॥ 
ਕਹੇਂ ਬੰਨ ਹੌਰੀ । ਗੁਰੂ ਸਨ ਥੌਰੀ । ਰ 
ਹਮੰ ਸੈਨ ਭਾਰੀ । ਕਰੈ ਭਛ ਸਾਰੀ ॥ 488 । 
ਗੁਰੂ ਸੰਨ ਬੀਰ । ਚਹੈ ਜੁਧ ਧੀਰ । 
ਸਨੇ ਬੈਨ ਐਸੇ । ਕਹੇ ਦੂਤ ਜੌਸੇ । 489 ॥ 
ਭੁਜੈਗ ਪ੍ਰਯਾਤ ਛੇਦ 
ਦੌਰ ਕੋ ਤਾਸ ਕਉ ਕੈਦ ਕੀਨੋ । ਹਨੀ ਲਾਤ ਮੁਸ਼੍ਟੇ ਬਡੋ ਖੋਦ” ਦੀਨੋ । 
ਗੁਰੂ ਸੌਨ ਥੋਰੀ ਬਕੈ ਬੈਨ ਐਸੇ । ਦਯੋ ਖੋਦ ਭਾਰੀ ਕਪੰ ਦੂਤ ਜੈਸੇ ।। 490 ॥ 
ਤਬੈ ਦੂਤ ਦੀਨੀ ਗੁਰੂ ਕੀ ਦੁਹਾਈ । ਬਿਧੀ ਦੌਰ ਆਲੋ ਤਿਸੋ ਕੌ ਛ਼ਰਾਈ । 
ਗਹੀ ਬਾਹ ਤਾਂ ਕੀ ਗੁਰੂ ਪਾਸ ਆਏ । ਬਿਧੀ ਬਾਤ ਤਾਂਕੀ ਸਭੀ ਦੈ ਸੁਨਾਏ ।।491।। 


'ਅ ਤੇ ਏ ਪੋਥੀ ਮੌਹਿ '%ਅ ਪੌਥੀ ਦੂਖ 


734 


ਗੁਰ ਬਿਲਸ ਪਾਤਸ਼ਾਹੀ ੬ 


ਦੌਹਰਾ 
ਦੇਖ ਦਰਸ ਤਬ ਗੁਰੂ ਦਾ ਦੂਤ ਸਾਂਤ ਮਨ ਹੋਇ । 
ਦੀਨ ਦਯਾਲ ਸ੍ਰੀ ਮੁਖ ਕਹਾ ਕਹੋਂ ਸੈਨ ਤੁਮ ਕੋਇ॥ 492॥ 
ਚੌਪਈ 
ਕਹਾ ਦੂਤ ਸੈਨਾ ਬਹੁ ਆਈ । ਪਾਂਚ ਸਹਸ੍ਰਾਂ ਤੀਨਿ ਰਿਸ ਪਾਈ । 
ਤਾਂ ਮਾਹਿ ਪਾਂਚ ਬੀਰ ਬਲਕਾਰਾ । ਬੇਗ ਲਲਾ ਜਾਨੇ ਸਰਦਾਰਾ ।। 493 ॥ 
ਹੇ ਗੁਰੁ ਮੋਰੇ ਮਨ ਅਸ ਆਵੈ । ਤੌਰਿ ਬੀਰ ਇਕ ਤਾਂਹਿ ਭਗਾਵੈ । 
ਸੰਤ ਸੁਨੋ ਸੀ ਗੁਰੁ ਮੁਸਕਾਏ । ਦੂਤ ਪਾਗ ਦੌ ਵਿਦਾ ਕਰਾਏ 1 494 ॥ 
ਦੌਹਰਾ 
ਹਰਖ ਦੂਤ ਡੋਰੇ ਅਯੋਂ ਬੇਗ ਲਲਾ ਨਿਕਟਾਇ । 
ਕਹੀ ਬਾਤ ਗੁਰੂ ਸੋਨ ਕੀ ਜਾਨ ਬਲੀ ਅਧਿਕਾਇ ।। 495 11 


ਤਕ 


ਸੰਵਯਾ 

ਗਰਜਤ ਸਿੰਘ ਸਮਾਨ ਬਲੀ ਗੁਰੁ ਸੈਨ ਮੈ ਸੂਰ ਬਡੇ ਬਲਕਾਰੀ । 

ਹੋਵਤ ਰਾਗ ਤੇ ਰੰਗ ਬਡੇ ਢਿਗ ਨੀਰ ਕੌ ਪੇਖ ਕੀਏ ਝੁੱਡ ਸਾਰੀ । 

ਬੋਰੀ ਸੀ ਸੈਨ ਹੈ ਮੈਨ ਸੀ ਸੂਰਤਿ ਆਵਤ ਹੈ ਮਨ ਐਸ ਵਿਚਾਰੀ । 

ਸਯਾਰ ਸਮਾਨ ਭਗੈ ਪ੍ਰਤਨਾ ਤਵ ਕੇਹਰ ਬੀਰ ਗੁਰੂ ਰਿਸ ਧਾਰੀ । 496 ॥ 

ਦੂਤ ਕੇ ਬੈਨ ਸੁਨੇ ਜਬਹੀ ਅਸ ਬੇਗ ਲਲਾ ਮਨ ਕ੍ਰੋਧ ਕੀਓ । 

ਕਾਹੇ ਰੇ ਨੀਚ ਸਲਾਹ ਕਰੇ ਗੁਰੁ ਜਾਨਤ ਹਉ ਕਛ ਤੋਹਿ ਦੀਓ । 

ਸਯਾਰ ਸਮਾਨ ਕਹੈ' ਪ੍ਰਤਨਾ ਮਮ ਮੈ ਸਮ ਬੀਰ ਨ ਜਾਨ ਬੀਓ । 

ਰੇ ਜੜ ਸੈਨ ਹਤੋ' ਗੁਰੁ ਕੀ ਸਭ ਕਾਫਰ ਤ੍ਰੰ ਧਿਰਕਾਰ ਲੀਯੋਂ ।! 497 ॥ 
ਦੋਹਰਾ 

ਮਤਵਾਰਾ ਮਦ ਸਿਉ ਭਯੋ ਤਾਂਕੇਂ ਪਨਹੀਂ ਲਗਾਇ । 

ਤੂੰ ਉਪਮਾਂ ਗੁਰੂ ਕੀ ਕਰਹਿ ਕਾਫਰ ਭਯੋ? ਮਹਾਇ ।। 498 ॥ 

ਰਸਾਵਲ ਛੋਦ 

ਤਬੈ ਕਾਢ ਦੀਨੋ । ਬਡੋ ਖੋਦ ਕੀਨੋ । 

ਚਲਯੋ ਧਾਇ ਦੂਤ । ਸਮਾ ਪੈਨ ਪੂਤੇ 1 499 । 

ਗੁਰੂ ਪਾਸ ਆਯੋ । ਸੂ ਉਚ ਸੁਨਾਯੋ । 

ਅਯੌ ਸਾਮ ਤੇਰੀ । ਰਖੋ ਲਾਜ ਮੰਰੀ ।। 500 ।। 

ਲਯੋ ਬੋਲ ਪਾਸੇ । ਗੁਰੁ ਕੌ ਬਿਲਾਸ । 

ਬਡੌ ਧੀਰ ਦੀਨੋ । ਤਿਸੇ ਮਾਨ ਕੀਨੋ ॥ 501 ॥ 


ਐਮ ਪੋਥੀ ਹਜ਼ਾਰ £ਅ ਪੌਥੀ ਨੀਚ 


ਅਧਿਆਇ ਉਨ੍ਹੀਵਾਂ ਹੈਨ 


ਕਹੀ ਜੋਧ ਬਾਨੀ । ਸੁਨੋ ਸੀਲ ਧਾਨੀ । 
ਕਰੋ ਯਾਹ ਦੂਰ । ਰਖੋ ਨਾਂ ਹਜੂਰ ॥ 502 । 
ਪ੍ਰਭੂ ਧੀਰ ਕੇਤੇ । ਅਯੋ ਭੇਤ ਹੇਤ । 
ਗੁਰੁ ਬੈਨ ਗਾਏ । ਜੁਈ ਸਾਮ ਆਏ ।। 503 ।। 
ਤਿਸੈ ਨਾ. ਹਟਾਏ । ਸਦਾ ਰਛ ਪਾਏ । 
ਜਿਤੀ ਸੈਨ ਆਈ । ਦਿਖੋ ਆਜ ਘਾਈ ।। 504 ॥ 
' ਦੋਹਰਾ 
ਪਾਛੇ ਯਾਂਕੌ ਤਿਲਕ ਦੈ ਤਾਹਿ ਠੌਰ ਹਰਖਾਇ । 
ਮਨਸਬ ਪਾਵੈ ਸ਼ਾਹਿ ਤੇ ਕਾਬਲ ਰਾਜ ਕਰਾਇ ।। 505 ।। 
ਚੌਪਈ 
ਸੁਨਤ ਹਸਨ ਖਾਂ ਆਨੰਦ ਪਾਯੋ । ਰਾਇ ਜੌਧ ਤਬ ਸੀਸ ਨਿਵਾਯੋਂ । 
ਸੀ ਗੁਰੁ ਭਾਲਾਂ ਤਿਲਕ ਤਿਹ ਕੀਨੋ । ਕਾਬਲ ਰਾਜਦੂਤ ਕੌ ਦੀਨੋ ॥ 506 ॥ 
ਜੈਸ ਬਿਭੀਖਨ ਕੌ ਸੀ ਰਾਮ । ਭਾਲ' ਤਿਲਕ ਕੀਨਾ ਅਭਿਰਾਮ । 
ਦੀਨ ਦਯਾਲ ਗੁਰੂ ਸਮ ਨਾਹੀ । ਦੇਖਹੁ ਖੋਜ ਤੀਨ ਪੁਰ ਮਾਂਹੀ ॥ 507 ॥ 
ਦੋਹਰਾ 
ਡੇਢ ਜਾਮ ਨਿਜ ਜਬ ਗਈ ਸਰੀ ਮੁਖ ਐਸ ਉਚਾਰ । 
ਰਾਇ ਜੌਧ ਬਿਧੀਆ ਸੁਨੇ ਸਭ ਕਉ ਕਹਿਯੋ ਸੁਧਾਰ । 508 ॥ 
_ਰਹੋਂ ਸੁਚੇਤ ਸਬੈ ਤਮੋ ਇਤੇ ਮੁਗਲ ਸਭ ਆਨ । 
ਅੰਧਕਾਰ ਤਹਿੰ ਜਾਨ ਕੌ ਬਲੀ ਮਸਾਲ ਮਹਾਨ । 509 ॥ 
ਚੌਪਈ 
ਲਲਾ ਬੇਗ ਮਸਾਲ ਜਗਾਈ । ਹਨੀ ਨਗਾਰੇ ਚੋਟ ਤਦਾਈ । 
ਦੁਇ ਦਿਸ ਮਾਰੂ ਬਜਤ ਅਪਾਰਾ । ਕਾਇਰ ਮੁਖ ਪੀਰੇ ਤਹਿੰ ਵਾਰਾਂ ॥ 510 ॥ 
ਬੀਰ ਬਦਨ ਸਮ ਜਾਨ ਬਿਧੂਪਾ । ਰੁਦਾਂ ਰਸ ਸਮ ਧਾਰ ਸਰ੍ਹੂਪਾ । 
ਦਹੂੰ ਦਿਸਾ ਤੇ ਸੈਨਾ ਧਾਈ । ਲਗੀ ਹੌਨਿ ਤਬ ਅਧਿਕ ਲਰਾਈ । 511 ॥ 
ਦੰਹਰਾ 
ਬੇਗ ਲਲਾ ਆਇਸ ਕਰੀ ਕੌਉ ਸੂਰ ਅਬ ਜਾਇ । 
ਆਹਵ ਕਰ ਗੁਰੁ ਸੈਨ ਸਿਉ ਮਾਰਤ ਤਾਂਹਿ ਫਿਰਾਇ॥ 512। 
ਚੰਪਈ ਰ 
ਕਬਰ ਬੋਗ ਕਹਾ ਹਉ ਜਾਂਉ । ਸੁਨੋ ਭ੍ਰਾਤ ਤਹਿੰ ਜਧ ਮਚਾਂਉ । 
ਤਛ ਸੈਨ ਗੁਰੁ ਕੀ ਹਨ ਡਾਰਓ । ਭਾਖੋ ਜਾਇ ਕਾਲ ਕੇ ਮਾਰਓ ॥ 513। 


ਅ ਪੌਥੀ,ਅਥ _£ਦ ਧੋਬੀ ਰੋਦ੍‌ 





736 ਗੁਰ ਬਿਲਾਸ ਪਾਤਸ਼ਾਹੀ ੬ 


ਬੋਗ ਲਲਾ ਕਹਿ ਦੇਰ” ਨ ਕੀਜੈ । ਜਾਇ ਭ੍ਰਾਤ ਬਡ ਆਹਵ ਲੀਜੰ । 
ਅਲਹ ਕਰੇਂ ਸਹਾਇ ਤ੍ਮਾਰੀ । ਆਵਹੁ ਜੀਤ ਨ ਲਾਇ ਅਵਾਰੀ ॥ 514॥ 
ਦੋਹਰਾ 
ਲੈ ਆਇਸ ਬਡ ਕਭੀਂਤ ਕੀ ਕੰਬਰ ਬੇਗ ਸਿਧਾਇ । 
ਹਜਾਰ ਸਪਤ ਨਿਜ ਸੈਨ ਲੈ ਚਲਯੋ ਨਿਸ਼ਾਨ ਬਜਾਇ ॥ 515 ॥ 
ਚਲੇ ਧਾਇ ਤਬ ਮਾਰ ਕਹਿ ਮਾਰੋ ਗੁਰੂ ਪੁਕਾਰ। 
ਇਕੇ ਅਸਰ ਬਿਬ ਦੀਜੀਏ ਨਹੀ" ਤਾਂ ਜੁਧ ਸੁਧਾਰ ॥ 516 ॥ 
ਹਸਨ ਖਾਂਨ ਗੁਰੁ ਕਉ ਕਹੀ ਬੇਗ ਲਲਾ ਕਾ ਭ੍ਰਾਤ । 
ਸੁਨ ਗੁਰ ਸੋਨਾ ਓਰ ਪਿਖ ਕਹਯੋ ਉਠੋ ਸਮੁਹਾਤ ॥ 517 ॥ 
ਭੁਜੋਗ ਛਦ 
ਚਲਾ ਜੌਧ ਰਾਯੇ ਗੁਰੇ ਬੋਦਨਾ ਕੌ । ਸਹਸੌ ਨਿਜੈ ਸੈਨ ਕਉ ਸੰਗ ਲੈਕੈ । 
ਕਰੀ ਮਾਰ ਤੀਰੇ ਝਡੋ ਜੁਧ ਕੀਨੋ । ਬਡੋ ਅੰਧਕਾਰ ਤਿਸੇ ਖੇਦ ਦੀਨੋ ॥ 518 ॥ 
ਤਿਸੇ ਧਾਰ ਮਸਾਲ ਕੌ ਸੀਸ ਮਾਰਯੋ । ਤਕਯੋ ਤੀਰ ਤੀਖਾ ਸੁ ਕਾਟੈ ਉਤਾਰਯੋ ।। 
ਭਯੰ ਅੰਧਕਾਰ ਹਨੇ ਤਾਂਤ ਪਰਤੇ । ਪਿਤਾ ਪੂਤ ਮਾਰੇ ਖਿਲੋਂ ਖੋਲ ਭੁਤੰ ॥519॥ 
ਫਿਰੇ ਜੌਗਨੀ ਭੂਤ ਪ੍ਰੋਤੈ ਸੂ ਆਵੈ । ਭਖੋ ਮਾਸ ਲੌਹੁ ਸੋ ਤਾਰੀ ਬਜਾਵੈ । 
ਘਰੀ ਤੀਨ ਮਧੈ ਸਭੈ ਸੈਨ ਮਾਰੀ । ਅਯੋ ਆਪ ਮਹ ਤਾਤ ਭਾਤੈ ਹਤਾਰੀ ॥ 520 ॥ 
ਰਹਾ ਕੇਬਰੋ ਏਕ ਜੋਧਾ ਰਹਾਯੋ । ਪਿਛੋਂ ਛੌਡ ਸੈਨਾ ਤਿਸੈ ਅਗ ਧਾਯੋਂ । 
ਤਿਸੇਂ ਸੋਗ ਬਾਨੰ ਸੁ ਜੁਧੈ ਅਪਾਰਾ । ਬਹੁਰ ਸੈਹਥੀ ਤਮਕ ਮਾਰੀ ਅਪਾਰਾ । 521।। 


ਰਸਾਵਲ ਛਦ 
ਲਗੀ ਸਾਂਗ ਐਸੇ । ਸੁਤਾ ਨਾਗ ਜੈਸੇ । 
ਸੁ ਖੈ'ਚ ਨਿਕਾਰੀ । ਬੜੀ ਸੋਭ ਧਾਰੀ ॥ 522॥ 
ਧਰੇ ਲਾਲ ਬਾਗ । ਮਨੌ ਖੋਲ ਫਾਗੰ । 
ਸੁ ਕਬਰ ਹਤਾਯੋ । ਗਿਰਾ ਭਰਮ ਆਯੋ ॥ 523 ॥ 
ਗਿਰਾ ਭੂਮਿ ਮਧੰ । ਹਨਾ ਜੋਧ ਸਧੰ । 
ਤਬੈ ਜੌਧ ਆਯੋ । ਸੁ ਬੈਰੀ ਹਤਾਯੋ । 524 ॥ 

ਦੋਹਰਾ 

ਰਾਇ ਜੌਧ ਸ੍ਰੀ ਗੁਰੂ ਕੇ ਪਦ ਪੰਕਜ” ਲਪਟਾਇ । 
ਕਬਰ ਸਪਤ ਹਜਾਰ ਜੁਤ ਤੋਹਿ ਕਿ੍‌ਾ ਤੇ ਘਾਇ ॥ 525॥ 
ਧਰਿਯੋ ਹਾਥ ਤਿੰਹਿ ਸੀਸ ਪੈ ਦਯਾ ਸਿੰਧ ਸੁਖ ਖਾਨ । 
ਧੈਨ ਧੰਨ ਸ੍ਰੀ ਮੁਖ ਸੋ ਕਹਾਂ ਤੋਂ ਸਮ ਬਲੀ ਨ ਆਨ ।। 526 ॥ 


ਰਾ 
ਦ ਧੌਥ। : ਬਿਲੰਬ _2% ਪੋਥ] ਚਰਨ ਕਮਲ 


ਅਧਿਆਇ ਉਨ੍ਹੀਵਾਂ 737 


ਰ ਤੌਟਕ ਛੰਦ 
ਤਬ ਰੈਨ ਬਿਤੀਤ ਭਈ ਸਗਰੀ । ਅਹਿ-ਨਾਥ ਅਯੋਂ ਨਿਕਸੋ ਨਗਰੀ । 
ਤਬ ਉਚ ਸੁ ਠਾਨ ਨਿਹਾਰ ਪ੍ਰਭੂ । ਤਹਿ ਬੈਠ ਸੁ ਦੇਖ ਮਲੇਛ ਬਿਭੂ ॥ 527 11 
ਹਸਨ ਖਾਂ ਜਹਿੰ ਕਾਬਲ ਰਾਜ ਦੀਓ । ਤਬ ਤਾਹਿ ਕੌ ਪਾਸ ਬਠਾਇ ਲੀਓ । 
ਦਿਖ ਕੁੰਬਰ ਭਰਮਿ ਗਿਰਾ ਜਬਹੀ । ਮਨ ਬੇਗ ਲਲਾ ਰਿਸ ਕੇ ਤਬਹੀ ॥ 528 ॥ 


ਰਸਾਵਲ ਛੌਦ 
ਕਰੇ ਲਾਲ ਨੰਨੌ । ਕਹੇ' ਰੋਹ ਬੈਨ । ਹਤਾ ਬੀਰ ਮੇਰਾ । ਕਰਯੋ ਜੁਧ ਫੇਰਾ । 529 ॥ 
ਲਰੋ ਆਪ ਜਾਈ । ਚਲੋ ਪਾਸ ਭਾਈ । ਸੂਨੀ ਐਸ ਬਾਨੀ । ਸੁਤੇ ਕੌਬਰ ਮਾਨੀ ।530॥ 


ਦੋਹਰਾ 
ਬੋਗ ਲਲਾ ਸਿਉ ਅਸ ਕਹਾ ਸੁਨ ਤਾਯਾ ਬਲਵਾਨ । 
ਮਰਿ ਹੋਵਤ ਚਿਤਾ ਕਰੋ ਆਹਵ ਕਰੋ ਮਹਾਨ।॥ 531 ॥ 
ਭੁਜੰਗ ਛੇਦ 
ਪਿਤਾ ਬੈਰ ਪਾਊ ਕਹੀ ਐਸ ਬਾਨੀ । ਨਿਸ਼ਾਨ ਬਜਾਯੋ ਚਲਾ ਧਾਰ ਮਾਨੀ । 
ਲਈ ਸਾਤ ਹਜਾਰ ਸੌਨਾ ਸੁਧਾਰੇ । ਧਏ ਦੀਨ ਦੋਖੀ ਬਕੇ ਮਾਰ ਮਾਰੋ । 532॥ 
ਪਿਤਾ ਲੌਥ ਦੇਖੀ ਪਰੀ ਧੁਰ ਪੂਰੰ । ਭਯੋ ਅਗ ਭੋਗੇ ਹੁਯੋ ਭਾਵ ਚੂਰੰ । 
ਗੁਰੂ ਪੂਛ ਤਾਂਸਿਉ ਕਹੇਂ ਕੌਨ ਆਯੋ । ਸੁਤੇ ਕਬਰ ਸਮਸੋ ਬੇਗ ਗਾਯੋ! ॥ 533 ॥ 
ਧਰੇ ਨੀਲ ਪਾਟੰ ਜਿਸ ਸਾਮ ਘੋਰਾ । ਪਟਾ ਖੋਲ ਜਾਨੇ ਕਰੈ ਜੁਧ ਘੌਰਾ । 
ਇਸੈ ਬੀਰ ਜਾਨੋਂ ਲਲਾ ਕੈ ਤੁਮਾਹੀ । ਪਤੇ ਸੈਨ ਸਹਸੈ ਸਪਤ ਜਾਨ ਵਾਹੀ । 534 ॥ 
ਦੋਹਰਾ 
ਹੋ ਗੁਰੂ ਸਨਮੁਖ ਆਇਓ ਪਠੋ ਸੂਰ ਕੌ ਜਾਇ । 
ਹਸਨ ਖਾਨ ਕੇ ਬੈਨ ਸੁਨ ਦਯਾ ਸਿੰਧ ਮੁਸਕਾਇ ॥ 535 11 
ਰ ਚੌਪਈ 
ਸ੍ਰੀ ਗੁਰੂ ਥਿਧੀਆ ਤਬੋ ਪਠਾਯੌ । ਕਰ ਬੋਦਨ ਮਨ ਹਰਖ ਧਰਾਂਯੋ । 
ਸੰਗ ਪਾਂਦ ਸੈ ਸੈਨਾ ਲੰਕੈ । ਆਹਵ ਭੂਮਿ ਗਯੋ ਸੁਖ ਪੌਕੋ । 536 ।। 
ਬੇਗ ਸੰਮਜ ਕੌ ਦਿਖ ਕਰ ਆਗੇ । ਬੈਨ ਕਹੈ ਬਿਧੀਏ ਰਸ ਪਾਗੇ । 
ਰੇ ਬਾਲਕ ਦਿਖ ਪਿਤਾ ਸੈਘਾਰਾ ! ਕਾਹਿ ਲਰਉ ਬਹੁ ਤਾਹਿ ਕੂ ਮਾਰਾ ।। 537॥ 
ਦੌਹਰਾ 
ਪਾਛੇ ਮੁਰ ਜਾਵੌ ਅਬੈ ਕਤ ਛੋਰਤ ਸਿਸ ਸਾਰ । 
ਬੋਗ ਸਮਸਾ ਸੁਨਤ ਹੀ ਕੀਓ? ਬਾਨ ਪ੍ਰਹਾਰ ॥ 538 ।। 


ਅ ਪੌਬੀ ਬਕੋ “ਟ ਪੋਥੀ ਅਲਾਯੋਂ “ਏ ਪੰਥੀ ਕੀਨ 


738 ਗੁਰ ਬਿਲਾਸ ਪਾਤਸ਼ਾਹੀ ੬ 


ਰਸਾਵਲ ਛੋਦ 
ਸਿਸ ਜਾਨ ਐਸਾ । ਦਿਖਾ ਨਾਹਿ ਕੌਸਾ । 
ਪਿਤਾ ਬੋਰ ਪਾਂਉ" । ਸਭੈ ਸੰਨ ਘਾਉ” ॥ 539 ॥ 
ਮਚਾਂ ਜੁਧ ਭਾਰੀ । ਬਕੇ ਮਾਰ ਮਾਰੀ । 
ਬਿਧੀ ਮਾਰ ਬਾਨੌ । ਸੁਪਾਰੇ ਪਰਾਨੌ ।॥ 540 ॥ 
ਸਿਰਖਡੀ ਛੇਦ 
ਮਾਰਤ ਬਿਧੀਆ ਸੈਨ ਸੁ ਤੋਗਾ ਹਾਥ ਲੇ । 
ਸਿਵ ਗਣ ਸਮ ਨਹਿ ਚੌਨ ਇਤੇ ਉਤ ਧਾਂਵਦਾ । 
ਲਝੇਂ ਰਣ ਮੈ ਮਾਰੇ ਅਨ ਗਨ ਸੂਰਮੇ । 
ਡਿਗੇ ਅਸ ਛਬ ਧਾਰੇ ਰੰਭਾ ਬਾਗ ਜਿਉ॥ 541 ॥ 
ਹੂਰਾਂ ਦੇਖਨ ਆਈਆਂ ਚੌਬਾਂ ਬਜੀਆਂ । 
ਮਿਲ ਮਿਲ ਸਿਵਾਂ ਵਧਾਈਆਂ ਆਮਖ ਖਾਇ ਕੈ ॥ 
ਕਾਲੀ ਮੁੰਤ ਪੁਰਾਈਆਂ ਸਿਵ ਕੇ ਹਾਰ ਨੇ । 
ਲੌਹੂ ਨਦੀ ਚਲਾਈਆਂ ਜੋਗਣ ਮਤੀਆਂ । 542 ॥ 
ਤਿਲਕੜੀਆਂ ਛਦ 
ਮਟਾਕ ਮਾਰੋ” । ਝਟਾਕ ਝਾਰੈ । 
ਕਟਾਕ ਚੋਟ । ਅਠਾਕ ਓਟੈ“॥ 543 । 
ਫਿਰਤ ਹੂਰ । ਸਰੌਤ ਸੂਰ । 
ਭੜੌਤ ਪਤੰ। ਚੜੋਤ ਸਤੰ।॥ 544। 
ਅਠਾਕ ਅਗੇ । ਭਟਾਕ ਭੌਗੇ । 
ਬਟਾਕ ਬਾਣੰ । ਜਾਟਕ ਜਾਣੈ । 545 ।। 
ਭੜਬੂਆ ਛੇਦ 
ਸਟਕੌਤ ਸੂਰੰ । ਬਰਕੌਤ ਹੂਰੋ । 
ਬਬਕੌਤ ਬੀਰ । ਛੁਟਕਤ ਤੀਰ ॥ 546 ॥ 
ਖਿਮਕੌਤ ਖੰਗੈ । ਉਠਕੌਤ ਅੰਗੇ । 
ਬਬਕੌਤ ਬਾਹ । ਲਹਿਕੌਤ ਲਾਹ । 547! 
ਜੁਟਕੇਤ ਬੀਰੇ । ਭੁਟਕੌਤ ਭੀਰੇ । 
ਉਂਛਕੇਤ ਤਾਜੀ । ਬਹੁਤੌਤ ਗਾਜੀ ॥ 548 ॥ 
ਮੁਚਕੇਤ ਜੋਗ । ਗਿਰ ਤੰਤ ਅੰਗੈ । 
ਸਸਕੌਤ ਸੈਨੰ । ਜਮ ਕੋਤ ਐਨੇ ॥ 549।। 


ਅਧਿਆਇ ਉਨ੍ਹਵਾਂ 739 
ਦੋਹਰਾ 
ਚਹੂੰ ਓਰ ਸੈਨਾ ਹਨੀ ਬਚਿਓ ਨ ਜੀਵਤ ਕੌਇ । 
ਦੌਉ ਸੂਰ ਠਾਂਢੇ ਲਰੋ' ਬਿਧੀ ਸੌਮਸਾ ਸੋਇ ॥ 550 ॥। 
ਭਜਗ ਛੇਦ 

ਜਧ ਮੁਸ਼ਟੈ ਪਰੇ ਭੂਮਿ ਝਰਮੰ। ਲਰੇ ਕੌਪ ਕੈ ਕੌ ਹਟੇ ਨਾਹਿ ਉਮੀ 
ਕਧੋ ਖੋਲ ਹੋਲੀ ਰਸੰ ਬੀਰ ਰਾਤੋ । ਹਨੇ ਮਰਸ਼ਟ ਅੰਬੀਰ ਲੌਹ ਪਰਾਤੇ । 551। 
ਸੁਰੈ ਧੰਨ ਜੋਪੈ ਲਰੈ ਬੀਰ ਮਾਨੀ । ਬਿਧੀ ਤੇਜ ਹੌਯੋਂ ਤਿਸੇ ਤੇਜ ਹਾਨੀ । 
ਗਹਾ ਪਾਦ ਤੇ ਸੀਸ ਪੰ ਫੋਰ ਡਾਰਿਓ । ਇਕ ਜਾਂਘ ਦਾਬੀ ਦੁਤੀ ਖੈ'ਚ ਮਾਰਿਓ ।।552। 
ਕਰਿਯੋ ਦੋਇ ਫਾਰੋ ਪਰਾ ਭੂਮਿ ਮਧੇ । ਪਰਾ ਸ਼ੌਮਸਾ ਬੇਗ ਅਧੋਂ ਸੁ ਅਧੰ । 
ਬਿਧੀ ਦੌਰ ਆਯੋ ਗੁਰੂ ਪਾਦ ਕੌਜੋ । ਪਰਾ ਖੰਮ ਕੌ ਕੈ ਸਭੀ ਖੇਦ ਭੇਜੇ ।। 553। 


ਰ ਸਵੇਯਾ 
ਭਾਰਿ ਆਨੰਦ ਕੀਓ ਸੁਖ ਸਾਗਰ ਲੋਹਿ ਛਿਟੀ ਤਨ ਤਾਂਹਿ ਨਿਹਾਰੀ । 
ਆਪ ਰੁਮਾਲ ਲੀਯੋ ਕਰ ਮਹਿ ਤਾਂਹਿ ਸਿਉ ਪੌਛ ਕੇ ਦੂਰ ਨਿਵਾਰੀ । 
ਕੀਨ ਨਿਗਾਹ ਜਬੈ ਤਿਨ ਉਪਰ ਹੋਇ ਅਖੋਦ ਸਭੈ ਦੁਖ ਟਾਰੀ । 
ਸਿੰਧ ਦਯਾ ਅਸ ਦੀਨ ਦਯਾਲ ਨਹੀ” ਗੁਰ ਕੇ ਸਮ ਕੌ ਉਪਕਾਰੀ ॥ 5541 


ਹੋ 


ਦੋਹਰਾ 
ਘਰੀ ਚਾਰ ਆਹਵ ਕੀਓ ਬਿਧੀ ਚੋਦ ਬਲਧਾਰ । 
ਸਮਸ ਬੇਗ ਜਬਹੀ ਹਨਾ ਦੇਖ ਲਲਾ ਬਿਸਮਾਰ।। 555 ॥ 
ਚੌਪਈ 
ਤਾਂਹਿ ਭ੍ਰਾਤ ਕਉ ਤਬੈ ਪਠਾਯੋਂ । ਸਪਤ ਸਹਸ ਸੈਨ ਲੈ ਆਯੋਂ । 
ਆਹਵ ਭੂਮਿ ਦੇਖ ਬਹੁ ਮੂਏ । ਕੌ ਅਧ ਜੀਵਤ ਕੌ ਧਰ ਹੂਏ ॥ 556 ॥ 
ਪਿਤ ਮ੍ਰਿਤਕ ਦਿਖ ਕੌ ਤਬ ਭਾਤਾ । ਕਾਸਮ ਬੇਗ ਦੇਖ ਸਿਸ ਰਾਤਾ । 
ਹਸਨ ਖਾਨ ਗੁਰ ਕੇ ਸੰਗ ਕਹੈ । ਇਹ ਤਿੰਹ ਭ੍ਰਾਤ ਬੀਰ ਬਡ ਅਹੈ ॥ 557॥ 
ਦੋਹਰਾ 
ਕਾਸਮ ਬੇਗ ਇਹ ਨਾਮ ਹੈ ਤਿਨ [ਸਹਸ ]! ਸਿਰਦਾਰ । 
ਯਾਹਿ ਮਾਨ ਬਡ ਜਾਨੀਏ ਸ਼ਾਹਿ ਜਹਾਂ ਨਿਕਟਾਰ ॥ 558 ॥ 
ਭਜੈਗ ਛੋਦ 
ਖਰਾਂ ਸਾਮੁਹੇ ਬੌਲ ਬੋਨੋ ਕਠੋਰ । ਬਲੀ ਬੀਰ ਕੌਈ ਪਠਿਯੋ ਯਾਹਿ ਓਰ । 
ਸਨੇ ਬੰਨ ਤਾਕੇ ਸਭੋ ਓਰ ਦੇਖਾ । ਦਯਾਂ ਸਿੰਧ ਜਾਨੋ ਬਿਲਾਸੀ ਅਲੇਖਾ ॥ 559 ॥ 


ਮਮ ਪੌਥ। ਭਿੜੇ _“ਐ ਪੌਥੀ ਵਿਚੋ” 


740 ਗਰ ਬਿਲਾਸ ਪਾਤਸ਼ਾਹੀ ੬ 


ਬਿਧੀ ਹਾਥ ਜੌਰੇ ਸੁ ਜੇਠਾ ਦਿਖਾਯੋ । ਮਨੋ ਜੁਧ ਚਾਹੇ ਨਹੀ” ਆਨ ਭਾਯੋ । 
ਗੁਰੂ ਹੂ ਕੀਨ ਆਗਯਾ ਪਰਾ ਪਾਦ ਸੋਈ । ਧਰਾ ਸੀਸ ਹਾਥੋਂ ਪਵ ਖੋਦ ਖੱਈ ॥5601। 
ਦੋਹਰਾ 
ਗੁਰ ਆਇਸ ਧਰ ਹਰਖ ਸਿਉਂ ਲੀਨ ਪਾਂਚ ਸੌ ਸੂਰ । 
ਭਾਰਤ ਸਿੰਘ ਜੌਠਾ ਚਲਿਯੋ ਅਧਿਕ ਜੁਧ ਰਸ ਪੂਰ ।। 561 ॥ 
ਭ ਜੋਗ ਛੋਦ 
ਪਿਤਾ ਭ੍ਰਾਤ ਬੌਰੇ ਹਨੇ ਤੌਹਿ ਪਾਉ ! ਨਹੀ” ਜਾਨ ਦੇਵੈ ਯੂਤੇ ਸੈਨ ਘਾਉ । 
ਪੁਨ ਬੈਠ ਐਸੇ ਸੁ ਜੇਠੇ ਅਲਾਏ । ਸੁਨੋ ਬਾਲ ਮੂਲੋ ਬਕੋ ਐਸ ਕਾਹੇ ॥ 562॥ 
ਸਵੇਯਾ 
ਤੋਹਿ ਕਿਸੌਰ ਸੁਹਾਵਤ ਹੈ ਤਨ ਨਾਰਿ ਤਮੋ ਪਿਖ ਪੰਥ ਅਪਾਰਾ । 
ਜਾਇ ਰਮੌ ਕਤ ਜੁਧ ਕਰੋ ਤੁਮ ਆਹਵ ਤੇ ਤਨ ਜਾਤ ਗਵਾਰਾ । 
ਠਾਂਢ ਰਹੋ ਤੁਮ ਠਾਢੇ ਦਿਖੋ ਹਨ ਅਗ੍ਰਜ ਆਵਤੀ ਸੋਨ ਅਪਾਰਾ । 
ਤੌ ਸੋਗ ਏਕਲ ਜਧ ਕਰਉ” ਤੁਮ ਆਹਵ ਤੇ ਮੋ ਤੌਹਿ ਸੋਘਾਰਾ ॥ 563॥ 
ਦੋਹਰਾ 
ਕਾਸਮ ਬੋਗ ਸੈਨਾ ਪਠੀ ਅਪਨੀ ਸਪਤ ਹਜਾਰ ।_ 
ਜੇਠੇਂ ਪਠੇ ਸੂ ਪਾਂਚ ਸੈ ਅਪਨੇ ਸੂਰ ਬਲਾਰ ॥ 564।। 
ਰਸਾਵਲ ਛਦ 
ਦੁਸਏ ਬਲਾਰੀ । ਕਰੈ ਮਾਰੋਂ ਮਾਰੀ । ਰ 


ਕਰੇ" ਬਾਨ ਮਾਰੇ । ਮਨੋ” ਆਪ ਧਾਰੇ । 
ਛਟਾ ਤੇਗ ਗਰਜੈਂ । ਦਿਖੋ ਸੂਰ ਲਰਜੈ ।। 565 । 
ਦਹਰਾ 
ਜਮਧਰ ਬਿਛ੍ੂਏ ਤੀਰ ਬਹੁ ਮਾਰਤ ਤੁਪਕ ਰਿਸਾਇ । 
ਸੁਰ ਸੁੰਦਰ ਨਭ ਯਾਨ ਲੌ ਰਾਹਿ ਬੀਚ ਬਰ ਪਾਇ ॥ 566 ॥ 
ਪਾਧੜੀ ਛੋਦ 
ਚਾਵਡ ਚਿਕਾਰ ਮਾਤੇ ਸਿਯਾਰ । ਖੱਲ ਖੜਾਸ ਬਜੇ ਦੁਧਾਰ । 
ਤੁਪਕ ਤੜਾਕ ਉਠਤ ਕੜਾਕ । ਗਿਰ ਤੇ ਸੁ ਬੀਰ ਮੁਖ ਸਸਤ ਝਾਕ । 567॥ 
ਧਰ ਧਿਆਨ ਹੂਰ ਬਰ ਹੈ ਸੂ ਬੀਰ । ਤਾ ਕਉ ਨਿਹਾਰ ਲਾਜਤ ਸੁ ਧੀਰ । 
ਮਾਰੀ ਸੁ ਸੈਨ ਚਲੀ ਸ਼ੋਨ ਧਾਰ । ਲੌਕਾਂ ਅਨੇਕ ਬਾਹੇ ਨਿਹਾਰ ॥ 568 ॥ 
ਦੋਹਰਾ 
ਦੋਇ ਸ਼ੂਰ ਸੈਨਾ ਹਨੀ? ਬਚਿਯੋਂ ਸੂਰ ਨ ਕੌਇ । 
ਕਾਸਮ ਬੇਗ ਜੇਠਾ ਰਹਾ ਲੜੇ ਪਰਸਪਰ ਦੌਇ।। 569 ॥ 


£ਅ ਤੇ ਏ ਪੌਥੀ ਬਲਕਾਰ “ਅ ਪੋਥੀ ਕਟ 


ਅਧਿਅ।ਇ ਉਨ੍ਹੀਵਾਂ 741 


ਟਲਸ ਛਦ 
ਕਾਸਮ ਬੌਗ ਤੀਰ ਬਹੁ ਮਾਰੇ । ਭਾਈ ਜੇਠਾ ਮਗ ਹਨ ਡਾਰੇ । 
ਤਾਕ ਤੀਰ ਤਾਂਕੇ ਅੰਗ ਲਾਵਹਿੰ । ਬੋਧ ਤਾਂਹਿ ਤਨ ਪਾਰ ਪਰਾਵਹਿੰ । 570 ॥ 
ਤ੍੍‌ਭੰਗੀ ਛੇਦ 
ਤਨ ਪਾਰ ਪਰਾਵੈ ਬਡ ਛਬਿ ਪਾਵੈ ਨਾਂਹਿ ਮੁਰਾਵੈ ਰਸ ਰਾਤਾ । 
ਕਾਸਮ ਤਬ ਧਾਯੋੌ ਜੁਧ ਮਚਾਯੋ ਨਾਹਿ ਫਿਰਾਯੋ ਮਦ ਮਾਤਾ । 
ਕੌਕਲ ਸਮ ਬੈਨੰ ਮਨਹਰ ਲੈਣੈ ਅਟਕੀ ਗੈਣੈ ਬਹੁ ਹੂਰ । 
ਦੋਊ ਰਸ ਰਾਤੇ ਜ੍ੁਧਹਿ ਮਾਤੇ ਰਾਹਿ ਅਘਾਤੇ ਬਿਬ ਸਰ 1 571 ॥ 
ਕਲਸ ਛਦ 
ਮੁਸ਼ਟ ਜੁਧ ਕਰ ਸ਼ਸਤ੍ਰ ਤਿਆਗੇ । ਦੋਉ ਰੁਦੁ ਰਸੈ" ਜਨ ਪਾਗੇ । 
ਬਿਹਬਲ ਪਰੇ ਉਠਤ ਉਨ ਪਰਹੀ” । ਧਨ ਧਨ ਨਭ ਮਹਿ ਸੁਰ ਕਰਹੀ” ॥ 572 ॥ 
ਤਿਭੰਗੀ ਛਦ 
ਨਭ ਮਹਿ ਸੂਰ ਕਰਹੀ ਪੌਹਪਨ ਡਰਹੀ” ਆਨੰਦ ਭਰਹੀ” ਜੈਤ ਕਹੇ । 
ਜੇਠਾ ਸੁਰ ਬਾਨੀ ਸੁਖ ਕੀ ਖਾਨੀ ਗੁਰ ਗੁਨ ਸਾਨੀ ਤੇਜ ਲਹੇ । 
ਤਾਂ ਕਉ ਗਹਿ ਪਾਦੇ ਧਰ ਅਹਿਲਾਦੇ ਸੀਸ ਸਮਾਦੇ ਭੂਮਿ ਹਨਾ । 
ਉਠ ਕੌ ਗਹਿ ਮਾਰਾ ਪੁਰ ਹੈਕਾਰਾ ਬਹੁ ਸਮ ਧਾਰਾ ਦੇਖ ਘਨਾ । 573 ॥ 
ਦੋਹਰਾ 
ਜਯੋ” ਧੁਬੀਆ ਸਰਤੰ. ਤਟ ਪਟ ਪਟ ਸਾਥ ਪਛਾਰ । 
ਤਿਉ” ਕਾਸਮ ਗਹਿ ਜਾਂਘਾਂ ਤੋ ਜੋਠੇ ਭੁ ਪਟਕਾਰ£ ।। 574 ॥ 
ਰਸਾਵਲ ਛੌਦ 
ਛੁਟੇ ਤਾਂਹਿ ਪ੍ਰਾਨ । ਬਰਾ ਹੂਰ ਯਾਨੰ । 
ਸੁਰ ਲੌਕ ਪਾਈ । ਮੁਖੰ ਜੋਤ ਗਾਈ । 575 ॥ 
ਧਰਾ ਜੇਠ ਰਾਜੈ । ਜਿਮੇ ਥੰਮ ਲਾਜੈ । 
ਕਿਧੋਂ ਸ਼ੌਭੂ ਸੌਭੇ । ਦਿਖੌ ਹੂਰ ਲੋਭ ॥ 576 ॥ 
ਲਲਾ ਬੌਗ ਆਯੋ । ਬੜੋ ਕੌਪ ਪਾਯੋ । 
ਲਈ ਸੋਨ ਸੰਗੇ । ਦਿਖੀ ਭ੍ਰਮ ਜੋਗੇ ॥ 577 ॥ 
ਦੌਹਰਾ 
ਹਸਨਖਾਂਨ ਗੁਰੁ ਸਿਉ ਕਹਾ ਸੁਠੋ ਗਰੀਬ ਨਿਵਾਜ । 
ਬੇਗ ਲਲਾ ਆਯੋ ਅਬੈ ਆਪ ਜੁਧ ਕਰ ਸਾਜ ।। 578 ॥ 


'ਅ ਤੇ ਦ ਪੌਥੀ ਟਾਗ “£ ਪ੍ਰੌਥੀ ਪਰ ਮਾਰ 


742 


ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਸਪਤ ਹਜ਼ਾਰ ਸੈਨ ਸੋਗ ਜਾਕੇ । ਏਕਲ ਜੇਠਾ ਕਰ ਜੁਧ ਥਾਕੌ । 
ਸੀ ਗੁਰ ਕਹੈ ਸੈਨ ਕਛ ਮਾਰੇ । ਜੇਠਾ ਗੁਰ ਕੇ ਧਾਮ ਪਧਾਰੇ ॥ 579 ॥ 
ਭਰਾਤ ਪੁਤ ਦਿਖ ਬਿਸਮੈ ਪਾਈ । ਵੇਗ ਲਲਾ ਨਿਜ ਸੇਨ ਪਠਾਈ । 
ਆਇ ਸੈਨ ਘੇਰਾ ਅਸ ਪਾਯੋ । ਮਾਨਹੁੰ ਰਵਿ ਪਰ ਵੇਖ ਸੁਹਾਯੋ । 580 । 
ਦੋਹਰਾ 
ਮਾਰ ਮਾਰ ਚਹੈ ਦਿਸ ਬਕੇ ਸੈਨਾ ਚਾਰ ਹਜਾਰ | 
ਜੌਠਾ ਮਧ ਬਿਰਾਜ ਇਮ ਮਨੋਂ ਸੋਭ ਤ੍ਰਿਪਰਾਰ ॥ 581 ।। 
ਸੈਗੀਤ ਛੇਦ 
ਕਾਗੜਦੇ ਕੌਪੇ ਧਾਗੜਦੇ ਧਾਏ । ਪਾਗੜਦੌ ਪਾਪੀ ਅਗੜਦੇ ਆਏ । 
ਤਾਗੜਦੇ ਤੀਰ ਮਾਗੜਦੇ ਮਾਰੇ । ਬਾਗੜਦ ਬੰਦਰਕ ਨੌਜਾਨ ਡਾਰੇ ॥ 582। 
ਜਾਗੜਦੇ ਜੇਠਾ ਧਾਗੜਦੇ ਧਾਵੈ । ਚਾਗੜਦੰ ਚਕ ਸਮੰ ਸੋਭ ਪਾਵੈ । 
ਮਾਗੜਦੇ ਮਾਰੇ ਸਾਗੜਦੇ ਸੂਰ । ਆਗੜਦੇ ਅਟਕੀ ਹਾਗੜਦੇ ਹੂਰ ॥ 583 ।। 
ਕਾਗੜਦੰ ਕਾਲੀ ਆਗੜਦੇਂ ਆਈ । ਮਾਗੜਦੇ ਮੁੰਡੇ ਸੁਮਾਲੈ ਪੁਰਾਈ । 
ਚਾਗੜਦੇ ਚਾਲੀ ਨਦੀ ਸੋਨ ਐਸੇ । ਛਾਗੜਦੇ ਛੋਤੰ ਭਯੋ ਜੁਧ ਜੈਸੇ ॥ 584। 
ਦੌਹਰਾ 
ਦੀਪਕ [ਸਮ।' ਜੋਠਾ ਭਯੋ ਤੁਰਕ ਪਤੰਗ ਸਮਾਨ । 
ਲਰਤ ਮਰਤ ਛਿਨ ਬਿਲਮ ਤਜ ਆਹਵ ਭਯੋ ਮਹਾਨ 1 585 ॥ 


ਰਸਾਵਲ ਛਦ 
ਘਰੀ ਦੋਇ ਮਧੌ । ਭਯੋ ਜੁਧ ਸੁਧੈ । 


'ਸਮੰ ਪੌਨ ਧਾਂਵੈ ! ਅਰੇ ਸੀਸ ਘਾਵੋ ।। 586 ॥ 


ਸਭੈ ਸੈਨ ਮਾਰੀ । ਬਡੀ ਸੋਭ ਧਾਰੀ । 
ਖਰਾ ਖੋਤ ਗਾਜੇ । ਦਿਖੋ ਰੁਦ ਲਾਜੈ ॥ 587 ।। 
ਦੌਹਰਾ 
ਬੇਗ ਲਲ' ਦਿਖ ਕੌਪ ਕੌ ਛੌਡ ਸੋਨ ਨਿਜ ਧਾਇ । 
ਰਹੋ ਠਾਂਢ ਪਾਲਾਇ ਨਹਿੰ ਅਸ ਕਹਿ ਜੁਧ ਮਜਾਇ । 588 ।। 
ਚੌਪਈ 
ਬੇਗ ਲਲਾ ਮਾਰੈ ਬਹੁ ਬਾਨਾ । ਖੜਗ ਸਾਥ ਜੇਠਾ ਕਰ ਹਾਨਾ। 
ਬਹੁਰ ਤਮਕ ਸੈਹਥੀ ਮਾਰੀ । ਆਵਤ ਮਗ ਖਗ ਸਿੰਉ ਕਟ ਡਾਰੀ ॥ 589 ॥ 


ਅ ਪੋਥੀ ਵਿਚੋਂ” 


ਅਧਿਅ'ਇ ਊਨ੍ਹਵਾਂ 743 


ਹਾਥ ਤੇਗ ਗਹਿ ਤਬ ਰਿਸ ਪਾਯੋ । ਬੋਗ ਲਲਾ ਬਡ ਜੁੱਧ ਮਚਾਯੋ । 

ਦੋਊ ਬੀਰ ਅਧਿਕ ਛਬਿ ਪਾਵਹਿ । ਏਕ ਦੁਤੀ ਤਨ ਘਾਇ ਬਚਾਵਹਿਂ ॥ 590 ॥ 
ਦੌਹਰਾਂ - 

ਟੂਟ ਤੇਗ ਲਗ ਤੇਗ ਸਿਉ ਬੇਗ ਲਲਾ ਬਿਸਮਾਇ । 

ਸ਼ਸਤ੍ਰ ਹੀਨ ਦਿਖ਼ ਤਾਂਹਿ ਕਉ ਜੋਠੇ ਤੇਗ ਤਜਾਇ ॥ 5911 


ਰਸਾਵਲ ਛੋਦ 
ਕੀਓ ਮੁਸ਼ਟ ਜੁੱਧ । ਦੋਉ ਬੀਰ ਸੁੱਧ । 
ਦੋਊ ਬੀਰ ਧੀਰ । ਨ ਸੌਕਾ ਸਰੀਰ ॥ 5921 
ਪਰੇ ਮੂਰਛੰ ਕੇ । ਲਰੋਂ ਖੇਮਕੈ ਕੌ । 
ਭਯੋ ਜੁਧ ਭਾਰੀ । ਸੁਰ ਧੌਨ ਚਾਰੀ।। 593 ॥ 
ਸਵੇਯਾ 
ਬੋਗ ਲਲਾ ਗਹਿ ਪਾਦ ਲੀਓ ਤਬ ਸੀਸ ਭਮਾਇ ਬੜੋਂ ਦੁਖ ਦੀਨੌ । 
ਡਾਰ ਦੈ ਭੂਮਿ ਸੁਚੇਤ ਭਯੋ ਪੁਨ ਲੀਨ ਤਬੈ ਬਦਲੋ ਰਿਸ ਭੀਨੋ । 
ਪਾਦ ਗਹਾਇ ਕੁਰਮਾਇ ਸਭ ਤਹਿ ਜੇਠੇ ਕੋ ਆਨ ਬੜੋ ਸ੍ਰਮ ਦੀਨੋ । 
ਤੇਗ ਗਹੀ ਪੁਨ ਹਾਥ ਤਿਸੋ ਰਿਸ ਕੌ ਬਦਲੋ ਸਭ ਹੀ ਤਬ ਲੀਨੋ । 594 ॥ 
ਦੋਹਰਾ 
ਹੁਇ ਸੁਚੇਤਿ ਜੇਠਾ ਉਠਾ ਛਾਤੀ ਮੁਸ਼ਟ ਪ੍ਰਹਾਰ । 
ਬੋਗ ਲਲਾ ਤਬ ਹੀ ਤਮਕ ਦੀਨ ਕੌਠ ਤਰਵਾਰ ॥ 595 ॥ 
ਚੌਪਈ 
ਗੁਰੁ ਨਾਮ ਕਹੇ ਭਯੋ ਦੁਖੰਡਾ । ਭਗਤ ਸਿੰਘ ਜੇਠਾ ਬਲਵੰਡਾ । 
ਬੇਗ ਲਲਾ ਦਿਖਾਂ ਬਿਸਮੈ ਧਾਰੀ । ਰੋਮ ਰੋਮ ਗੁਰੁ ਨਾਮ ਉਚਾਰੀ ।। 596 ॥ 
ਖਚ ਮਾਨਕ ਆਯੋ ਨਭ ਯਾਨਾ । ਗਾਵਤ ਸੁੰਦਰੀ ਮੰਗਲ ਗਾਨਾ । _ 
ਜੇਠਾ ਦੜ ਗੁਰਧਾਮ ਪਧਾਰਾ । ਬੇਗ ਲਲਾ ਸਭ ਚਰਿਤ ਨਿਹਾਰਾ ।। 597 ॥ 
ਦੋਹਰਾ 
ਮਨ ਮਹਿ ਐਸ ਵਿਚਾਰਿਓ ਗੁਰੁ ਕਉ ਸਤਿ ਖੁਦਾਇ । 
ਮਰੋ ਗੁਰੂ ਕਰ ਜਨਮ ਨਹਿ ਸੋਨਾ ਲਈ ਬੁਲਾਇ ॥ 598 ॥ 
ਸਵੇਯਾ 
ਤੀਨ ਹਜਾਰ ਰਹੀ ਪ੍ਰਤਿਨਾ ਸੋਊ ਆਵਤ ਭੀ ਹਨ ਚੌਬ ਨਿਸ਼ਾਨਾ । 
ਦਾਸ ਕ੍ਰਿਪਾਲ ਨਿਹਾਰ ਪ੍ਰਭੂ ਕਰ ਆਹਵ ਦਾਸ ਗਯੋਂ ਗੂਰ ਥਾਨਾ । 


$2% ਪੌਥੀ ਪਿਖ 


744 ਗੁਰ ਬਿਲਾਸ ਪਾਤਸ਼ਾਹੀ ੬ 


ਮੁਖ ਪੰਜਕ ਫੋਰ ਕੈ ਹਾਥ ਉਠੇ ਗੁਰੂ ਪਾਨ ਕ੍ਰਿਪਾਨ ਲੀਏ ਧਨ ਬਾਨਾ । 
ਐਸੇ ਨਿਹਾਰ ਪਰੋਹਤ ਕੌ ਸੁਤ ਕੀਨ ਬਥਿਨੈ ਮਮ ਜੁਧ ਦਿਖਾਨਾ ॥ 599 ॥ 
ਦਹਰਾ 
ਮਲਕ ਜਾਤੀ ਬਿਨਤੀ ਕਹੀ ਹੇ ਪ੍ਰਭ ਮਮ ਜੁਧ ਦੇਖ । 
ਪੁਨ ਸਹਾਇ ਹਮਰੀ ਕਰੋ ਇਛਾ ਪੂਰ ਅਲੇਖ ॥ 600 ।। 
ਪਾਧਰੀ ਛੇਦ 
ਸੁਨ ਐਸ ਬਾਤ ਮਨ ਮਹਿ ਬਿਚਾਰ । ਭਵ ਲਯੋ ਮਾਨ ਕਰਹੋ ਨਿਵਾਰ । 
ਕੀਨੌ' ਨਿਦੇਸ ਆਹਵ ਕਰਾਇ । ਗੁਰੁ ਪਾਦ ਬੰਦ ਉਠਿਓ ਰਿਸਾਇ । 601 ॥ 


ਕਰ ਧਨੁਖ ਬਾਨ ਕੀਨਾ ਟੈਕਾਰ । ਤਰਕਾਨ ਸੈਨ ਕੌਪੀ ਅਪਾਰ । 
ਛੌਰੇ' ਸੁਬਾਨ ਲਾਗੈ ਨ ਕੋਇ । ਨਭ ਪੰਥ ਰੋਕ ਬਾਦਰ ਸੁ ਹੋਇ ॥ 602॥ 


ਅਨਾਦ ਛੋਦ 
ਦੌਰੇ ਤੀਰ ਰੁੱਕੇ ਗੈਣ । ਜਾਤੀ ਮਲ ਰਤੇ ਨੌਣ । 
ਛੁਟੇ ਬਾਣ ਮਾਰੇ ਸੂਰ । ਦੌਰੇ ਪ੍ਰਾਨ ਲੋਭੇ ਹੂਰ । 603 ॥ 
ਤੇਗਾ ਹਾਥ ਦੌਰੇ ਐਸੇ । ਜੀਵੇ ਮਾਹਿ ਸਿੰਘ ਜੈਸੇ । 
ਮਾਰੀ ਸੋਨ ਸਾਰੀ ਜਾਨ । ਬਲ ਕੌ ਦੇਖ ਕੀਨਾਂ ਮਾਨ।। 604॥ 
ਚੰਪਦਈੀ 
ਪੁਨ ਤੀਖੇ ਲੰ ਬਾਨ ਪ੍ਰਹਾਰੇ । ਬੇਗ ਲਲਾ ਕੀ ਓਰ ਪਧਾਰੇ । 
ਬੇਗ ਲਲਾ ਮਾਰੇ ਬਹੁ ਬਾਨਾ । ਨਭ ਮਹਿ ਬਾਨ ਜੁਧ ਕਰ ਨਾਨਾ।। 605।। 
ਲਲਾ ਬੇਗ ਪੁਨ ਅਸ ਸਰ ਮਾਰਾ ! ਮੂਰਛ! ਕਰ ਜਾਤੀ ਮਲ ਡਾਰਾ । 
ਹਨ ਗਿਰੀ ਕਰ ਮਾਨ ਕਰਾਯੌ । ਕੇਕਈ ਨੌੰਦਨ ਮਾਰ ਗਵਾਯੋ ।! 606॥ 
ਦੋਹਰਾ 
ਸੀ ਗੁਰੁ ਤਸ ਤਾਂਕੇ ਹਰਾਂ ਮਾਨ ਮੂਰਛਾ ਪਾਇ । 
ਦੇਖ ਦੌਰ ਸ੍ਰੀ ਗੁਰੂ ਅਏ ਚਹੁ ਦਿਸ ਅਸ੍ਹ ਨਚਾਇ ॥ 607 । 
ਸਵੋਯਾ 
ਭਾਲ ਜਿਗਾ ਦਿਖ ਲਾਜਤ ਹੈ ਸਸਿ ਛਾਜਤ ਕੌਜ ਪ੍ਰਭਾ ਮੁਖ ਕੀ । 
ਆਯੁਧ ਸਾਮ ਬਿਰਾਜਤ ਹੈ ਤਨ ਪੀਤ ਪੁਸ਼ਾਕ ਛਟਾ ਸੁਖ ਕੀ । 
ਫੂਲ ਡਰੋਂ ਸੁਰ ਜੀਤ ਹੀਏ ਧਰਜੀਤ ਉਚਾਰ ਕਰਹਿ ਰੂਖ ਕੀ । 
ਬਗ ਲਲਾ ਤਬ ਅੰਧ ਪੁਨੀ ਸਭ ਸੋਤ ਸੁਨਹੁ ਜਗ ਮੈ ਸੁਖ ਕੀ ॥ 608 ।੧ 


“ਅ ਪੌਥ] ਮ੍ਰਿਰਨ “£ ਪੋਥੀ ਬਿਸ੍ਹਧ 


ਅਧਿਆਇ ਉਨ੍ਹਵਾਂ ਰ੍ 945 


ਰਸਾਵਲ ਛੋਦ 
ਕਹੀ ਔਸ ਬਾਨੀ । ਗੁਰੂ ਤੇਜ ਵਾਨੀ । 
ਲਰੋਂ ਮੋਹਿ ਸੰਗਾ । ਕਰੋ ਭਾਰ ਜੌਗਾ ॥ 6091 
ਲਲੇ ਬਾਨ ਮਾਰਾ । ਸੁਤ ਪਾਸ ਨਯਾਰਾ । 
ਗੁਰੂ ਬਾਨ ਡਾਰਿਯੌ । ਤਿਸੇ ਅਸ ਮਾਰਿਯੋ ।। 610 ॥ 


ਦੋਹਰਾ 
ਬੇਗ ਲਲਾ ਭੂ ਪੰ ਗਿਰਯੋ ਅਯੋ ਤੋਗ ਗਹਿ ਹਾਥ । 
ਸੀ ਗੁਰੁ ਪਿਖ ਭੂ ਪਰ ਅਏ ਅਰਿ ਕਰ ਜਾਨ ਸਨਾਥ ॥ 611 ॥ 


ਸਵੇਯਾ 

ਆਇ ਕੇ ਬੇਗ ਲਲਾ ਰਿਸਕੌ ਤਬ ਵਾਰ ਕੀਓ ਗੁਰੁ ਢਾਲ ਰੁਕਾਯੋਂ । 

ਬੋਲ ਪੁਨਾ ਪ੍ਰਭੂ ਔਸ ਕਹਿਯੋਂ ਪੁਨ ਔਰ ਕਰੋ ਤਹਿੰ ਕੀਨ ਬਚਾਯੋ । 

ਰੌਕ ਤਿਸੇ ਨਿਜ ਤੇਗ ਹਨੀ ਤਬ ਰੁੰਡਹਿ ਮੁੰਡਹਿ ਚੀਰ ਬਿਲਾਯੋਂ । 

ਭੂਮ ਲਗੀ ਜਨ ਜੀਤ ਕਹੈ ਬਿਬ ਖੰਡ ਭਯੋ ਸੁਰ ਆਨੰਦ ਪਾਯੋ । 612॥ 
ਸਵੇਯਾ 

ਬੇਗ ਲਲਾ ਬਿਬ ਖੰਭ ਪਰਾ ਧਰ ਮਾਰ ਗੁਰੂ ਸਭ ਰੋਖ ਉਚਾਰੇ । 

ਤਾਸ ਕੇ ਜੁਧ ਕਾ ਐਸ ਭਯੋਂ ਫਲ ਜੇਤਕੀ ਸੰਗਤਿ ਉਚ ਸਵਾਰੇ । 

ਸੈਗਤਿ ਝੁਡ ਕਰੀ ਅਲ ਕੀ ਜਿਮ ਨਾਂਹਿ ਸੀ ਮੁਕਟੈ ਮਨ ਧਾਰੇ । 

ਬੇਗ ਲਲਾ ਤਜ ਸੋਗ ਤਕ ਸਭ ਰੋਮ ਭਏ ਸੁਖ ਆਨੰਦ ਧਾਰੇ ।। 6130 
ਦੋਹਰਾ 

ਨਿਕਸ ਜੋਤ ਤਿਹ ਬਦਨ ਤੇ ਸੁਰ ਸੁੰਦਰ ਤਨ ਪਾਇ । 

ਲੀਏ ਯਾਨ ਹੂਰੈ" ਖਿਚੋ" ਚਾਹਤ ਨਾਹਿ ਕਰਾਇ ॥ 614।। 

ਪਦ ਪੰਕਜ! ਗੁਰ ਬੋਦਨਾ ਬੇਗ ਲਲਾ ਤਬ ਕੀਨ । 

ਭਿਸਤ” ਓਰ ਤਬਹੀ ਗਯੋ ਮਨ ਮਹਿ ਆਨੋਦ ਲੀਨ ॥ 615 ॥ 
ਚੌਪਈ 

ਬਿਧੀਏ ਆਦਿ ਦੌਰ ਸਭਿ ਆਏ । ਭਾਖਤ ਜੈ ਜੈ ਪਗ ਲਪਟਾਏ । 

ਬੇਗ ਲਲਾ ਹੋਇ ਮਿਤ ਨਿਹਾਰਾ । ਕਾਬਲ ਬੇਗ ਅਯੌ ਰਿਸ ਧਾਰਾ ॥ 616 ॥ 

ਸਪਤ ਸਹੇਸ ਸੈਨ ਸੋਗ ਧਾਰੈ । ਮਾਰ ਮਾਰ ਕਰ ਵਾਇ ਨਗਾਰੈ । 

ਗੁਰ ਪੁਛਤ ਆਵਤ ਕਉ ਸੂਰਾ । ਖਾਂਨ ਹਸਨ ਭਾਖ ਪ੍ਰਨ ਪਰਾ ॥617॥ 


੬੦ ਪੰਥੀ ਚਹਨ ਕਮਲ “£ ਪੋਥ] ਬਹਿਸ਼ਤ 


746 


ਗੁਰ ਬਿਲਾਸ ਪਾਤਸ਼ਾਹੀ ੬ 


ਹਸਨਖਾਨੋ ਵਾਚ ਦੋਹਰਾ 
ਬੋਗ ਰੀ ਨਾਮ ਹੈ ਤਾਂਹਿ ਭਾਨਜਾ ਜਾਨ । 
ਬੋਗ ਲਲਾ ਸਮ ਬਲੀ ਏ ਤਿੰਨ ਹਜ਼ਾਰ ਪਤਿ ਮਾਨ॥ 618।। 

੮ਦਪਈ 

ਆਵਤ ਤਾਂਹਿ ਬਾਨ ਬਹੁ ਮਾਰੇ । ਮਾਰ ਮਾਰ ਮੁਖ ਬੈਨ ਉਚਾਰੇ । 
ਗਈ ਮੁਰਛਾ ਭਯੋ ਸੁਚੇਤ । ਜਾਤੀ ਮਲ ਧਾਯੌ ਜੁਧ ਹੇਤ ॥ 619 ॥ 
ਜਾਵਤ ਅਰਿ ਬਹੁਤੇ ਹਨ ਡਾਰੇ ! ਜਾਟ ਕਿਖੀ ਜਿਮ ਕਾਟ ਸੁਧਾਰੇ' । 
ਜੋਧ ਰਾਇ ਬਿਧੀਆ ਪੁਨ ਧਾਯੋਂ । ਤੀਨੋ ਮਿਲ ਬਡ ਜੁਧ ਮਚਾਯੋ ॥ 620 ।। 


ਟਟਕ ਛਦ 
ਰਣਕੱਪਤ ਸੂਰ ਲਰੇ ਸਭਹੀ । ਤਿਨ ਤੀਖਨ ਬਾਨ ਲਗੈ ਜਬਹੀ । 
ਤਹ ਗੀਧ ਘਨੀ ਮੰਡਰਾਇ ਰਹੀ । ਨਦ ਸ੍ਰੋਨਤ ਕੀ ਰਨ ਮਹਿ ਸੁ ਬਹੀ ॥ 621॥ 
ਰਨ ਲੱਥ ਘਨੀ ਇਕਠਾਵਤ ਹੈ” । ਤਹ ਜੰਬਕ ਕੋਤ ਪਠਾਵਤ ਹੈ” । 
ਸਿਰ ਗੂਦ ਸੁ ਮੋਦ ਲਗਾਇ ਗਨੌ । ਕਰਮਾਂ ਵਿਸ ਕੇਤ ਬਨਾਇ ਮਨੋ । 622 ॥ 
ਦੋਹਰਾ 
ਤੀਨੋ ਬਹ ਸੈਨਾ ਹਨੀ ਬਚੇ ਸੂਰ ਕਛ ਜਾਨ । 
ਬੇਗ ਕਾਬਲੀ ਕੌਪ ਕੈ ਮਾਰੈ ਤੀਖਨ ਬਾਨ ॥ 623 ॥ 
ਰਸਾਵਲ ਛੋਦ 
ਲਗੈਂ ਬਾਨ ਐਸੇ । ਗਿਰੋ ਪੰਖ ਜੈਸੇ । 
ਭਏ ਮੂਰਛਾਨੇ । ਅਸੋ ਭਾਵ ਜਾਨੇ । 624॥ 
ਮਨੋਂ ਖੋਲ ਰਾਤੇ । ਸ੍ਰਮੰ ਨੀਦ ਮਾਤੇ । 
ਕਿਧੋਂ ਰਾਮ ਭ੍ਰਾਤੇ । ਭਰੇ ਸੌਕ ਗਾਤੇ ॥ 625 ॥ 
ਦਹਰਾ 

ਅਹਰਾਵਣ ਸੌ ਜੁਧ ਕਰ ਰਾਮ ਭਾਤ ਮੁਰਝਾਇ । 
ਤਸ” ਤੀਨੋਂ ਮੁਰਫਤ ਭਏ ਕਾਬਲ ਬੇਗ ਰਿਸਾਇ ॥ 626 ।। 

ਭੁਜੋਗ ਪ੍ਰਯਾਤ ਛੋਦ 
ਓਰ ਛਰੇਂ ਘਨੇ ਬਾਨ ਆਏ । ਪ੍ਰਭੂ ਬਾਨ ਮਾਰੇ ਮਗੌ ਮਾਂਹ ਹਟਾਏ । 
7ਰ ਹੋਏ ਤਿਸੇਂ ਸੁਆਰ ਜਾਨਾ । ਕਰੋਂ ਜੁਧ ਭਾਰੀ ਕੀਓ ਤੀਖ ਬਾਨਾ ॥627। 
'ਕ ਕੌ. ਤੀਰ ਐਸਾ ਚਲਾਯੋ । ਗੁਰੂ ਅਸ ਮਾਥੇ ਲਗਾ ਖੋਤ ਆਜੋ । 


ਗੁਰੂ 
ਗੁਰੂ 


ਹੁੰ ਸੁਅ 
ਤਿਨੈ ਤ 


ਪ੍ਰਭੂ ਝੂਮਿ ਆਏ ਹਨਾ ਤੀਖ ਬਾਨਾ । ਤਿਸੇ ਅਸਪ ਮਾਰਿਓ ਅਏ ਭੂਮਿ ਜੁਆਨਾ 


। 628॥ 


'ਅ ਪੋਥੀ ਸੁ ਡਾਰ £ਦ ਧੌਥੀ ਵਿਸਕਰਮਾ _£ ਪੌਥ) ਤਿਮ 


ਅਧਿਆਇ ਉਨ੍ਹੀਵਾਂ _ 747 


ਦਹਰਾ 
ਗੁਰੂ ਸੁਹੇਲਾ ਹੈ ਹਤਾ ਤਾਂਕੌ ਅਸ੍ਹ ਹਤਾਇ । 
ਲਰੈ' ਪਰਸਪਰ ਦੌਨ ਹੀ` ਦਹ ਦਿਸ ਬਾਨ ਚਲਾਇ ॥ 629 ॥ 


ਸਵੇਯਾ 
_ਕੌਪ ਕੀਓ ਰਨ ਕਾਬਲ ਬੈਗ ਸੁ ਓਰ ਗੁਰੂ ਸਰ ਤੀਖਨ ਮਾਰੇ । 

ਆਵਤੇ ਕਾਟ ਦੀਏ ਸਰ ਸਿਉਂ ਗੁਰ ਖੇਲਤ ਖੇਲ ਕਿਧੋਂ ਰਸ ਸਾਰੇ । 

ਫੋਰ ਮਲੇਛ ਬਡੋ ਕੁਪ' ਕੌ ਗਹ ਤੇਗ ਅਯੋਂ ਮੁਖ ਮਾਰ ਸੁਧਾਰੇ । 

ਖੇਲ ਪਰਾ ਗੁਰ ਸਾਥ ਮਨੋਂ ਤਿੰਹ ਵਾਰ ਕੀਓ ਪ੍ਰਭੁ ਢਾਲ ਰੁਕਾਰੇ ॥ 630।। 
ਚੌਪਈ 

ਤੀਨ ਵਾਰ ਗੁਰ ਤਾਂਹਿ ਗਹਾਏ । ਬਹੁਰ ਤੇਗ ਕਰ ਮਹਿ ਚਮਕਾਏ । 

ਹਨਾ ਸੀਸ ਬਿਬ ਖੰਡ ਪਰਾਯੋਂ । ਕਾਬਲ ਬੰਗ ਖੌਤ ਰਨ ਆਯੋ ॥ 631।। 

ਧਰ ਸੁੰਦਰ ਤਨ ਯਾਨ ਚੜਾਇ । ਗਯੋ ਭਿਸਤ” ਕੌ ਗੁਰ ਗੁਨ ਗਾਇ । 

ਗਈ ਮੂਰਛਾ ਤੀਨੋ ਜਾਗੇ । ਬਿਧੀ ਜੋਧ ਦ੍ਰਿਜ ਜੁਧ ਰਸ ਪਾਗੇ । 632 ॥ 
ਸਵੇਯਾ 

ਆਇ ਲਗੇ ਗੁਰ ਕੇ ਪਦ ਪੰਕਜ ਜੀਤ ਭਈ ਰਨ ਹੋਇ ਉਝਾਰਾਂ । 

ਦੇਵ ਤਬੈ ਨਭ ਬਾਜ ਹਨੇ ਡਰ ਫੂਲ ਬਡੋ ਮਨ ਆਨੰਦ ਧਾਰਾ । 

ਜੀਤ ਨਿਸਾਨ ਬਜੈ ਤਬ ਹੀ ਕਛ ਤਛ ਬਚੇ ਸਤ ਏਕ ਗਵਾਰਾ । 

ਦਾਂਤਨ ਘਾਸ ਗਹਯੋ ਸਰਨਾਗਤ ਰਛ ਕਰੋਂ ਅਸ ਬੰਨ ਉਚਾਰਾ ॥ 633 ॥ 
ਸੋਰਠਾ 

ਆਹਵ ਭੂਮ ਮਝਾਰ ਪੰਦਰਹ ਬੀਸ ਹਜਾਰ ਹਨ । 

ਬਚ ਸਤ ਏਕ ਗਵਾਰ ਦਯਾ ਸਿੰਧ ਗੁਰ ਇਛ ਸਿਉ” ।। 634 ॥ 

ਮੋਮਤ ਸਮ ਰਸ ਗਾਇ ਵਸ ਮਘਰ ਮਾਸ ਕੇ । 

ਖੌੜਸ£ ਦਿਵਸ ਬਿਤਾਇ ਤੀਨ ਜਾਮ ਆਹਵ ਭਯੋ ।। 635 ॥ 
ਚੌਪਈ 

ਡੇਢ ਜਾਮ ਦਿਨ ਜਬੈ ਰਹਾਯੋ । ਸ੍ਰੀ ਗੁਰ ਬਿਜੀਆ ਪਾਨ ਕਰਾਯੋ । 

ਕੀਨ ਸੌਚ ਮੁਖ ਬੈਨ ਉਚਾਰਾ । ਸੂਰ ਧਰੋ ਇਕਠੇ ਤ੍ਰਮ ਸਾਰਾ ॥ 636 ।। 

ਦੌਰੇ ਸੁਰ ਲੌਥ ਇਕਠਾਏ । ਰਚਾ ਦਮਦਮਾ ਉਚ ਸੁਹਾਏ । 

ਸ਼ ਗੁਰੁ ਜੇਠੇ ਓਰ ਨਿਹਾਰਾ । ਜੌਰ ਢਾਕ ਦੋ ਕ੍ਰਿਤ ਸਵਾਰਾ । 6370 


1੦ ਤੇ ਢ ਪੰਥੀ ਰਿਸ “€ ਪੋਥੀ ਬਹਿਸਤ $ਅ ਪੌਥੀ ਸੰਰਹਿ 


748 ਗੁਰ ਬਿਲਾਸ ਪਾਤਸ਼ਾਹੀ ਤੋ 


ਰ ਦੌਹਰਾ 
ਦੀਨ ਦਾਨ ਪੁਨ ਸੈਨ ਜੌ ਅਪਨੀ ਦਾਇ ਕਰਾਇ । 
ਤੁਰਕ ਸੰਨ ਰਚ ਦਮਦਮਾਂ ਤਹਿ ਠਾਂ ਉਚ ਬਨਾਇ । 638 ।। 
ਪਾਂਚੇ ਜੋ ਉਮਰਾਉ ਥੇ ਧਰ ਉਪਰ ਸਭ ਜਾਨ । 
ਅਰਧ ਜਾਮ ਦਿਨ ਤਬ ਰਹਾ ਬੈਠੇ ਕ੍ਰਿਪਾ ਨਿਧਾਨ ॥ 639 ॥ 
ਰ ਚੌਪਈ 
ਅਬਦੁਲ ਢਾਢੀ ਸਨਮੁਖ ਆਯੋ । ਰਚੀ ਵਾਰ ਗਰ ਜਸ ਪ੍ਰਗਟਾਯੋ । 
ਸ੍ਰੀ ਮੁਖ ਸੁੰਦਰ ਬੈਨ ਉਚਾਰੇ । ਇਹ ਸਥਾਨ ਕੀ ਸੌਭ ਅਪਾਰੇ ॥ 640 11 
ਜਸ ਕੁਰਛੰਤਰ ਤਸ ਏ ਜਾਨੋਂ । ਇਹੁ ਨਾਂ ਮਰੇ ਮਿਤ ਭਵ ਹਾਨੋਂ । 
ਇਹੁ ਦਰਸ਼ਨ ਅਘ ਓਉਘ ਨਸਾਈ । ਗੁਰ ਕੇ ਧਾਮ ਸੁਗਮ' ਵਹੁ ਜਾਈ ।। 641॥ 
ਦੌਹਰ 
ਹਸਨ ਖਾਨ ਵਿਦਿਆ ਕੀਓ ਤਹ ਛਿਨ ਬਹੁ ਸੁਖ ਪਾਇ । 
ਕਾਬਲ ਕਾਂ ਸ਼ਰ੍ਬਾ ਕਰਾ ਬਚਾ ਜੌਂ ਸੂਰ ਉਠਾਇ ।। 642 ॥ 
ਪਦ ਪੰਕਜ ਗੁਰ ਬੈਦਨਾ ਹਸਨ ਖਾਨ ਗੁਰ ਧਿਆਨ । 
ਸੰਗ ਸੂਰ ਸ਼ਤ ਏਕ ਲੈ ਤਤ ਛਿਨ ਕੀਓ ਪਿਆਨ ॥ 643 ॥ 
ਚੌਪਈ 
ਸੋਦਰ ਪੜ” ਰਹਿਰਾਸ ਸੁਨਾਏ । ਦਯਾ ਸਿੰਧ ਨਿਜ ਡੇਰੇ ਆਏ । 
ਲੰਪਿਓ ਸੂਰ ਨਿਸਾ ਪ੍ਰਗਟਾਈ । ਭਯੋ ਧਿਆਇ ਪੂਰਨ ਦੁਖ ਹਾਈ ॥ 644॥ 
ਜੋਂ ਨਰ ਪੜੈ ਪੰਚ ਅਰਿ ਜੀਤੇ । ਜਾਇ ਧਾਮ ਗੁਰ ਪ੍ਰਾਨਨ ਬੀਤੇ । 
ਅਛਤ ਤਨ ਸੁਖ ਗੁਰੂ ਭੁਗਾਵੈ । ਏਹ ਧਿਆਇ ਜੋ ਪੜੋ ਸੁਨਾਵੈ ॥ 645॥ 
ਦੋਹਰਾ 
ਮਹਾ ਤੁਛ ਕਵਿ ਦੀਨ ਜਨ ਮੁੜ ਬੁਧ ਅਗਿਆਨ । 
ਛਿਮੇ ਭੁਲ ਮਮ ਸੋਧਕੈ ਬਖਸ਼ੌ ਕਾ ਨਿਧਾਨ ॥ 646 ॥ 
__ ਚੌਪਈ 
ਸੁਨੋ ਸਤ ਇਹ ਕਥਾ ਰਸਾਲਾ । ਕੌਤਕ ਆਗੈ ਕਰ ਹਹਿੰ ਦਯਾਲਾ । 
ਪੁਰ ਕਰਤਾਰ ਚਰਿਤ ਬਹੁ ਕਰੈ" । ਬਿਧੀਏ ਗਾਥ ਪਾਛ ਕਛ ਰਰੈ” ॥ 647।) 
ਤੇਗ ਬਹਾਦਰ ਹੋਇ ਵਿਵਾਹਾ । ਕੌਤਕ ਅਨਿਕ ਤਹਾਂ ਚਿਤ ਚਾਹਾ । 
ਪੁਨਾ ਜੁਧ ਪੰ'ਦੇ ਸੋਗ ਹੋਵੈ । ਘਨੀ ਸੈਨ ਤੁਰਕਾਨੀ ਖੋਵੈ । 648 ॥ 


ਤਮ 
'ਅ ਪੋਥੀ ਸਹਿਜ _£ਏ ਪ੍ਰੌਥੀ ਪਠ 


ਅਧਿਅ!ਇ ਉਨ੍ਹੋਵਾਂ 749 


ਦੋਹਰਾ 
ਤੁਛ ਬੁਧ ਮਮ ਜਾਨ ਕੈ ਕੀਜੋ ਸੋਤ ਸਹਾਇ । 
ਇਹੈ ਚਾਹਿ ਦਾਰਿਦ ਹਨੋ ਅਹਿ ਨਿਸ ਗੁਰ ਗੁਨ ਗਾਇ।। 649॥ 
ਇਤਿ ਸ੍ਰੀ ਗੁਰ ਬਿਲਾਸ ਮਾਤਾ ਦਮੌਦਰੀ ਜੌਤੀ ਜੋਤ ਸਮਾਏ ਗੁਰੂ ਸਰ ਜੁਧ ਬਰਨਨੰ 
ਨਾਮ ਉਨੀਸਵੇ' ਧਿਆਇ ਸਮਾਪਤ ॥ 19 ।। ਵਾਹਿਗੁਰੂ ।। 


ਅਧਿਆਇ ਵੀਹਵਾਂ 


ਦੌਹਰਾ 
ਨਾਮ ਸੋਤ ਜਗ ਮਹਿ ਕੀਓ ਸਦਾ ਦੀਨ ਪਰ ਨੇਹ । 
ਤਾਂ ਗੁਰ ਨਾਨਕ ਕਉ ਨਮੋ ਬਿਮਲ ਬੁਧਿ ਵਰ ਦੇਹ ॥1 ॥ 
ਚੰਪਈ 
ਭਗਤ ਸਿੰਘ ਗਾਥਾ ਸੁਖ ਦੈਨੀ । ਸੈਸੈ ਪਾਪ ਛੌਰ ਹਿਰ ਲੈਨੀ । 
ਪਰੀ ਨਿਸਾ ਗੁਰ ਸੂਰ' ਸੰਭਾਰੇ । ਏਕ ਏਕ ਕਉ ਪ੍ਰਛ ਸੁਧਾਰੇ ॥2॥ 
ਦਾ ਦਸ਼ ਸਤਿਗੁਰ ਕੀ ਹਤ ਸੈਨਾ । ਰਾਇ ਜੌਧ ਅਤਿਸੈ ਜੁਧ ਐਨਾ । 
ਔਰ ਸੈਨ ਜੋ ਸੰਗਤ ਆਈ । ਹਤੀ ਜੁਧ ਸਭ ਬੈਦ ਕਟਾਈ ॥ 3॥ 
ਦੋਹਰਾ 
ਮਲਕਾ ਜਾਤੀ ਬਿਧੀ ਪੁਨ ਰਾਇ ਜੋਧ ਅਤਿ ਭਾਰ। 
ਲਾਗੇ ਇਤ ਗੁਰ ਦਿ੍‌ਸ਼ਟ ਧਰ ਤਤ ਛਿਨ ਦਏ ਨਿਵਾਰ ॥ 4 ॥ 
ਚੌਪਈ 
ਅਬਦੁਲ ਗੁਰ ਸੈਗ ਸਦਾ ਰਹਾਵੈ । ਗੁਰ ਜਸ ਉਠ ਬਹੁ ਵਾਰ ਸੁਨਾਵੈ । 
ਕਈ ਪ੍ਰਕਾਰ ਕੇ ਸਬਦ ਸੁਨਾਇ । ਸਦਾ ਏਕ ਰਸ ਗੁਰ ਗੁਨ ਗਾਇ ।। 5 ॥ 
ਦੋਹਰਾ 
ਕਰਾਂ ਭੋਜਨ” ਬਿਸ਼ਰਾਮ ਕਰ ਦਯਾ ਸਿੱਧ ਸੁਖ ਧਾਮ । 
ਹੌਤ ਪ੍ਰਾਤ ਆ ਦਮਦਮੇ” ਬੈਠੇ ਲਾਇ ਦਿਵਾਨ ॥ 6 ।। 
ਜਾਨ ਭਾਈ ਏਕਲ ਰਹਾ ਭ੍ਰਾਤ ਹਤਾ ਜ੍ਰਧ ਮਾਂਹਿ । 
ਗਯੋ ਨਿਕਟ ਮਨ ਮਹਿ ਵਿਰਹ ਚਿਤ ਕੀ ਮੋਟ ਉਮਾਹਿ ॥ 7 ।। 
ਚੰਪਈ 
ਸਰਵਨ ਮੰਤੁ ਗੁਰ ਐਸ ਸੁਨਾਯੋਂ । ਵਿਰਹ ਮੋਂਟ ਜਗ ਵਿਖਾ ਦਿਖਾਯੋਂ 1 
ਸੁੰਦਰ ਸੌਭੰ ਲਾਇ ਦੀਵਾਨ । ਬੈਠ ਦਮਦਮੇ [ਪ੍ਰਭ]! ਕ੍ਰਿਪਾ ਨਿਧਾਨ ॥ 8 ॥ 
ਮਾਲਵ ਕੀ ਸੋਗਤ ਬਹੁ ਆਵੈ । ਕਰ ਦਰਸ਼ਨ ਬਹੁ ਪੁਜ ਚੜਾਵੈ । 
ਏ ਬਿਧ ਗਾਂਥ ਗੁਰੂ ਕੀ ਗਾਈ । ਅਬ ਸੁਨ ਕਥਾ ਔਰ ਸੁਖਦਾਈ ॥ 9 ॥ 


ਦ ਪੋਬੀ ਬੀਰ _5% ਪੋਥੀ ਅਚ ਪ੍ਰਸਾਦ _$ਅ ਪੌਥੀ ਵਿਚੋਂ 


ਅਧਿਆਇ ਵੀਹਾਂ ਰ 751 


ਦਹਰਾ 
ਹਸਨ ਖਾਨ ਜਬ ਹੀ ਗਯੋ ਗੁਰ ਕੀ ਆਇਸ ਪਾਇ । 
ਤੀਨ ਰੌਨ ਬਸ ਪੰਥ ਮਹਿ ਬਹੁਰੋ ਹਰਖ ਬਢਾਇ ।। 10 । 


ਅੜਿਲ 
ਆਗੇ ਮਨ ਮੈ ਐਸੇ ਸ਼ਾਹ ਵਿਚਾਰਹੀ । 
ਬੋਗ ਲਲਾ ਬਡ ਸੂਰ ਗੁਰੂ ਕਉ ਮਾਰਹੀ । 
ਦੇਉ ਅਸੂ ਜੁਤੇ ਆਇ ਸੰਨ ਤਿਹ ਘਾਇਕੌ । 
ਹੌ ਨਾਤਰ ਕਾਇਰ ਜਾਨਹੁ ਦੇਹੁ ਹਟਾਇਕੌ ॥ 11 ॥ 
ਦੌਹਰਾ 
ਕਿਸੀ ਪੁਰਖ ਤਬ ਯੋ ਕਹੀ ਆਯੋ ਇਕ ਅਫਗਾਨ । 
ਸਾਥ ਸੂਰ ਸੰ ਏਕ ਹੈ ਅਯੋ ਜੁਧ ਕਹ ਜਾਨ। 12 ॥ 
ਚੌਪਈ 
ਕਹਾ ਸ਼ਾਹਿ ਅਬ ਦੇਰ ਨ ਕੀਜੈ । ਤਾਂਕੋ ਤੁਰਤ ਬੋਲ ਕੋ ਲੀਜੈ । 
ਖਾਂ ਵਜੀਰ ਨਿਸ ਦਾਸ ਪਠਾਏ । ਤਾਂਕੋਂ ਬੋਲ ਸਭਾ ਮੈ ਲਯਾਏ ।। 13 ॥ 


ਰਸਾਵਲ ਛਦ 
ਹਸਨ ਸੁ ਆਯੋ । ਸੁ ਬੈਦਨ ਕਰਾਯੋ । 
ਤਿਸੇ ਸ਼ਾਹ ਪੁਛਾ । ਕਹਾ ਤਾਂਹਿ ਸੂਛਾ ।। 14 ॥ 
ਦੋਹਰਾ 
ਹਸਨ ਖਾਨ ਬਹੁਰ ਕਹਾ ਏਕ ਅਸਰ ਰਨ ਘਾਇ । 
ਬੇਗ ਕਾਬਲੀ ਰੀਤਿ ਸਿਉ ਦੀਨਾ ਭਿਸਤ ਪਠਾਇ ।1 15 ।। 
ਚੌਪਈ 
ਹਤਾ ਅਸ ਦਿਖ ਗੁਰ ਰਿਸ ਪਾਈ । ਬੇਗ ਕਾਬਲੀ ਹੈ ਜੁਤ ਘਾਈ । 
ਸਭ ਸੈਨਾ ਏ ਭਾਂਤ ਸੰਘਾਰੀ । ਹਮ ਬੈਠੇ ਨਿਜ ਠੌਨ ਨਿਹਾਰੀ ॥ 16 । 
ਸਨਤ ਸਾਹ ਮਨ ਬਿਸਮੈ ਪਾਈ । ਗੁਰ ਕੀ ਸੈਨਾ ਤੁਛ ਸੁਨਾਈ । 
ਤੀਸ ਸਹੈਸ੍‌ ਪਾਂਚ ਸੌ ਸੈਨਾ । ਉਮਰਾਵਹਿ ਸੌ ਭੇਜੀ ਐਨਾ ॥ 17॥ 
ਦੋਹਰਾ 
ਖਾਂ ਵਜੀਰ ਬਹਰੋ ਕਹਾ ਸੋ ਤੁਰੋਗ ਰਨ ਘਾਇ । 
ਪਠੀ ਸੈਨ ਜਾਂ ਹਿਤ ਪ੍ਰਬਲ ਮਿ੍‌ਖਾ? ਕੋਪ ਉਪਜਾਇ ।। 18 ॥ 
ਗੁਰ ਨਾਨਕ ਬਖਸੀਸ ਹੈ ਤੋਹਿ ਬਡੇ ਕਰਿ ਰਾਜ । 
ਤਾਂ ਸਿਉ' ਤੁਮ ਜੂਝਨ ਕਰੋ ਤੁਛ ਬਾਤ ਕੀ ਬਾਜ । 19 ।। 


£ਅ ਪੋਥੀ ਬਹਿਜਤ _“ਅ ਪੋਥੀ ਸਿਥਯਾ 


ਰ 752 ਗੁਰ ਬਿਲਾਸ ਪਾਤਸ਼ਾਹੀ ੬ 


ਛਦ 
` ਗੁਰ ਸਮ ਨ ਕੋਈ । ਪ੍ਰਗਟ ਬਾਤ ਜੋਈ । 
ਲਲਾਬੇਂਗ ਘਾਯੋਂ । ਸੁ ਭ੍ਰਾਤਾ ਹਤਾਯੌ ॥ 20।। 
ਤਾਂ ਬਸੇ ਉਪਾਰਾ । ਸੁ ਕਾਬਲ ਉਜਾਰਾ । 
ਤਬੈ ਸਾਹ ਦੇਖਾ । ਹਸਨ ਖਾਨ ਪੋਖਾ। 21 ॥ 
ਵਜੀਰ ਸੁਣਾਏ । ਨ ਦੇਰ ਧਰਾਏ । 
ਤਬੈ ਤਾਹਿ ਸੂਬਾ । ਕੀਓ ਤਾਹਿ ਖੂਬਾ ॥ 22 ॥ 
ਸਿਰੋਪਾਇ ਦੀਨਾ । ਸਵਾ ਲਾਖ ਚੀਨਾ । 
ਸੁ ਸੈਨਾ ਸੁ ਦੀਨੀ । ਤਬੈ ਸ਼ਾਹ ਭੀਨੀ ॥ 23 ॥ 
ਦੋਹਰਾ 
ਸ਼ਾਹ ਸੈਨ ਦੌਕੈ ਤਬੇ ਕਾਬਲ ਓਰ ਪਠਾਇ । 
ਹਸਨ ਖਾਂਨ ਪਯਾਨਾ ਕੀਓ ਦਯਾ ਸਿੰਧ ਗੁਨ ਗਾਇ । 24॥ 
ਸੁਨੋ ਸਤ ਜਗ ਮਹਿ ਨਹੀ ਗੁਰ ਸਮ ਗਰੀਬ ਨਿਵਾਜ । 
ਤੁਛ ਸਿਪਾਹੀ ਜੌਤ ਥੇ ਦੀਓ ਅਧਿਕ ਗੁਰ ਰਾਜ। 25 ॥ 
ਚੌਪਈ 
ਦੀਓ ਰਾਜ ਗੁਰ ਕੌਨ ਮਿਟਾਵੇਂ । ਹੋਵੈ ਸੋਇ ਸ੍ਰੀ ਗੁਰ” ਭਾਫੈ । 
ਖਾ ਵਜ਼ੀਰ ਅਤਿਸੰ ਸਮਝਾਯੋ । ਬਾਦਸਾਹ ਮਨ ਬੈਰ ਮਿਟਾਯੋ । 26 ॥ 
ਭਾਖਯੌਂ ਕਹਾਂ ਅਸਪ” ਦਰਿਆਈ । ਜਾਂ ਹਿਤ ਏਤੀ ਸੋਨ ਪਠਾਈ । 
ਇਹ ਤਬ ਸਮਝ ਸਭਨ ਮਨ ਧੀਰਾ । ਤਨ ਨਾਸ਼ੀ ਲਖ ਜਾਨ ਗੈਭੀਰਾ ॥ 27 ॥ 
ਇਹ ਨਾਂ ਸ੍ਰੀ ਗੁਰ ਚਰਿਤ ਕਰਾਵਹਿ । ਬਨ ਮਹਿ ਅਧਿਕ ਸ਼ਿਕਾਰ ਖਿਲਾਵਹਿ । 
ਅਸ਼ਟ ਦਿਵਸ ਗ੍ਰਰ ਤਾਂਹਿ ਰਹਾਏ । ਬਹੁਰੋਂ ਤਹਿ ਤੇ ਪਯਾਨ ਕਰਾਏ ॥ 28 ।। 
ਦੋਹਰਾ 
ਸਭਨ ਸੁਨਤ ਸਰੀ ਮੁਖ ਕਹਾ ਇਹੁ ਤੀਰਥ ਮਮ ਜਾਨ । 
ਨਾਮ ਗੁਰੂ ਸਰ ਕਲਪਤਰ ਸਭ ਸੂਖ ਸੋਪਤ ਖਾਨ । 29 ।। 
ਚੌਪਈ 
ਇਹੁ ਮਜਨ ਫਲ ਪਯੇ ਚਾਰ । ਕਰ ਦਰਸ਼ਨ ਨਹਿ ਪਰੇ ਸੋਸਾਰ । 
ਅੱਸ ਕਹਿ ਸ੍ਰੀ ਗੁਰ ਕੀਓ ਇਸਨਾਨਾ । ਭਾਂਤ ਭਾਂਤ ਦੀਨਾ! ਬਹੁ ਦਾਨਾ । 30 । 
ਏਕ ਸਿਖ ਜਾਨ ਰਵਿਦਾਸੀ । ਸੋਵ ਦਮਦਮੇ ਸੰਪ ਬਿਲਾਸੀ । 
ਸਹਨੀ“ ਦੀਪ ਈਹਾਂ ਤੁਮ ਕੀਜੈ । ਏਕ ਅਚਲ ਮਨੈ ਕਉ ਦੀਜੈ ॥ 31 ॥ 





“ਅ ਤੋਂ ਏ ਪੌਥੀ ਪ੍ਰਭ ਥੀ _“ਅ ਤੋਂ ਏ ਪੋਥੀ ਅਸ੍ਹ _$% ਪੋਥੀ ਕੀਨੋ _#£ ਪੋਥੀ ਝਾੜ੍ਹ 


ਅਧਿਆਇ ਵਹਵ 753 


ਦੌਹਰ” 
ਪੂਰ ਕਾਅਨਾ ਸਗਲ ਏ ਜੋ ਤੁਮਰੇ ਮਨ ਮਾਂਹਿ। 
ਰਨਥੇਭਾ ਇਹੁ ਦਮਦਮਾ ਮੁਕਤ ਭੁਗਤ ਫਲ ਦਾਇ।। 32॥ 
ਚੰਪਈ 
ਭਗਤ ਸਿੰਘ ਗੁਰ ਕ੍ਰਿਪਾ ਨਿਧਾਨਾ । ਸਕਲ ਸੈਨ ਜੁਤ ਕੀਨ ਪਯਾਨਾ । 
ਅਠ ਦਸ ਸੈ ਗੁਰ ਕੀ ਚਲ ਸੈਨਾ ।। ਜੌਧ ਪਾਂਚ ਸੈ ਮੂਰਤ ਸੈਨਾ ॥ 33 ॥ 
ਜਾਨ ਭਾਈ ਸ੍ਰੀ ਗੁਰ ਅਸਵਾਰਾ । ਰਵਿ ਹੈ ਲਾਜਤ ਚਾਲ ਨਿਹਾਰਾ । 
ਕਰਤ ਬਾਤ ਕਾਂਗੜ ਮਹਿ ਆਇ । ਤਿਹ ਠਾਂ ਸ੍ਰੀ ਗੁਰੁ ਡੋਰੇ ਪਾਇ ॥ 34 ॥ 
ਦੋਹਰਾ ਰ 
ਲੈ ਪ੍ਰਸਾਦਿ ਭੋਟਾ ਧਰੀ ਰਾਇ ਜੌਧ ਕੀ ਨਰਿ । 
ਪਦ' ਪੰਕਜ' ਗੁਰ ਕੋ ਪਰੀ ਮਨ ਮਹਿ ਆਨੰਦ ਧਰਿ ॥ 35 ॥ 
ਚੌਪਈ 
ਸ੍ਰੀ ਗੁਰ ਦੀਨਾ ਧੀਰ ਅਪਾਰਾ । ਬਡ ਸੁਹਾਗ ਨਹਿ ਦੁਖ ਸੁਧਾਰਾ । 
ਪਰੀ ਰੈਨ ਕੀਨੀ ਬਹੁ ਸੇਵਾ । ਆਏ ਸਦਨ ਜਾਨ ਗੁਰ ਦੇਵਾ ॥ 36 । 
ਛਿਤਨ ਰੋਰ ਨਿਜ ਸੈਨ ਨਿਹਾਰੀ । ਬਿਸਮੈ" ਭਈ ਜੋਧ ਕੀ ਨਾਰੀ । 
ਰਾਇ ਜੌਧ ਸਭ ਬਾਤ ਸੁਣਾਈ । ਜੈਸ ਗੁਰੁ ਬਲ ਜੁਧ ਜਿਤਾਈ ।। 37॥ 
ਦੌਹਰਾ 
ਹੈ ਪਿਆਰੀ ਜਗ ਮਹਿ ਨਹੀ" ਭਗਵਤ [ਸਮ]? ਅਸ ਕੌਇ । 
ਦੀਨ ਦਿਆਲ ਜਸ ਗੁਰੁ ਹੈ' ਦਯਾ ਸਿੰਧ ਦੁਖ ਖੋਇ ॥ 38 ।। 
ਸੋਰਠਾ 
ਕਥਤ ਔਸ ਪਤਿ ਬਾਮਾ! ਭਗਤ ਸਿੰਘ ਮੁਖ ਪਾਇਕੈ । 
ਤਬ ਕੀਨੋ ਬਿਸ੍ਰਾਮ ਉਠਹਿ ਹਰਖ ਲਖ ਪ੍ਰਾਤ ਕੋ ॥ 39 ॥ 
ਚੌਪਈ 
ਭੌਰ ਹੋਤ ਸਾਧੂ ਚਲ ਆਯੋ । ਭਾਈ ਰੂਪਾ ਸਾਥ ਸੁਹਾਯੋਂ । 
ਆਇ ਗੁਰੁ ਪਦ ਪੰਕਜ ਲਾਗੇ । ਕਰ ਦਰਸ਼ਨ ਮਨ ਮਹਿ ਸੁਖ ਪਾਗੇ ।। 20।। 
ਆਨੰਦ ਕ੍ਰਸ਼ਲ ਪੁਛ ਪ੍ਰਭੂ ਸਵਾਮੀ । ਤੌਰ ਕ੍ਰਿਪਾ ਸੂਖ ਹੈ ਸੁਖਧਾਮੀ । 
ਭਲਾ ਭਯਾ ਬਹੁਤੇ ਅਰਿ ਮਾਰੋ । ਗਉ ਧਰਨੀ ਕੀ ਰਖਯਾ ਧਾਰੇ ॥ 41 ॥ 
ਚਾਹੇ ਨ ਖੋਦ ਦੁਸ਼ਟ ਹਨ ਡਾਰੋ । ਏਹੁ ਲਾਲਾ ਤੁਮ ਦੁਖ ਸਮ ਧਾਰੋਂ । 
ਚਰਚਾ ਅਨਿਕ ਕਰੀ ਗੁਰ ਸੰਗਾ । ਕੌਨ ਕਵੀ ਕਰ ਬਰਨ ਪ੍ਰਸੈਗਾ ।। 42 ।। 


ਮ ਪੋਥੀ ਚਰਨ ਕਮਲ “ਐਅ ਪੋਥੀ ਵਿਚੋ “ਅ ਤੇ ਏ ਪੌਥੀ ਨਾਰਿ 


754 ਗਰ ਬਿਲਾਸ ਪਾਤਸ਼ਾਹੀ ੬ 


ਦੋਹਰਾ 
ਤੀਨ ਦਿਵਸ ਸੀ ਗੁਰੁ ਰਹੇ ਰਾਇ ਜੌਂਧ ਨਿਕਟਾਇ । 
ਚਤੁਰਥ ਦਿਨ ਪਿਆਨਾ ਕੀਓ ਸਭ ਕਉ ਧੀਰ ਧਰਾਇ ।। 43 ।। 
ਚੌਪਈ 
ਸਾਧੂ ਰੂਪ ਚੋਦ ਸੁਖ ਪਾਏ । ਲੈ ਆਇਸ ਪੁਰ ਓਰ ਸਿਧਾਏ । 
ਰਾਇ ਜੌਧ ਕਹਿ ਸੈਗ ਸਿਧਾਵਉ । ਪਦ ਪੰਕਜ ਕੀ ਸੇਵ ਕਰਾਵਉ” ॥ 44 ॥ 
ਰਹੋ ਈਹਾਂ ਗੁਰੁ ਬੈਨ ਉਚਾਰਾ । ਸਤਿਨਾਮ ਜਪ ਮੌਤ੍ਰ ਉਦਾਰਾ । 
ਦਸਮ ਰਰਪ ਧਰ ਤ੍ਰਮ ਢਿਗ' ਆਵਓ । ਬੈਨ ਈਹਾਂ ਵਡ ਚਰਿਤ ਕਰਾਵਓ ॥ 45 ।। 
ਦੋਹਰਾ 
ਤਬ ਲਗ ਤਨ ਤਮਰੋ ਰਹੈ ਬਹੁਰ ਜਾਇ ਗੁਰ ਧਾਮ । 
ਸਤ ਸੋਵ ਨਿਸ ਦਿਨ ਧਰੋ ਕਰਓ ਸਦਨ ਬਿਸ੍ਰਾਮ।। 46 ॥ 
ਸਵੇਯਾ 
_ਗਿਆਨ ਦ੍ਰਿੜ੍ਹਾਇ ਸੁਨਾਇ ਕੈ ਮੌਤ ਰਾਇ ਤ੍ਰੀਆ” ਜੁਤ ਆਨੰਦ ਪਾਯੋਂ । 
ਭੋਟ ਚਲੀ ਅਨਪਾਰ ਉਪਾਰ ਕੌ ਸਿੰਧ ਦਯਾ ਪੁਨ ਪਿਆਨ ਕਰਾਯੋ । 
ਸੈਨ ਪਧਾਰ ਸ੍ਰਾਰ ਪਭ ਅਸ ਚਾਲ ਪਿਥੇ ਖਗ ਰਾਜ ਲੁਭਾਯੋਂ । 
ਮਥ ਬਸੈ ਨਿਸ਼ ਤੀਨ ਦਯਾ ਨਿਧ ਪੁਰ ਕਰਤਾਰ ਤਬੈ ਨੀਯਰਾਯੋ 1 47 । 
ਸੋਰਠਾ 
ਬਾਜਤ ਬਾਜ ਅਪਾਰ ਭਾਟ ਕਲਾਵਤ ਧਨ ਕਰੇ । 
ਬਾਬੇ ਆਦਿ ਸ ਸਾਰ ਧਰ£ ਭੇਟਾ ਆਗੇ ਮਿਲਹਿੰ । 48 ।। 
ਦਹਰਾ 
ਪੁਸ਼ਪ ਮਾਲ ਗਲ ਮੈ ਡਰੈ ਮਨ ਪੁਰ ਜਨ ਸੁਖ ਪਾਇ । 
ਧਰ ਪ੍ਰਸਾਦ ਬਿਨਤੀ ਕਰੀ ਅਤਰ ਅਧਿਕ ਛਿਨਕਾਇ ।। 49 ॥ 
ਚੌਪਈ 
_ਸਨੈਂ ਸਨੈ ਗੁਰ ਅਗ੍ਰ ਚਲਾਵਹਿੰ । ਸਭ ਪੁਰ ਜਨ ਕਉ ਧੀਰ ਧਰਾਵਹਿ । 
ਇਹ ਇਧ ਨਿਜ ਮਹਲੀ ਪਹੁੰਚਾਏ । ਸੀ ਗ੍ਰਿਥ ਕਉ ਦਰਸ਼ਨ ਪਾਏ ॥ 50 । 
ਧਰ ਪ੍ਰਸਾਦਿ ਬਹੁ ਬਿਨਤਿ ਉਚਾਰੀ । ਕਰ ਬੰਦਨ ਪੁਰ ਚਲੈ ਮੁਰਾਰੀ । 
ਸਭ ਸੋਗਤ ਤਿਹ ਪੀਛੋ ਜਾਵੈ । ਅਦਬ ਸਹਿਤ ਸਭ ਸੀਸ ਨਿਵਾਵੈ ॥ 51।। 
ਦੌਹਰ 
ਗਏ ਬਹੁਰ ਪਰਵਾਰ$ ਮਹਿ ਲਗੈ ਚਰਨ ਸਭ ਆਇ । 
ਦਉ ਮਾਤ ਚਰਨੀ ਲਗੀ ਸੁਨਖਾ ਸਹਿ ਅਧਿਕਾਇ !। 52 ॥ 


&ਅ ਪੌਥ ਨਾਹਿ _£ਅ ਤੋਂ ਦ ਪੌਥੀ ਨਾਰਿ “ਦ ਪੋਬੀ ਕ੍ਰਿਪਾ “ਏ ਪੌਥੀ ਲੂੰ % ਤੇ ਟ ਪੌਥੀ ਕੁਟੰਬ 


ਅਧਿਆਇ ਵੀਹਵਾਂ 755 
ਬਾਬੇ ਕਉ ਸ੍ਰੀ ਮੁਖ ਕਹਾ ਸੋਨਾ ਕੀ ਸੁਧ ਲੋਹ । 
ਇਛਾ ਜਿਹੇ ਕੀ ਸੌ ਕਰੋ ਮਨ ਇਛਤ ਸੁਖ ਦੇਹ ॥ 53।। 
ਮਾਤ ਚਰਨੀ ਬਿਧੀਆ ਲਗੋ ਮਿਲਿ ਬਾਬੇ ਕੇ ਔਗ । 
ਬਹੁਰ ਮਿਲਿਓ ਰਵਿ ਅਣੀ ਕਉ ਮੂਰਤ ਦੇਖ ਮਯੰਕ । 5411 
ਸੋਰਠਾ 
ਮਨ ਇਛਤ” ਸੁਖ ਦੀਨ, ਬਾਬੇ ਗੁਰੁ ਆਇਸ ਧਰੀ । 
ਸਕਲ ਸੰਨ ਰੁਚ ਚੀਨ, ਕਮੀ ਕੌਨ ਸ੍ਰੀ ਗੁਰੁ ਜਹਾਂ ॥ 55 ।। 
ਚੌਪਈ 
ਪੈਦੇ ਖਾਂ ਬਹੁਰੌ ਚਲ ਆਯੋਂ । ਦਯਾ ਸਿੰਧ! ਕੇ ਪਗ ਲਪਟਾਜਯੋ । 
ਕੁਸਲ ਪੂਛ ਗੁਰੁ ਕੀਨੀ ਧੀਰਾ । ਬਿਧੀਆ ਔਕ ਮਿਲੋਂ ਸੁ ਗੈਭੀਰਾ । 56 ॥ 
ਜਾਤੀ ਮਲ ਸੂਰ ਥੇ ਜੇਤੇ । ਪੈਦੇ ਸਿਉ ਮਿਲ ਆਨੰਦ ਤੇਤੇ । 
ਧਰੀ ਨਿਸਾ ਪੁਰ ਜਨ ਸਭ ਆਏ । ਧਰ ਪ੍ਰਸਾਦ ਪ੍ਰਭਾਂ ਦਰਸ਼ਨ ਪਾਏ । 57 1 
ਦੌਹਰਾ 
ਬਿਧੀ ਚੋਦ ਸਭ ਕਉ ਤਬੋ ਆਹਵ ਗਾਥ ਸੁਨਾਇ । 
ਸਨਤ ਗਾਥ €ਸਤਤਿ ਕਰੀ ਪਦ ਪੰਕਜ ਲਪਟਾਇ । 59 ॥ 
ਚੌਪਈ 
ਦੈ ਧੀਰਜ ਆਇਸ ਪ੍ਰਭ ਦੀਨੀ । ਪੁਰ ਜਨ ਮਨ ਮਾਹਿ ਆਨੰਦ ਲੀਨੀ । 
ਦੀਪਮਾਲ ਬਹੁ ਭਾਂਤ ਕਰਾਈ । ਬਾਜੀ ਅਸਤ ਬਿਅਤ ਚਲਾਈ ।। 60 । 
ਮਾਨਹੁ ਜੁਧ ਸ੍ਰਬਰ ਪਾਛੇ । ਮੈਗਲ ਭਯੋ ਅਧਿਕ ਰੁਚ ਆਛੇ । 
ਏ ਬਿਧ ਮੌਗਲ ਹੌਤ ਅਪਾਰਾ । ਬਾਜਤ ਜੋ ਕੇ ਨੀਤ ਨਗਾਰਾ । 61 ॥ 
ਦੌਹਰਾ 
ਪੈਦੇ ਖਾਂ ਪੁਛਤ ਭਯੋ ਆਦਿ ਔਤ ਮਨ ਲਾਂਇ । 
ਬਿਧੀ ਚੋਦ ਆਹਵ ਕਥਾ ਸਭ ਹੀ ਦਈ ਸੁਨਾਇ । 62॥ 
ਚੌਪਈ ਰ 
ਦੇ ਖਾਂ ਸੁਨ ਬਿਸਮੈ ਪਾਈ । ਬਡ ਸੈਨਾ ਤੁਰਕਾਨੀ ਘਾਈ । 
ਹਉ ਹੋਤ ਗੁਰੂ ਕੇ ਸੰਗਾ । ਨਿਜ ਬਲ ਕਰਤ ਭਾਰ ਤਹਿੰ ਜੰਗਾ 1 63।। 
ਗੁਰੁ ਕੋ ਜੇਠਾ ਹੈ ਹਤ ਹੋਈ । ਜੇ ਮੇ ਜੁਧ ਵਿਖੇ ਨਹ ਜੋਈ । 
ਬਿਧੀ ਚੰਦ ਕਹ ਬਲ ਅਸ ਭਾਈ । ਤੁਮਰੇ ਬਲ ਕੀ ਉਪਮ ਮਹਾਈ 1 64।। 
ਦੋਹਰ” 
ਪਰ ਗੁਰੂ ਕੀ ਇਛਾ ਪ੍ਰਬਲ ਹੌਵਤ ਜੌ ਪ੍ਰਭ ਭਾਇ । 
ਤੋ ਕਉ ਬਲੀ ਪਛਾਨ ਕੈ ਦੀਨਾ ਈਹਾਂ ਪਠਾਇ ॥। 65 । 


ਪੰ 
ਜੇ 


/ਅ ਪੌਥੀ ਬਾਫਤ £ਮ ਤੋਂ ਏ ਪੋਥੀ ਕ੍ਰਿਪਾਂਨਿਧਿ “ਆ ਪੌਥੀ ਗੁਰ 


756 ਗੁਰ ਇਲਾਸ ਧਾਤਸ਼ਾਹੀ ੬ 


ਚੱਪਈ 
ਕਰਤ [ਬਾਤੀ] ਕਛ ਨਿਸਾ ਬਿਹਾਈ । ਭੋਜਨ ਕੀਨ ਤਬੈ ਜਗ ਸਾਂਈ । 
ਕਰ ਭਜਨ ਗੁਰੂ ਆਇਸ ਪਾਇ । ਨਿਜ ਨਿਜ ਆਸ੍ਮ ਸਭੈ ਸਿਧਾਇ ॥ 66 ॥ 
ਸਰੀ ਗੁਰੁ ਸੁੰਦਰ ਪਲੰਘ ਬਿਰਾਜੈ । ਦੇਖ ਅਨੰਗ ਤਾਂਹਿ ਛਬਿ ਲਾਜੈ । 
ਮਾਤ ਨਾਨਕੀ ਅੰ ਮਰਵਾਹੀ । ਕਰਤ ਸੇਵ ਮਨ ਮਾਂਹਿ ਉਮਾਹੀ । 67 ॥ 


ਦੋਹਰਾ 
ਮਾਤ ਨਾਨਕੀ ਜੌਰ ਕਰ ਆਨੰਦ ਕੁਸ਼ਲ ਪੁਛਾਇ । 
ਪੁਛਤ ਹੈ ਕਿਹ ਬਿਧ ਅਏ ਮੌਕਉ ਕਥਾ ਸੁਨਾਇ ॥ 68। 
ਚੌਪਈ 
ਪੁਨਾ ਜੁਧ ਜਸ ਭਯੋ ਉਚਾਰੋ । ਦਾਸੀ ਜਾਨ ਗੌਪ ਨਹਿ ਧਾਰੋਂ | 
ਭਗਤ ਸਿੰਘ ਪ੍ਰਭ ਆਨੰਦ ਪਾਇ । ਬਿਧੀ ਚੋਦ ਕੀ ਕਥਾ ਸੁਨਾਇ ।! 69। 
ਏਕ ਅਸਰ ਘਾਹੀ ਬਨ ਲਯਾਯੋ । ਬਨ ਖੌਜੀ ਹੈ ਦੁਤੀ ਚੁਰਾਯੋ । 
ਪੁਨਾ ਜੁਧ ਬਹੁ ਭਾਂਤ ਮਚਾਇ । ਸੈਨ ਮਲੇਫੀ ਬਿਧੀਏ ਘਾਇ ।। 70 । 
ਦੋਹਰਾ 
ਬਿਧੀਏ ਸਮ ਕਉ ਚੋਰ ਨਹਿ ਪੁਨਾ ਬਲੀ ਨਹਿ ਕੋਇ । 
ਗੁਰ ਸੇਵਕ ਤਨ ਮਨ ਭਯੋ ਪਾਛੇ ਹੋਇ ਨ ਹੋਇ॥ 71॥ 
ਚੰਪਈ 
ਭਗਤ ਸਿੰਘ ਸ੍ਰੀ ਮੁਖਹੁ ਅਲਾਈ । ਬਿਧੀ ਚੰਦ ਕੀ ਉਪਮ ਮਹਾਈ” । 
ਅਧਿਕ ਆਪ ਤੇ ਸੇਵਕ ਸੋਭਾ । ਮਨ ਅਪਨੇ ਤਿੰਹ ਸੇਵਾ ਲੌਭਾ ॥ 72 । 
ਮਾਤ ਨਾਨਕੀ ਸੁਨ ਗੁਰੁ ਬਾਨੀ । ਬਿਸਮੈ ਭਈ ਪ੍ਰੋਮ ਰਸ ਸਾਨੀ । 
ਐਸ ਚੌਰ ਨਹ ਕਬ ਹੀ ਸੁਨਿਯੋਂ । ਸਭੇ ਦੇਖ ਤਹ ਅਸ ਸੁਖ ਮਨਿਯੋ ॥ 73 ॥ 
ਦਹਰਾ 
ਕੀਨ ਸੋਨ ਸ੍ਰੀ ਗੁਰ ਤਬੈ ਮਨੀ ਸਿੰਘ ਪਨ ਗਾਇ । 
ਭਗਤਿ ਸਿਘ ਬਿਧੀਆ ਸੁਨਓ ਅੱਵਲ ਚੌਰ ਮਹਾਇ ।। 74।। 
ਚੌਪਈ 
ਅਦਲੀ ਮਿਲ ਚੋਰੀ ਛਡ ਦੀਨੀ । ਗੁਰੁ ਅਰਜਨ ਕੀ ਸਿਖਯਾ ਲੀਨੀ । 
ਪਰਉਪਕਾਰ ਹੌਤ ਕਰ ਚੋਰੀ । ਅਪਨੇ ਲੌਭ ਧਾਰ ਨਹੀ ਭੋਰੀ । 75 ॥ 
ਭਗਤ ਸਿੰਘ ਪੁਨ ਬਿਨੌ ਉਚਾਰੀ । ਕਹੋ ਵਿਥਾਰ ਗਾਥ ਸੁਖਕਾਰੀ । 
ਅਦਲੀ ਕੌ ਤਿਹ ਕੌਸ ਮਿਲਾਏ ।.ਕਰ ਚੌਰੀ ਪੁਨ ਜੌਸ ਤਜਾਏ ॥ 76।/ 


%ਅ ਪੌਥੀ ਵਿਜੋ' £ਅ ਤੇ ਏ ਪੌਥੀ=ਅਧਿਕਾਏ] 


ਅਧਿਆਇ ਵੀਹਵਾਂ 757 


ਦੋਹਰਾ 
ਕੌ ਸਥਾਨ ਤਿਰ ਸਭ ਕਹੋ ਗੁਰੁ ਕਉ ਕੌਸ ਮਿਲਾਇ । 
ਗੌਪ ਰਖੋ ਜਿਨ ਦਾਸ ਤੇ ਗਾਥਾ ਸਗਲ ਸੁਨਾਇ ॥ 77 ।। 
੧ ਚੌਪਈ 
ਮਨੀ ਸਿੰਘ ਕਹਿ ਬਿਧੀਏ ਗਾਥਾ । ਚੋਰੀ ਕੀ ਸੁਨੋ ਹਿਤ ਸਾਂਥਾ । 
ਬਿਧੀਆਂ ਚੋਰੀ ਅਧਿਕ ਕਰਾਵੈ । ਭਾਂਤਿ ਭਾਂਤਿ ਕਾ ਦਰਬ ਹਿਰਾਵੈ ॥ 7811. 
ਪੁਰ [ਸੁਲਤਾਨ]” ਗਯੋ ਇਕ ਵਾਰੀ । ਮਝੀ' ਹਿਰੀਆਂ ਅਤਿ ਬਲਧਾਰੀ । 
ਮਝੀ ਕਾ ਖੰਧਾ ਹਿਰ ਲੀਨ । ਨਿਜ ਪੁਰ ਓਰ ਪਿਆਨਾ ਕੀਠੌ । 79 ॥ 
ਦੋਹਰਾ 
ਪਾਛੇ ਲਾਗ ਗੁਹਾਰ ਬਡ ਚਲਤ [ਚਲਤ।” ਤਹਿ ਆਇ । 
ਕਛੂ ਫਰਕ ਦਿਖ ਖੌਜ ਕਉ ਚੋਲੇ ਕੇ ਨਿਕਟਾਇ । 80 ॥ 
ਰ ਚੌਪਈ 
ਬਿਧੀਏ ਪਾਛ ਗੁਹਾਰ ਨਿਹਾਰ । ਨਿਜ ਮਨ ਐਸੇ ਕੀਨ ਵਿਚਾਰ । 
ਭਾਈ ਅਦਲੀ ਅਗ ਨਿਹਾਰਾ । ਕਰ ਇਸਨਾਨ ਮੁਖ ਮੰਤ੍ਰ ਉਚਾਰਾ । 81 ।। 
ਬਿਧੀਆ ਤਾਂਹਿ ਚਰਨ ਕਉ ਲਾਗਾ । ਬਿਨਤੀ ਕਰੀ ਪਰਮ ਰਸ ਪਾਗਾ । 
ਕਹ ਅਦਲੀ ਗੁਰੁ ਅਰਜਨ ਦੇਵ । ਰਾਖੈ ਤੌਰੀ ਲਾਜ ਅਭੇਂਵ !। 82 ॥| 
ਦੋਹਰਾ 
ਮਝੀ ਰਦ ਪ੍ਰਵੇਸ਼ ਕੇ ਆਇ ਗੁਹਾਰੂ ਧਾਇ 1 
ਤਹਿੰ ਤਕ ਖੌਜ ਨਿਹਾਰਿਓ ਆਗੇ ਨਾਂਹਿ ਦਿਖਾਇ ॥ 83॥ 
ਰ ਚੌਪਈ 
ਇਤ ਉਤ ਦੇਖਤ ਖੋਜ ਨ ਕੋਈ । ਬਿਸਮੈਂ ਭਏ ਸਕਲ ਜਨ ਸੋਈ । 
ਭਾਈ ਅਦਲੀ ਬਚਨ ਉਚਾਰਾ । ਰੇ ਜਨ ਕਿਆ ਦ੍ਰੰਢਤ ਇਹੁ ਵਾਰਾ ॥ 84 ।। 
ਕਹਾ ਗੁਹਾਰੂ ਮਝੀ ਮੌਰੀ । ਹਿਰੀ ਸਗਲ ਸ੍ਰੰਦਰ ਕਹ ਚੋਰੀ । 
ਏਤਕ ਖੌਜ ਅਗ ਨਹਿ ਕੌਈ । ਬਿਸਮੈਵੈਤ ਯਾਹਤੇਂ ਹੋਈ ॥ 85 ॥ 
ਦੌਹਰਾ 
ਭਾਈ ਅਦਲੀ ਅਸ ਕਹਾ ਏ ਮਝੀ ਰਦ ਮਾਂਹਿ । 
ਇਨ ਤੇ ਅਪਨ ਪਛਾਨ ਕੈ ਲੀਜੈ ਧਾਰ ਉਮਾਹਿ । 86 ।। 
ਚੌਪਈ 
ਤਬੈ ਗੁਹਾਰੂ ਬੈਨ ਅਲਾਏ । ਮੌਰ ਸ਼ਾਮ ਏ ਬੂਰ ਦਿਖਾਏ । 
ਅਸ ਕਹ ਗਏ ਸਦਨ ਬਿਸਮਾਇ । ਪੁਨ ਅਦਲੀ ਅਸ ਬੈਨ” ਅਲਾਇ ॥ 87 ॥ 


£ਅ ਪੁੰਥੀ ਵਿਚੋ' ਅਅ ਤੇ ਏ ਪੋਥੀ ਵਗ “ਅ ਪੌਂਥੀ ਵਿਚੋ “ਅ ਪੌਥੀ ਬਚਨ 


758 ਗੁਰ ਬਿਲਾਸ ਪਾਤਸ਼ਾਹੀ ੬ 


ਬਿਧੀਆ ਇਹ ਗੁਰੁ ਕੀ ਵਡਿਆਈ । ਲੀਏ ਨਾਮ ਭੈ ਸਕਲ ਹਰਾਈ । 
ਮਝੀ ਸ਼ਾਖ ਬ੍ਰਰੀ ਕਰ ਦੀਨੀ । ਐਸੋ ਗੁਰ ਹਮ ਕਹੀ" ਨਾ ਚੀਨੀ । 88 ॥। 
ਕਹਿ ਬਿਧੀਆ ਚੌਰੀ ਤਜ ਦੀਜੈ । ਗੁਰ ਅਰਜਨ ਕੀ ਸਿਖਿਆ ਲੀਜੈ । 
ਕਹਿ ਬਿਧੀਆ ਚਾਲਉ” ਤਉ ਸੰਗਾ । ਜਹਿੰ ਗੁਰੁ ਕਰਤ ਚਰਿਤ ਸਮ ਗੈਗਾ ॥ 
ਦੌਹਰਾ 
ਮਾਝੀ ਦੇ ਨਿਜ ਸੈਤ ਕਉ ਅਦਲੀ ਸੰਗਿ ਲਵਾਇ । 
ਸੁਧਾ ਸਰਵਰ ਤਬ ਅਏ ਦੋਊ ਅਧਿਕ ਹਰਖਾਇ ॥ 90 ॥ 
ਚੌਪਈ 
ਗੁਰੂ ਅਰਜੁਨ ਕੀ ਚਰਨੀ ਲਾਗੇ । ਭਗਤ ਸਿੰਘ ਦੋਈ ਰਸ ਪਾਗੇ । 
ਅਦਲੀ ਕਹੀ ਬਾਤ ਸਮਝਾਇ । ਬਿਧੀਆ ਤਕ ਆਯੋ ਸਰਨਾਇ ॥ 91 ॥ 
ਚਰਨ ਧੋਇ' ਸ੍ਰੀ ਗੁਰੁ ਪਿਆਏ । ਸਤਿਨਾਮ ਕੋ ਮੰਤ ਸੁਨਾਏ । 
ਦੇ ਸਿਖਿਆ ਮੁਖ਼ ਸਾਚ ਅਲਾਇ। ਚੋਰੀ ਪਰਉਪਕਾਰ ਕਰਾਇ ॥ 92 ॥ 
ਦੋਹਰਾ 
ਸੁਨ ਸਿਖਿਆ ਸ੍ਰੀ ਗੁਰੂ ਕੀ ਬਿਧੀਏ ਮਨ ਅਸ ਧਾਰ । 
ਅਦਲੀ ਕਉ ਨਿਜ ਸੋਗ ਲੰ ਚੋਲੇ ਓਰ ਪਧਾਰ ।। 93 ॥ 
ਅਦਲੀ ਕੀ ਬਿਧੀਆ ਕਰੇ ਸੇਵਾ ਗੁਰ ਸਮ ਜਾਨ । 
ਨਿਜ ਨਾਨਕ ਸਰਹਾਲੀ ਗਯੋ ਜਬ ਜਬ ਰੁਚ ਉਪਜਾਨ । 94।। 
ਚੰਪਈ 
ਏਕ ਦਿਵਸ ਅਸ ਕੌਤਕ ਕੀਨੋ । ਜਾਸ ਸੁਨਤ ਮਨ ਆਨੰਦ ਭੀਲੋ । 
ਇਕ ਦ੍ਰਿਜ਼ ਨਾਰ ਸੁਤਾ ਤਿਹ ਪਿਆਰੀ । ਵਰ ਲਾਇਕ ਅਤਿਸੈ ਸੁ ਕੁਮਾਰੀ ॥ 95 
ਦੌਹਰਾ 
ਗ੍ਰਿਹ ਮਹਿ ਦਰਬ ਨ ਦੇਨ ਕੋ ਬਡ ਚਿੰਤਾ ਮਨ ਪਾਇ। 
ਬਿਧੀਏ ਕਾ ਜਸ ਸੁਨ ਅਯੌ ਪਰਉਪਕਾਰ ਕਰਾਇ ।। 96 ॥ 
ਰ ਚੌਪਈ 
ਬਿਧੀਆ ਆਗੇ ਧੇਨ ਸਥਾਨਾਂ । ਬੈਠੋ ਲਾਇ ਗੁਰ ਂ ਕਉ ਧਿਆਨਾਂ । 
ਤਬ ਲੌ ਢਿਗ ਆਈ ਦ੍ਰਿਜ ਨਾਰੀ । ਹਾਥ ਜੋਰ ਪੁਨ ਬਿਨਤ ਉਚਾਰੀ ॥ 97॥ 
ਕਾਰਿ ਸਤਾ ਹਿਤ ਕਰ ਉਪਕਾਰਾ । ਕੌਟ ਯਗ ਸਮ ਫਲ ਨਿਰਧਾਰਾ । 
ਬਿਧੀਏ ਕਹਾ ਕੇਤ ਧਨ ਚਾਹਾ । ਹੋਇ ਪਾਂਚ ਸੈ ਪਰ ਨਿਰਬਾਹਾ ॥ 98 ।। 
ਰ ਦੋਹਰਾ 
ਬਿਧੀ ਚੋਦ ਬਹੁਰੋ ਕਹਾ ਪ੍ਰਾਤ ਸਮੈ ਈਹਾਂ ਆਇ । 
ਲੀਜੌ ਧਨ ਮਨ ਇਛ ਜਿਤ ਅਬ ਨਿਜ ਧਾਮ ਸਿਧਾਇ।। 99॥ 


ਅ ਪੇਰ) ਚਰਨ'ਮਿਤ “£ ਪੌਥੀ ਸਤਿਗੁਰ 


ਅਧਿਆਦਇਿ ਵੀਹਵਾਂ 759 


ਚੌਪਈ 
ਦਿਜ ਨਾਰੀ ਤਬ ਸਦਨ' ਪਧਾਰੀ । ਬਿਧੀਏ ਮਨ ਮਹਿ ਧਰਿ ਉਪਕਾਂਰੀ । 
ਤਾਂਹਿ ਸਮੇ ਬਾਤ ਸੁਨ ਪਾਈ । ਜਹਾਂਗੀਰ ਕੀ ਬੇਗਮ ਆਈ ॥ 100 ॥ 
ਚੱਬੋ ਕੇ ਪਤਣ ਤਿੰਹ ਡੇਰਾ । ਕਹ ਜਨ ਸੋਇ ਨੈਨ ਜਿਹ ਹੇਰਾਂ । 
ਤੀਨ ਕੌਸ ਸਨ ਤਿਧੀਆ ਧਾਯੋਂ । ਪਰੀ ਰੈਨ ਡੇਰੇ ਮਧ ਆਯੋ ॥ 101 ॥ 
ਦੋਹਰਾ 
ਰੂਪ ਪਾਹਰੂ ਕਾ ਕਰਾ ਅਰਧ ਜਾਮਨੀ ਜਾਨ । 
ਅਯੌ ਪਲੰਘ ਬੋਗਮ ਜਹਾਂ ਗੁਰੂ ਗੁਰੂ ਮੁਖ ਗਾਨ।। 102 ॥ 
ਚੌਪਈ 
ਤਹ ਸੈਦੂਕ ਧਨ ਕੇ ਬਹੁ ਪਰੋਂ । ਪਾਹਰੂ ਦੇਖਤੇ ਤਾਂਹਿ ਕੇ ਖਰੇ । 
ਸੈਦੂਕਨ ਕੌ [ਜਬ] ਹਾਥ ਛੁਹਾਵੈ । ਤਤਕਾਲ ਤਾਲਾ ਖੁਲ ਜਾਵੈ ।। 103 ॥ 
ਬਿਧੀਏ ਤਾਲੇ ਹਾਧ ਲਗਾਂਯੋ । ਤਾਹੀ ਛਿਨ ਸੌ ਭੂਮਿ ਗਿਰਾਯੋਂ । 
ਸੰਦੁਕ ਮਾਹਿ ਧਨ ਅਧਿਕ ਨਿਹਾਰਾ । ਭੂਖਨ ਜਰਤ ਵਾਰ ਨਾ ਪਾਰਾ ॥ 104॥ 
ਦੋਹਰਾ 
ਬਸਤ ਪਾਂਚ ਸੈ ਕੀ ਲਈ ਜਿਤੀ ਇਛ ਤਹਿੰ ਜਾਨ । 
ਆਇ ਠੌਰ ਤਿੰਹ ਧਨ ਦੀਓ ਦ੍ਰਿਜ ਨਾਰੀ ਸੁਖ ਜਾਨ ॥ 105 ॥ 
ਚੌਪਈ 
ਭੌਰ ਹੌਤ ਬੇਗਮ ਬਿਸਮਾਈ । ਬਸਤ ਪਾਂਚ ਸੈ ਕੀ ਕਹਿ ਠਾਂਈ । 
ਔਰ ਅਮੌਲਕ ਦਰਬ ਨ ਲੀਨੋ । ਔਸ ਬਿਚਾਰ ਪਿਆਨਾ ਕੀਨੋ ॥ 106 । 
ਜਹਾਂਗੀਰ? ਕੌ ਜਾਇ ਸਨਾਯੋ । ਚੌਰ ਨਿਸਾ ਮਮ ਦਰਬ ਹਰਾਯੋਂ । 
ਬਾਦਸ਼ਾਹ ਸੁਨ ਬਾਂਧ ਮੰਗਏ । ਦੂਰ ਨਿਕਟ ਪੁਰ ਜੋਤ ਸੁਨਾਏ ॥ 107॥ 
ਦੋਹਰਾ 
ਕਰੀ ਤਾੜਨਾ ਅਧਿਕ ਤਬ ਦੀਜੋ ਚੌਰ ਬਤਾਏ । 
ਨਾਤਕ ਹਹ੍ਹੰ ਸ ਪ੍ਰਾਨ ਸਬ ਦੇਵਉ ਅਧਿਕ ਸਜਾਇ ॥ 108 ॥ 
ਚੌਪਈ 
ਸੁਨਤ ਐਸ ਸਬ ਹੀ ਬਿਸਮਾਏ । ਸਰਹਾਲੀ ਜਨ ਐਸ ਅਲਾਏਂ । 
ਮਮ ਦੁਹਤਾ ਇਹ ਬਿਧੀਏ ਕਾਜ । ਚਲੋਂ ਤਾਂਹਿ ਢਿਗ ਰਾਖੈ ਲਾਜ ।! 109 
ਅਸ ਵਿਚਾਰ ਬਿਧੀਏ ਢਿਗ ਆਇ । ਕਹੀ ਬਾਤ ਬਹੁ ਜਨ ਦੁਖ ਪਾਇ । 
ਚਲੋ ਆਪ ਕੀਜੈ ਉਪਕਾਰਾ । ਬਿਧੀ ਚੋਦ ਬਚ ਮਾਨ ਪਧਾਰਾ । 110 ॥ 


ਤ ਪੌਥੀ ਧਾਮ % ਪੋਥੀ ਵਿਚੋ “ਅ ਤੇ ਏ ਪੋਥੀ ਬਾਦਸਾਹਿ 


760 ਗੁਰ ਬਿਲਾਸ ਪਾਤਸ਼'ਹੀ ੬ 


ਰ ਦੌਹਰਾ 
ਜਹਾਂਗੀਰ ਢਿਗ ਜਾਇ ਕੈ ਐਸੇ ਕਹਾ ਸੁਨਾਇ । 
ਕਾ ਹਿਤ ਪਕਰੇ ਸਕਲ ਜਨ ਮੌਕਉ ਚੌਰ ਲਖਾਇ ॥ 111॥ 
` ਚੌਪਈ 
ਦੇਖ ਸ਼ਾਹ ਅਸ' ਬੈਨ ਅਲਾਏ । ਕਾਹਿਤ ਥੌਰਾਂ ਦਰਬ£ ਚੁਰਾਏ । ਰ 
ਕਹ ਬਿਧੀਆ ਮਮ ਗੁਰ ਸਿਖ ਜਾਨੋ । ਗੁਰ ਅਰਜੁਨ ਕਾ ਦਾਸ ਪਛਾਨੋ ॥ 112॥ 
ਤਿੰਹ ਸਿਖਿਯਾ ਹਿਤ ਪਰ ਉਪਕਾਰੀ । ਚੋਰੀ ਕੀਜੈ ਲੌਭ ਨਾ ਧਾਰੀ । 
ਬਿਪ੍ਰੰ ਸੁਤਾ ਕੇ ਹਿਤ ਕਰ ਚੌਰੀ । ਕੀਨੀ ਮਮ ਇਛਾ ਬੀ ਜੌਰੀ ॥ 113 ॥ 
ਰ ਦੌਹਰਾ 
ਔਰ ਦਰਬ ਮਮ ਕਾਮ” ਨਹਿ ਸੁਨਤ ਸ਼ਾਹਿ ਬਿਸਮਾਇ । 
ਗੁਰੁ ਅਰਜਨ ਕਾ ਨਾਮ ਸੁਨ ਧੰਨ ਧੰਨ ਮੁਖ ਗਾਇ ॥ 114 ॥ 
ਰ ਰ ਚੌਪਈ ___ 
ਦੀਏ ਛੌਡ ਸਭ ਨਿਜ ਪੁਰ ਆਏ । ਬਿਧੀ ਚੋਦ ਕਾਂ ਜਸ ਪ੍ਰਗਟਾਏ । 
ਤਾਂ ਦਿਨ ਤੇ ਬਿਧੀਆ ਗੁਰ ਸੰਗਾ 1 ਸਦ ਹੀ ਰਹੈ ਸੁ ਧਾਰ ਉਮੰਗਾ । 115 । 
ਐਸੀ ਗਾਥ ਅਨੇਕ ਪਛਾਨੋਂ । [ਬਢੈ|£ ਗ੍ਰੰਥ ਜੌ ਸਗਲ ਬਖਾਨ । 
ਭਯੋ ਭੌਰ ਜਬ ਨਿਸਾ ਬਿਹਾਈ । ਸੁਨੋ ਬਾਤ ਮਾਤਾ ਮਨ ਆਈ ॥1 [ਓਂ [| 
ਦੌਹਰਾ ਰ 
ਬਿਧੀਏ ਕੀ ਉਪਮਾ ਕਰੀ ਸ੍ਰੀ ਗੁਰ ਬਹੁ ਪਰਕਾਰ । 
ਲੇਹੁ" ਪਰੀਖਯਾ ਤਾਂਹਿ ਕਛ ਲੀਨਾ ਨਿਕਟ ਹਕਾਰ ।.117॥ 
ਚੰਪਈ 
ਬਿਧੀ ਚੋਦ ਮਾਤਾ ਪਗ ਲਾਗਾ । ਕਾਹਿਤ ਬੋਲ ਪੂਛ ਰਸ ਪਾਗਾ । 
ਮਾਤ ਨਾਨਕੀ ਬੇਨ£ ਉਚਾਰੇ । ਤੈ" ਗੁਰੁ ਕੇ ਸਦ ਕਾਜ ਸਵਾਰੇ ॥ 118 । 
ਸ੍ਰੀ ਮੁਖ ਕੀਨੀ ਤੌਰ ਬਡਾਈ । ਬਿਧੀ ਚੋਦ ਹੈ ਚੋਰ ਮਹਾਈ । 
ਤਾਂਤੇ ਤੋਕਉ ਨਿਕਟ ਬ੍ਲਾਯੋਂ । ਏਂ ਕੌਤਕ ਹਮਰੇ ਮਨ ਭਾਯੋ । 119॥ 
ਦੌਹਰਾ ਸਾ 
ਸ਼ਾਹਿ ਅਸਵ ਗੁਰ ਹਿਤ ਅਏ ਮਮ ਹਿਤ ਭੂਖਨ ਲਯਾਇ । 
ਜਰ ਚੂਨੀ ਬੇਗਮ ਸੁਖਦ ਰੈਕ ਨ ਕੋਇ ਦੁਖਾਇ ॥ 120 ॥ 
ਰ ਚੰਪਈ ਰ੍ 
ਬਿਧੀਏ ਕਹਾ ਸ ਆਇਸ ਦੀਜੈ । ਗੁਰ ਪ੍ਰਤਾਪ ਚਾਹੋ ਜਿਤ ਲੀਜੈ । 
ਅਸ ਕਹਿ ਪੰਦ ਪੰਕਜਾਂ ਲਪਟਾਯੋ । ਕਰ ਬਦਨ ਤਾਹੀ ਛਿਨ ਧਾਯੋ । 1211 


4ਅ ਪੌਝੀ ਇਮ “££ ਪੋਥੀ ਧਨ 4ਅ ਤੋਂ ਦ ਪੌਥ ਦ੍ਰਿਜ "ਅ ਪੰਥੀ ਚਾਹਿ “ਅ ਪੌਥੀ ਵਿਚੋ $ਅ ਪੋਥੀ ਬਚਨ 
7% ਪੌਥੀ ਚਰਨ ਕਮਲ ੍ 


ਅਧਿਆਇ ਵ'ਹਵਾਂ ਰ 761 
ਦੋਹਰਾ 
_ਕਛੂ ਦੂਰ ਪਰ ਤੋਂ ਅਯੋ ਮਗ ਮਹਿ ਔਸ ਸੁਨਾਇ । 
ਗੌਇੰਦਵਾਲ ਡੇਰਾ ਕੀਓ ਬੈਰਮ ਸਾਹਿ ਸੁਹਾਇ ॥ 122। 
ਚੌਪਈ 
ਸੁਨਤ ਐਸ ਬਿਧੀਏ ਸੁਖਮਾਨਾ । ਨਿਕਟ ਕਾਜ ਕਰ ਕ੍ਰਿਪਾ ਨਿਧਾਨਾ । 
ਗੁਰੂ ਗੁਨ ਗਾਵਤ ਲਾਂਘ ਬਿਪਾਸਾ“। ਸੁਨੋ ਸੰਤ ਤਹਿ ਕੀਨ ਬਿਲਾਸਾ ॥ 123 । 
ਪਰੀ ਨਿਸਾ ਸਭ ਬਯੌਤ ਨਿਹਾਰਾ । ਪਰੇਂ ਪਾਹਰੂ ਅਨਿਕ ਪ੍ਰਕਾਰਾ। __ 
ਸਾਰੀ ਨਿਸ ਵਸ ਨਹਿ ਚਲਾਯੋ । ਇਤਨੇ ਮਾਂਝ ਭੌਰ ਹੋ ਆਯੌ ॥ 124।। 
ਰ ਦੋਹਰਾ 
ਸਨਕਾਦਿਕ ਮਾਯਾ ਡਰੀ ਸਭ ਕਉ ਨੀਦ ਸਵਾਇ । 
ਬੇਗਮ ਕੀਓ ਪਿਆਨ ਤਬ ਨਿਜ ਯਾਂਨ ਬੈਠਾਇ ।। 125 ॥ 
ਚੌਪਈ ਰ੍‌ 
ਤਬ ਬੋਗਮ ਹੁਇ ਗਜ ਅਸਵਾਰੀ । ਬੈਠ-ਮਧ ਜਰੀ ਲਲਤ ਅੰਬਾਰੀ । 
ਜੇ ਭੂਖਨ ਬਹੁ ਮੌਲ ਧਰਾਏ । ਨਗ ਮਾਨਕ ਖਚ ਪ੍ਰੀਤਿ ਮਹਾਏ ।। 126 ॥ 
ਸਪੰਦ ਤਾਂਹਿ ਉਰੁ ਤਰ ਰਾਖਾ । ਬਿਧੀਏ ਦਿਖ ਕੀਨੀ ਅਭਿਲਾਖਾ । 
ਇਤ ਉਤ ਦੇਖ ਗੁਰੂ ਗੁਨ! ਗਾਇ । ਗਹੇ ਲਾਸ ਗਜ ਚੜਿਯੋ ਜਾਇ ।। 127 ॥ 
ਦਹਰਾ ਰ 
ਲੈ ਸਪੰਟ ਤਹਿੰ ਉਰੂ ਤੌ ਤਤ ਛਿਨ ਗਹੁਰ ਬਿਹਾਇ 
ਪਰਾ ਕਰਦ ਧਰ ਚਿੰਤ ਨਹਿੰ ਗਜ ਰਖ ਕੇ ਲਕ ਪਾਇ ॥ 328 ॥ 
ਚੌਪਈ 
ਚੌਰ ਚੌਰ ਤਿੰਹ ਬਚਨ ਉਚਾਰੇ । ਇਤ ਉਤ ਦੇਖਤ ਭਏ ਮਤਵਾਰੇ । 
ਮਨ ਮਹਿ ਬੇਗਮ ਬਿਸਮੈਂ ਪਾਈ । ਐਸ ਚੋਰ ਨਹਿ ਨੌਨ ਦਿਖਾਈ । 129 ॥ 
ਬਿਧੀ ਚੰਦ ਤਿੰਹ ਨਜ਼ਰ ਬਚਾਇ । ਲਾਂਘ ਬਿਪਾਸਾ ਗੁਰ ਗੁਨ ਗਾਇ । 
ਆਇ ਮਾਤ ਕਉ ਬੰਦਨ ਧਾਰੀ । ਭੂਖਨ ਆਗੇ ਧਰੇ ਅਪਾਰੀ ॥ 130 ॥ _ 
ਦੌਹਰਾ ਰ 
ਦਿਖ ਭੁਖਨ ਬਹੁ ਮੌਲ ਕੇ ਜਰ ਨਗ ਤੇਜ ਅਪਾਰ । 
ਮਾਤ ਨਾਨਕੀ ਬਰ ਦੀਓ ਹੋ ਸੁਤ ਪਰਉਪਕਾਰ ॥ 131 ॥ 
ਸਦਾ ਭਗਤ ਤੁਮਰੇ ਰਿਦੈ ਸੀ ਗੁਰੂ ਰਹਹਿੰ ਦੇਯਾਲ | 
ਜਪੈ ਨਾਮ ਜਨ ਤੋਹਿ ਜੋ ਮਿਟੈ ਜਾਨ [ਕਲਿ] ਕਾਲ ॥ 132॥ 


&ਅ ਪੁੰਥੀ ਬਿਆਂਸ' _“ਐ ਪੋਥੀ ਸੋਤਿਗ੍ਰਰ _“£ ਪੌਥੀ ਵਿਚੋਂ" ` 


762 ਗੁਰ ਬਿਲ'ਸ ਪਾਤਸ਼ਾਹੀ ੬ 


ਅੜਿਲ 
ਸੁਨ ਬਿਧੀਏ ਬਚ ਮਾਤ ਭਾਰ ਸੁਖ ਪਾਇਯੋ । 
ਲੈ ਆਇਸ ਸੁਖ ਪਾਇ ਗੁਰੂ ਪੈ ਆਇਯੋ । 
ਪਗ ਪੰਕਜ ਲਪਟਾਇ ਹਰਖ ਬਹੁ ਪਾਇਕੈ । 
ਹੇਰ ਪ੍ਰੋਭੂ ਮੁਸਕਾਇ ਚਰਿਤ ਲਖਾਇ ਕੈ ॥ 133 ॥ 
ਦਹਰਾ 
ਏ ਬਿਧ ਕੀਨੋ ਚਰਿਤ ਬਹੁ ਬਿਧੀ ਚੰਦ ਉਪਕਾਰ । 
ਸੁਨਹੁ ਸਤ ਕੌਤਕ ਲਿਖਹੂੰ ਆਵੈ ਨਾਂਹਿ ਸ਼ੁਮਾਰਾਂ ॥ 134 ॥ 
ਚੌਪਈ 
ਦ੍ਯਾ 'ਸ਼ੈਧ ਜਬ ਮਹਲੀ” ਆਏ । ਮਾਤਾ ਭੂਖਨ ਸਕਲ ਦਿਖਾਏ । 
ਬਿਧੀ ਚੈਦ ਕੀ ਕਰੀ ਬਡਾਈ । ਹੋ ਪ੍ਰਭੂ ਇਹ ਕੇ ਬਲ ਅਧਿਕਾਈ ॥ 135 ॥ 
ਕਹਾ ਸ੍ਰੀ ਗੁਰੂ ਪਰੇ ਨ ਅੰਤਾ । ਬਿਧੀ ਚੈਦ ਕੀ ਸੌਭ ਬਯੋਤਾ । 
ਮਾਤ ਨਾਨਕੀ ਭੁਖ਼ਨ ਚੀਨੇ । ਅਪਨੀ ਚਾਹਿ ਨ ਤਾਂ ਮੈ ਚੀਨ ॥ 136॥ 


ਦੋਹਰਾ 
ਬਾਬਕ ਪੌਦੇ ਨਾਰ ਕਉ ਭੂਖਨ ਦੀਨ ਸੁਧਾਰ । 
ਲੀਏ ਤਾਂਹਿ ਮਨ ਹਰਖ ਸਿਉ” ਭਗਤ ਸਿੰਘ ਨਿਰਧਾਰ ॥ 137 ॥ 
ਤਾਕੇ ਰੂਪ ਨਿਹਾਰ ਕੈ ਪੈਦੇ ਖਾਂ ਅਸ਼ ਕੀਨ। 
ਕਰ ਨਿਕਾਹ ਨਿਜ ਸੁਤਾ ਕਾ ਤੁਰਤ ਤਾਂਹਿ ਕੌ ਦੀਨ ॥ 138 1। 
ਸੌ ਤਮ ਸੁਨੋ ਵਿਕਾਰ ਚਿਤ ਕਥਾ ਸਰ ਗੁਰੂ ਜਾਂਨ । 
ਛੋਟੇ ਮੀਰ ਅਫਗਾਨ ਬਸ ਜਾਂਹਿ ਨਾਮ ਅਸਮਾਨ । 139 ॥ 
ਤਾਕੋ ਕੋਨਯਾ ਦੈ ਦਈ ਪੈਢੇ ਖਾਂ ਚਿਤ ਧਾਰ । 
ਰਾਖਯੋ ਤਾਂ ਜਥੇ ਧਾਰ ਕੌ ਕਲਾ ਬੀਜ ਨਿਰਧਾਰ ॥ 140 ॥ 
ਚੌਪਈ 
ਰਾਖਯੇ ਸਦਨ ਭਾਰਿ ਸੁਖ ਪਾਯੋ । ਏਕ ਬਰਸ ਸ਼ਖ ਸੰਗ ਬਿਤਾਯੋ । 
ਨਿਤਪ੍ਰਤ ਖੇਲਰਿੰ ਪ੍ਰਭੂ ਸ਼ਿਕਾਰਾ । ਉਤਰੇ ਆਪ ਹਰਨ ਮਹਿੰ ਭਾਰਾ । 141। 
ਬੂੱਦ ਮਾਤਰ ਕਛ ਗਾਥ ਅਲਾਈ । ਸਰਬ ਕਥਾ ਮਮ ਕਹੀ ਨ ਜਾਈ । 
ਰਟਤ ਸੇਸ ਜਿਹ ਅੰਤ ਨ ਪਾਯੋਂ । ਨੋਤਿ ਨੇਤਿ ਮੁਖ ਚਾਰ! ਬਤਾਯੋ ॥ 142 । 
ਰ ਦੌਹਰਾ 
ਮੂੜ ਬੁਧਿ ਹਉ” ਕਸ ਕਹੋਂ' ਸ੍ਰੀ ਗੁਰੂ ਗਾਥ ਅਪਾਰ । 
ਤੇਗ ਬਹਾਦਰ ਬਯਾਹ ਕੀ ਕਥਾ! ਸੁਨੋ ਸੁਖ ਕਾਰ ॥ 143 । 





'ਅ ਤੇ ਏ ਪੌਥੀ ਵਰ ਨ ਪਾਰ %ਅ ਪੋਥੀ ਬ੍ਰਹਮਹਿ %ਅ ਤੇ ਏ ਪੌਥੀ ਮਾਥ9 


ਅਧਿਆਇ ਉਨ੍ਹੀਵਾਂ 763 


ਚੌਪਈ ਰ 
ਉੱਤਮ ਮਾਸ ਮਾਘ ਜਬ ਆਯੋ । ਲਾਲ ਚੌਦ ਮਨ ਆਨੌਦ ਪਾਯੋ । 
ਨਿਜ ਨਾਰੀ ਕਉ ਕਹਾ ਸਨਾਇ । ਪਯਾਰੀ ਬਾਤ ਸੁਨੋ ਮਨ ਲਾਇ॥ 144॥ 
ਥੌਰੀ ਬਾਤ ਸੁਨੋ ਮਨ ਲਾਈ । ਪ੍ਰਾਨ ਭਰੋਸਾ ਨਾਹਿ ਰਹਾਈ । 
ਸੁਨੋ ਕੁਟੰਬ” ਗੁਰੂ ਇਹ ਠਾਂ ਆਏ । ਤਾਂਤੇ ਦੇਉ ਬਿਲਮ ਤਜ ਗਾਏ ।। 145 ।। 
ਦੌਹਰਾ 
ਦੀਜੋ ਸੁਤਾ ਬਯਾਹ ਅਬ ਯਾਮਹਿ ਦੇਰ ਨ ਲਾਇ । 
ਬਿਸਨ ਕੌਰ ਸੁਖ ਪਾਇ ਕਹਿ ਹੈ ਪਤਿ ਜੌ ਤੁਮ ਭਾਇ।। 146।। 
ਚੌਪਈ 
ਮੌਰੀ ਚਾਹਿ ਇਹੀ ਪਤਿ ਜਾਨੋ । ਹੈ ਪਤਿ ਯਾ ਮੈ' ਦੇਰ? ਨਾ ਠਾਨੋਂ । 
ਬਹੁਤ ਬਾਤ ਪਰਵਾਰ ਸੁਨਾਈ । ਸੁਨਤ ਬਾਤ ਸਭ ਕੇ ਮਨ ਭਾਈ ।। 147॥ 
ਉੱਤਮ ਦ੍ਜਿ! ਤਬ ਲੀਨ ਬੁਲਾਇ । ਸੌਧਉ ਸਾਹਾ ਕਹਾ ਸੁਨਾਇ । ਰ 
ਗਨ ਨਿਖਤ੍ ਦ੍ਰਿਜ ਰਾਸ ਮਿਲਾਈ । ਭਲੋ ਮਹੂਰਤ ਗ੍ਰਹ ਲਖ ਪਾਈ ॥ 148।। 
ਬਿਪ੍ਰ ਸੋਧ ਅਸ ਬਾਤ ਅਲਾਇ । ਫਗਨ ਗ੍ਰਹ ਸਾਹਾ ਸੁਖਦਾਇ । 
ਲਾਲ ਚੋਦ ਸਭ ਕੇ ਮਨ ਭਾਯੋ । ਲਿਖ ਪਾਤੀ ਗੁਰੁ ਨਿਕਟ” ਪਠਾਯੋ । 149॥ 
ਦੋਹਰ' 
ਪੁਰੀ ਮਾਂਹਿ ਤਤ ਛਿਨ ਗਯੋ ਵਿਪ੍ਰ ਪ੍ਰਭ ਨਿਕਟਾਇ । 
ਆਗੇ ਲਗੈ ਦੀਵਾਨ ਬਹੁ ਸਤਿਗੁਰ ਅਤਿ ਛਥਿ ਪਾਇ।। 1500 
ਚੌਪਈ 
ਦੇ ਅਸੀਸ ਦ੍ਿਗਿ ਬਾਤ ਉਚਾਰੀ । ਲਾਲ ਚੌਦ ਮੁਹਿ ਪਠਾ ਮੁਰਾਰੀ । 
ਫਲਗੁਣ ਸੁਤਾ ਵਿਵਾਹ ਅਲਾਯੋ । ਦੇ ਪਾਤੀ ਤੁਮ ਨਿਕਟ ਪਠਾਯੋ ॥ 151 ॥ 
ਅਸ ਕਹਿ ਦੈ ਪਾਤੀ ਹਰਖਾਇ । ਬਾਬੇ ਆਦਿ ਸਭਨ ਮਨਭਾਇ। 
ਤਬ ਗੁਰੁ ਦ੍ਰਿਜਿ ਕਉ ਧਨ ਅਤਿ ਦੀਨਾ । ਤਬ ਗ੍ਰਿਹ ਆਨ ਸਭਨ ਕਹ ਦੀਨਾ ।।152। 
ਮਾਤ ਨਾਨਕੀ ਔਰ ਮਰਵਾਹੀ । ਸੁਨ ਸਾਹਾ ਮਨ ਮਾਹਿ ਉਮਾਹੀ? । 
ਦੀਨ ਦਾਨ ਅਬਲਾ ਮਿਲ ਗਾਯੋਂ । ਦਯਾਸਿੰਧ ਅਸ ਬਯੋਤ ਬਨਾਯੋ ॥ 153 ।। 
ਬਿਧੀ ਚੋਦ ਕੌ ਨਿਕਟ ਬੁਲਾਇ । ਕਹੀ ਬਾਤ ਸਬ ਹੀ ਸਮਝਾਇ । 
ਭਗਤ ਸਿੰਘ ਗੁਰ ਕੀ ਸੁਨ ਬਾਨੀ । ਬਹੁਤ ਭਲੀ ਬਿਧੀਏ ਮਨ ਮਾਨੀ ॥ 154। 
ਚੌਪਈ] 
ਬਿਧੀ ਚੋਦ ਆਗਯਾ ਕਰੀ ਬਾਜੇ ਬਜਤ ਬਯੌਤ । 
ਦ੍ਰਜਿਨ ਦਾਂਨ ਬਹੁ ਭਾਂਤ ਦੈ ਬਯੋਜਨ ਬਨੈ ਅਨੰਤ ।! 155 ॥ 


੫ਅ ਪੌਥ] ਪ੍ਰਵਰ 2ਅ ਪੌਥ) ਬਿਲੰਭ #ਅ ਪੋਥੀ ਬਿਪ ਅ ਪੋਥੀ ਧਸਿ € ਧੌਥੀ ਰਲਸਾਈ] 


764. ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਆਈ ਨਿਸਾ ਭਾਰ ਸੁਖ ਪਾਯੋ । ਗੁਰ ਤਰਨੀ ਮਿਲ ਮੰਗਲ ਗਯੋ । 
ਕੀਰ ਬਿਧੂਪ ਲਾਜ ਮ੍ਰਿਗ ਨੈਨੀ । ਪੁਰ ਨਾਰੀ ਗਾਵਤ ਪਿਕ ਬੈਨੀ ॥ 156 ।। 


। ਤਿਰਭਗੀ ॥ 
ਗਾਵਤ ਪਿਕ ਬੈਣੀ ਮਨ ਹਿਰ ਲੈਣੀ ਅਤਿ ਸ੍ਰਖ ਦੈਨੀ ਰੂਪ ਮਹਾਂ । 
ਚੌਪਕ ਸਮ ਬਦਨੀ ਗਜ ਗਤਿ ਰਦਨੀ ਬਹੁ ਮਦ ਮਦਨੀ ਕੈਂਸ ਕਹਾ । 
ਰਾਜਤ ਰਤ ਨਾਰੀ ਸਾਚੇ ਢਾਰੀ ਸਸ ਮੁੱਖ ਸਾਰੀ ਭੰੱਹ ਲਖੇ । 
ਬੀਤੀ ਨਿਸ ਸਾਰੀ ਗਾਵਤ ਨਾਰੀ ਅਤਿ ਛਬਿ ਧਾਰੀ ਪ੍ਰੰਮ ਚਖੇ ॥ 157 ॥ 
ਦੌਹਰਾ 
ਭਯੋ ਭੋਰ ਬਾਜੇ ਤਹਾਂ ਬਜੌ ਸੁ ਅਨਿਕ ਪ੍ਰਕਾਰ । 
ਦਾਨ ਮਾਨ ਦ੍ਰਿਜ ਕੋ ਦੀਓ ਕੀਨ ਵਿਦਾ ਤਿਹ ਵਾਰ॥ 158॥ 
_ ਚੌਪਈ _._ 
ਬਿਪ੍ਰ ਅਧਿਕ ਮਨ ਮਾਹਿ ਹਰਖਾਯੋ । ਲਾਲ ਉਦਕਾਂ ਕੇ ਗ੍ਰਿਹ ਚਲ ਆਗੋਂ । 
ਕਹੀ ਬਾਤ ਸੁਨ ਆਨੰਦ ਪਾਇ । ਲਲਾ [ਸਸੀ[ ਅਤਿ ਹਰਖ ਧਰਾਇ ।। 159 ॥ 
ਏਕ ਮਾਸ ਦਿਖ ਬਯਾਹ ਹਮਾਰੇ । ਲਾਲ ਚੰਦ ਤਬ ਬਯੋਤ ਸਵਾਰੇ । 
ਇਹੁ ਬਿਧ ਬਿਧੀਆ ਆਇਸ ਪਾਈ । ਕੜਾਹੇ ਅਨਗਨ ਦੀਏ ਚੜਾਈ ॥ 160 ॥ 
ਦੋਹਰਾ 
ਕਾਢੇ ਬਹੁ ਪਕਵਾਨ ਤਬ ਭਾਂਤ ਭਾਂਤ ਬਹੁ ਭਾਇ । 
ਥੋਰੇ ਦਿਵਸ ਤਿਆਗ ਕੈ ਤਤਫਿੰਨ ਡੇਰ ਨਾ ਲਾਇ ।। 161।। 
ਲੈ ਭਾਜੀ ਗੁਰੂ ਥੈਮ ਜੀ ਭੇਜੀ ਅਧਿਕ ਸੁਧਾਇ । 
ਸ਼ਕਰ ਗੈਗ ਭਾਜੀ ਤਹੀ ਬਾਂਟੀ ਆਨੰਦ ਪਾਇ ॥ 162 ॥ 
ਪੁਨਾ ਸ੍ਰੀ ਗੁਰੂ ਦਾਸ ਕੌ ਨਿਕਟ ਕਹਿਯੋ ਸਮਝਾਇ । 
ਗੋਇੰਦਵਾਲ ਖੰਡੂਰ ਜੀ ਸੁਧਾ ਸਰੋਵਰ ਜਾਇ ॥ 1631 
ਪੁਨ ਜੋਡਿਆਲੀ ਮਹਿ ਪਠੀ ਬਹੁਰ ਬਟਾਲੇ ਜਾਨ । 
ਮਲੋਂ ਕਾਂਗੜ ਓਰ ਤਬ ਭਾਈ ਰੂਪੇ ਮਾਨ ॥ 164॥ 
ਚੌਪਈ 
ਲੈ ਭਾਜੀ ਬਹੁ ਦਾਸ" ਸਿਧਾਏ । ਸੁਨਤ ਸਭੀ ਮਨ ਮਹਿ ਹਰਖਾਂਏ । 
ਨਿਜ ਨਿਜ ਆਯਨ ਕਰੀ ਤਿਆਰੀ । ਧਰ ਆਨੌਦ ਸਭ ਤਜੀ' ਅਵਾਰੀ ।। 165 ॥ 


“ਅ ਪੌਥੀ ਬਹੁਤ $ਅ ਪੌਥ) ਚੁੰਦ “ਅ ਪੌਬੀ- ਵਿਚੋਂ“ ੯% ਪੋਥੀ ਮਿਖ 


ਅਧਿਆਇ ਵਹਵਾਂ 765 


ਬਿਧੀ.ਚੰੈਦ ਸਭ ਬਯੋਤ ਸਵਾਰਾ । ਤਾਤਕਾਲ ਨਹਿੰ ਲਾਇ ਅਵਾਰਾ । 

ਬਾਜੀ ਅਸਤ ਲਈ ਬਹੁ ਭਾਏ । ਨਿਤ ਦਹ ਬਾਜੇ ਬਜੇ ਸੁਹਾਏ ॥ 166 । 

ਸੰਗਤਿ ਧਾਇ ਦੂਰ ਤੇ ਆਵੈ । ਪਿਖ ਮੰਗਲ ਮਨ ਹਰਖ ਧਰਾਵੈ । 

ਅਸ ਕੰਤਕ ਨਹਿ ਨੰਨ ਨਿਹਾਰਾ । ਜਨ ਮੰਗਲ ਇਹ ਨਾਂ ਬਪੁ ਧਾਰਾ ॥ 167 ॥ 
ਦੌਹਰਾ 

ਮੰਗਲ ਜਨ ਮੰਗਲ ਭਯੋ ਮੌਹਿਤ ਜੇ ਲਖ ਨੈਨ । 

ਸੁਰ ਨਾਰੀ ਗਾਵਤ ਜਹਾਂ ਮਨਹੂ ਰੂਪ ਕੋ ਐਨ ॥ 168 ॥ 
ਚੌਪਈ 

ਪੁਰ ਨਾਰੀ ਮਿਲ ਬਾਤ ਉਚਾਂਰੈ । ਹੇ ਅਲਿ' ਹਮਰੇ ਭਾਗ ਅਪਾਰੇ । 

ਏਹੁ ਠਾਂ ਬਯਾਹ ਗੁਰੂ ਸੁਤ ਕੀਨੋ । ਜਾਹਿ ਪਿਖੋਂ ਮਨ ਆਨੰਦ ਲੀਨੋ ॥ 169 । 

ਹੋਂ ਅਲਿ ਭਾਖ ਸਮਾਂ ਕਬਿ ਆਇ । ਗੁਰੁ ਸੁਤ ਕੀ ਮੁਖ ਲਾਵਾਂ ਗਾਇ । 

ਵਹੁ ਭਾਖਤ ਅਲਿ ਸੌਸ ਨ ਕੀਜੋ । ਥੋਰੇ ਅਹਿ ਤਾਸੌ` ਲਖ ਲੀਜੈ । 170॥ 
ਦੌਹਰਾ 

ਇਹ ਬਿਧ ਪੁਰ ਜਨ ਪਾਇ ਸੁਖ ਅਤਿ ਮਨ ਭਾਰ ਆਨੰਦ । 

ਮਾਤ ਨਾਨਕੀ ਸੁ ਤਹਿ ਕਾ ਅਯੋ ਬਿਯਾਹ ਦਿਨ ਕੰਦ ।। 171॥ 

ਪਰਮਾਨੰਦ ਸੁੰਦਰ ਅਏ ਮਾਘ ਵਿੰਸ ਦਿਨ ਜਾਇ । 

ਦਾਤ ਸਤ ਜੁਤ ਨਾਰ ਲੈ ਆਯੋ ਹਰਖ ਬਧਾਇ ॥ 172॥ 
ਸਵੇਯਾ 

ਮਾਨ ਕੀਓ ਸੁਖ ਸਿੰਧ ਦਯਾ ਨਿਧਿ ਮਾਘ ਰਹਿਯੋ ਦਿਨ ਪਾਂਚ ਤਦਾਏ । 

ਆਏ ਹਰੀ ਸਸਿ! ਨਾਰ ਲੀਏ ਸੰਗ ਔ ਪੁਰ ਨਾਰਿ ਮਿਲੋਂ ਬਹੁ ਆਏ । 

ਜਾਨ ਤਿਸ ਸਸੁਰਾਰ ਪ੍ਰਭੂ ਲਖ ਬੰਦਨ ਕੈ ਦਏ ਵਾਸ ਮਹਾਏ । 

ਬਾਬੇ ਜੀ ਕਾ ਸਸੁਰਾਰ ਅਯੋ ਬਡ ਆਨੰਦ ਕੌ ਸੁਖ ਭਾਰ ਜਨਾਏ ॥ 173 ॥ 
ਚੌਪਟੀ ਰ 

ਮਾਤ ਨਾਨਕੀ ਮਾਤ ਮਿਲਾਇ । ਦਈ ਬਧਾਈ ਆਨੰਦ ਪਾਇ । 

ਮਾਘ ਮਾਸ ਤਦ ਸਕਲ ਬਿਤਾਯੋ । ਤਬ ਲੌ ਦਵਾਰਾ ਤੀਆ ਜੁਤ ਆਯੋਂ ॥ 174। 

ਸ੍ਰੀ ਗੁਰੂ ਕਰਹਿੰ ਮਾਨ ਸਭ ਕੇਰਾ । ਜੌ ਆਵਤ ਸੁਖ ਪਾਇ ਘਨੇਰਾ । 

ਰਾਇ ਜੌਧ ਨਾਰੀ ਜੁਤ ਆਯੋ । ਸਾਧੂ ਤੀਯ ਜੁਤ ਸੰਗਿ ਲਵਾਯੋ ॥ 175 ॥ 
ਦੋਹਰਾ 

ਸੁਨੋ ਸਤ ਦੇ ਮਾਨ ਗੁਰੂ ਪ੍ਰਥਕ ਪ੍ਰਥਕ ਬਹੁ ਭਾਇ । 

ਬਿਬ ਮਾਤਾ ਸਭ ਨਾਰਿ ਕਾਂ ਆਦਰ ਕਰਤ ਮਹਾਇ ।। 176 ॥ 


'ਅ ਤੇ ਏ ਪੌਥੀ ਸਖੀ _%ਅ ਪੋਥੀ ਚੋਦ €% ਪੋਥੀ ਬਾਮ 


766 ਗੁਰ ਧਿਲਾਸ ੫ਤਸ਼'ਹੀ ੬ 


ਚੌਪਈ 
ਮਾਘ ਬੀਤ ਫਾਗਨ ਜਬ ਆਯੋ । ਨਰ ਨਾਰੀ ਮਿਲ ਮੰਗਲ ਗਾਯੋ । 
ਜੁਤ ਕੁਟੰਬ ਮਨ ਆਨੰਦ ਪਾਇ । ਆਯੋ ਧਰਮਾਂ ਗੁਰ ਸਮੁਹਾਇ ॥ 177। 
ਬੀਬੀ ਕੋ ਬਿਬ ਮਾਤ ਮਿਲਾਈ । ਦੇ ਪਯਾਰਾਂ ਬਹੁ ਧੀਰ ਧਰਾਂਈ । 
ਦਮੌਦਰੀ ਤੇ ਮੌਹੁ ਦੁਗਨੋ ਧਾਰਾ । ਭਯੋ ਮੌਲ ਸਭਿ ਇਕਨ ਸੁਧਾਰਾ।। 178 ॥ 
ਦੋਹਰਾ 
ਧਰਮੇ ਸਾਧੂ ਕਾ ਤਬੈ ਸ੍ਰੀ ਗੁਤ ਕੀਨਾ ਮਾਨ । 
ਪ੍ਰਿਥਕ ਪ੍ਰਿਥਕ ਸਭ ਮਾਨ ਦੇ ਸਾਹਿਬ ਕ੍ਰਿਪਾ ਨਿਧਾਨ ॥ 179 ॥ 
ਖੇਮ ਕੌਰ ਅਨੌਤੀ ਮਿਲੀ ਚਾਰੋਂ” ਕ੍ਰਾਤ ਮਿਲਾਇ । 
ਬੀਬੀ ਕਉ ਬਹੁ ਧੀਰ ਦੇ ਅਬਲਾ” ਮੰਗਲ ਗਾਇ ॥ 180 ॥ 
ਚੌਪਈ 
ਨਿਤ ਪ੍ਰਤਿ ਮੰਗਲ ਹੌਤ ਅਪਾਰਾ । ਰਾਗ ਰੌਗ ਕੌ ਵਾਰ ਨ ਪਾਰਾ । 
ਗਾਵਤ ਝੁੰਡ ਸਭੇ ਮਿਲੈ ਨਾਰੀ । ਘਰ ਘਰ ਹੋਤ ਕੁਲਾਹਲ ਭਾਰੀ ।। 181 ॥ 
ਲਾਲਚੌਦ ਗ੍ਰਿਹ ਮੰਗਲ ਐਸਾ । ਜਨਕ ਰਾਜ ਗ੍ਰਿਹ ਪੇਖਯੋਂ ਜੌਸਾ । 
ਕਿਸੀ ਦਬ ਕੀ ਤੋਟਿ ਨ ਆਵੈ । ਜੋ ਆਵਤ ਮਨ ਬਾਂਛਤ ਪਾਵੈ ॥ 182॥ 
ਦੋਹਰਾ 
ਪਾਂਚ ਦਿਵਸ ਫਲਗੁਨ ਗਯੋ ਰਹੋ ਚਤ ਦਿਨ ਜਾਨ । 
ਕਰੀ ਰੀਤਿ ਜਗ ਜੋਤ ਥੀ ਸਭੈ ਤਿਆਰੀ ਠਾਨ ।! 183 ॥ 
ਸਵੇਯਾ 
ਬਾਜਤ ਭੇਰਿ ਮ੍ਰਿਦੰਗ ਪਖਾਵਜ ਢੋਲ ਨਿਸ਼ਾਨ ਬਜੈ ਡਫ? ਭਾਰੀ । 
ਤੂਤੀ ਬਜੈ ਸ਼ਰਨਾਹਿ ਘਨੀ ਪਿਖ ਦੁਵਾਰ ਕੁਲਾਹਲ ਹੋਤ ਅਪਾਰੀ । 
ਦੇਵ ਅਏ ਨਰ ਕੌ ਬਪੁ ਧਾਰ ਕੌ ਤਾਂਹਿ ਤ੍ਰਿਆ ਬਪੁ ਨਾਰ ਸਵਾਰੀ । 
ਆਨੰਦ ਕੇ ਮਿਲ ਮੇਲ ਸਭੀ ਜਨ ਜਾਨ ਤਜੀ ਪਿਖ ਮੰਗਲ ਸਾਰੀ ॥ 184 ॥1 
ਸੋਤ ਸੁਨੋ ਸਸ" ਹੈ ਰਸਨਾ ਮਮ ਕੌਸ ਕਹੁੰ ਬਹੁ ਮੰਗਲ ਚਾਰਾ । 
ਸਾਰਦ ਸੋਸ ਗਨੇਸ ਥਕੇ ਪਿਖ ਮੁਢ ਬੁਧੀ ਕਵਿ ਕੰਸ ਉਚਾਰਾ । 
ਕਿਚੰਤ ਗਾਥ ਵਿਆਹ ਕਹ ਗੁਰੁ ਆਪਨੋ ਕਾਰਜ ਆਪ ਸਵਾਰਾ । 
ਦਾਰਦੀ ਮੋਹ ਹਿਰੇ ਸਗਰੋਂ ਪ੍ਰਭ ਦਾਸ ਕਵੀ ਗੁਰ ਕੇ ਬਲਿਹਾਰਾ ।। 185 ॥ 
ਰ ਦੌਹਰਾ 
ਬਡ ਆਨੰਦ ਪੁਰ ਮਹਿ ਭਯੋ ਫਲਗੁਨ ਗ੍ਰਿਹ ਅਹਿ ਜਾਇ । 
ਸਾਂਤ ਕਰਾਈ ਗੁਰੂ ਜੀ ਦਾਨ ਦੀਓ ਬਹੁ ਭਾਇ ॥ 186 ॥ 


ੱਦ ਪੋਥੀ ਅਮੀਸ _“% ਪੌਥੀ) ਨ!ਹ) _“ਅ ਪੌਥੀ ਬਹੁ “ਅ ਤੋਂ ਏ ਪੌਥੀ ਇਕ 


ਅਧਿਆਇ ਵੀਹਵ” ਰ 767 


ਤੇਗ ਬਹਾਦਰ ਅੰਕ ਮਹਿ ਧਾਰੀ ਪੀਤ ਪੁਸ਼ਾਕ । 

ਮੁਕਟ ਸੀਸ ਸੋਭਾ ਬਨੀ ਲਾਜਤ ਪੱਖ ਸੁਨਾਕ ।। 187 ॥ 
ਸਵੇਯਾ 

ਨੈਨ ਅਪਾਰ ਨਿਹਾਰ ਸੁਸੀਲਹ ਖੰਜਨ ਕੌਜ ਮਿਿਗੀ ਸੁਤ ਹਾਰੇ । 

ਔਰ ਬਿਧੂਪ ਪਿਖੋ ਅਧਰਾਂ ਪੁਨ ਦਾਰਮ ਲਾਜਤ ਦਾਂਤ ਨਿਹਾਰਂ । 

ਕੀਰ ਐਔ ਕੌਬ ਲਜਾਇ ਘਨੇ ਬਨ ਓਰ ਤਬੈ ਮਨ ਸੇਕ ਪਧਾਰੇ । 

ਸੁਦਰ ਰੂਪ ਕਿਸ਼ੋਰ ਕੇ ਉਪਰ ਦਾਸ ਕਵੀ ਸਦਹੀ ਬਲਿਹਾਰੇ ॥ 188 ॥ 

ਬਾਤ ਤਿਆਰ ਅਪਾਰ ਬਨੀ ਛਥ ਬਾਜਤ ਬਾਜ ਅਨੰਤ ਅਪਾਰੇ । 

ਕੌਕਨ ਅੰ ਭਜ ਅੰਗਦ ਸੋਹਤ ਰਾਜਤ ਕੌਠ ਸੁ ਮੌਹਨ ਹਾਰੇ । 

ਮੋਹ ਰਹੇਂ ਪਿਖ ਕੈ ਨਰ ਨਾਰਨ ਮੌਹਤ ਭਏ ਅਲ ਭੰ'ਹ ਨਿਹਾਰੇ । 

ਦੁਲਹ ਰੂਪ ਕਿਸ਼ੋਰ ਬਡੀ ਛਬਿ ਦਾਸ ਕਵੀ ਤਿਹੈ ਉਪਰ ਵਾਰ । 1890 

ਬੀਤ ਗਯੋ ਅਹ ਆਨੰਦ ਕੈ ਵਸਿ ਰੈਨ ਅਈ ਪਿਖ ਬਾਤ ਉਮਾਹੀਂ । 

ਹੋਇ ਤਿਆਰ ਚਲੋ ਸਗਰੇ ਨਿਜ ਬਾਹਨ ਤਯਾਰ ਕੀਏ ਹਿਤ ਲਾਈ । 

ਮੁਖ ਬਾਤ ਚਲੇ ਤਿੰਹ ਨਾਮ ਸੁਨੋ ਅਤਿ ਹੀ” ਜਹਿੰ ਰੂਪ ਅਨੂਪ ਲਖਾਈ । 

ਦਾਹਨ ਰੂਪ ਸਸੀ” ਛਬਿ ਪਾਵਤ ਮਧ ਗੁਰੂ ਛਬਿ ਭਾਖ ਲਜਾਈ॥ 190 ॥ 
ਦੋਹਰਾ 

ਬਾਂਏ ਪ੍ਰੋਮੀ ਜੋਧ ਰਾਇ ਜੀ ਲਜਤ ਪਿਖ ਜਹਿ ਦੇਵ । 

ਏ ਸਮਸਰ ਕੌਸੇ ਕਰੇ ਸੀ ਗੁਰੂ ਰੂਪ ਅਭੇਵ । 191 । 
ਚੌਪਈ 

ਰਾਮਾ ਧਰਮਾ ਹਾਥ ਗਹਾਏ । ਦਵਾਰਾ ਹਰੀ-ਚੈਦ ਹਰਖਾਏ । 

ਸੰਧੂ ਬਿਧੀਚੈਦ ਚਲ ਦੋਊ । ਬਾਬਾ ਸਾਧੂ ਹਰਖਤ ਸੋਊ ॥ 192। 

ਸਦਰ ਪਰਮਾਨੰਦ ਸੁਹਾਏ । ਸੂਰਜਮਲ ਦਾਤ੍ਰ ਸੁਤਿ ਭਾਏ । 

ਲਾਲਚੈਦ ਬਿਧੀਏ ਸਤ ਮਾਨੋ । ਅਣੀਰਾਇ ਮਿਲ ਆਨੰਦ ਠਾਨੋ । 193॥ 
ਦੌਹਰਾ 

ਜਾਤੀ ਮਲ ਤੇ ਆਦਿ ਲੈ ਬਿਪ੍ਰ ਅੰਰ ਚਲ ਬਰਾਤ ' 

ਬਾਜਤ ਬਾਜ ਧਨ ਡਾਰ ਬਹੁ ਸੌ ਛਬਿ ਕਹੀ ਨ ਜਾਤ।। 194 ॥ 

ਤੇਗ ਬਹਾਦਰ ਸੋਹਿ ਤਬ ਘੋੜੀ ਚੜੋ ਤਦਾਇ । 

ਢ੍ਰਤ ਸੀਸ ਸਿਰਗਸਤ ਤਬ ਰਵਿ ਸਸਿ ਦੇਖ ਲਜਾਇ ।। 195 ॥ 
ਚੌਪਈ 

ਸਨੇ ਸਨੇ ਗੁਰੁ ਪੰਥ$ ਪਧਾਰੇ । ਬਾਜੀ ਅਸਤ ਚਲੀ ਤਿੰਹ ਵਾਰੇ । 

ਰਸਨਾ ਏਕ ਕੈਸ ਛਬਿ ਗਾਵਉ” । ਸੁਨੋ ਸੈਤ ਕਛ ਅੰਤ ਨਾ ਪਾਵਉ” ॥- 196 ॥ 


੫॥ ਤੇ ਦ ਪੌਥੀ ਚੈਥ “ਫ ਪੰਥੀ ਮਗ 
[ 


768 ਗੁਰ ਬਿਲ'ਸ ਪਾਤਸ਼ਾਹੀ ੬ 


ਲਾਲ ਚੌਦ ਤਬ ਆਗੇ ਧਾਯੌ । ਭੁਖਨ ਪਾਟ ਮਿਠਾਈ ਲਿਆਯੋ । 
ਹੈ ਦਾਸੀ ਬਹੁ ਅਗ੍ਰ ਧਰਾਇ । ਗਰਿ ਅੰਚਰ ਲਾਗੌਪਗਿ ਆਇ ।। 197 ॥ 
ਦੋਹਰ” 
ਦਯਾ ਸਿੰਧਾਂ ਕਰ ਕਮਲ ਸਿਉ ਦੈ ਧੀਰਜ ਮਿਲ ਅੰਕ । 
ਭਗਤ ਸਿੰਘ ਬਡ ਭਾਗ ਸਿਉ ਮਿਲੋ ਪ੍ਰਭੂ ਤਜ ਸੈਕ । 198 ॥ 
ਚੌਪਈ 
ਕਰ ਮਿਲਨੀ ਮਨ ਆਨੰਦ ਪਾਯੋ । ਲਾਲ ਚੌਦ ਨਿਜ ਕੇਤ ਸਿਧਾਲੋ । 
ਦੂਲੋ ਕਉ ਨਿਜ ਸੰਗ ਲਵਾਇ । ਸਗਨ ਹੇਤ ਮਨ ਆਨੰਦ ਪਾਇ ।। 199॥ 
ਬਾਜੀ ਅਸਤ ਚਲੀ ਤਬ ਐਸੇ । ਉਠਤ ਬਘੁਲਾ ਬੜਵਾ ਜੈਸੇ । ਰ 
ਬ੍ਰਾਤ ਸਿੰਧ ਪੁਰ ਨਾਰਿ ਦਿਖਾਇ । ਉਠੀ ਗਾਇ ਮਨ ਆਨੰਦ ਪਾਇ ॥ 2001. 
____ ਦੌਹਰਾ 
ਸੰਦਰ ਸਦਨ ਨਿਵਾਸ ਹੈ ਭੋਜਨ ਹੇਤ ਬੁਲਾਇ । 
ਬਾਜੀ ਅਸਤ ਚਲਾਇ ਬਹੁ ਬਾਜੇ ਬਜਤ ਮਹਾਇ ॥ 201 ॥ 
ਰ ਚੌਪਈ 
ਜੁਤ ਬਰਾਤ ਬੌਠੇ ਗੁਰ ਜਾਇ । ਖਟ ਰਸ ਭੌਜਨ ਭਯੋ ਮਹਾਇ । 
ਭਜਨ ਲਾਗੀ ਕਰਨ ਬਰਾਤਾ । ਗਾਰੀ ਦੇਤ ਤਿਯਾ ਲਖ ਘਾਤਾ ॥ 2021 
ਸਨੇ ਸਨੇ ਤਬ ਭੌਂਜਨ ਕਰਹੀ” । ਦਯਾ ਸਿੰਧ ਮਨ ਆਨੰਦ ਭਰਹੀ' । 
ਕਰ ਭੌਜਨ ਜਨ ਵਾਸੇ ਆਏ । ਤਤ ਛਿਨ ਲਾਵਾਂ ਹੇਤ ਬੁਲਾਏ ॥ 203 ॥ 
ਦੋਹਰਾ 
ਲੀਏ ਮੁਖੀ ਤਬ ਸ੍ਰ ਗੁਰੂ ਤਹਿ ਛਿਨ ਕੀਨ ਪਯਾਨ । 
ਸੁੰਦਰ ਬੋਦੀ ਜਹਿੰ ਰਚੀ ਤਹਿੰ ਬੈਠੇ ਭਗਵਾਨ ।। 204 ॥ 
ਚੰਪਈ 
ਖਾਰੇਂ ਪਰ ਦੂਲੋ ਛਬ ਪਾਵੈ । ਬਿਪ੍ਰਂ ਸਕਲ ਸੁਰ ਪ੍ਰਜ ਕਰਾਵੈ । 
ਕੰਨਿਆ ਆਇ ਬੈਠ ਬਿਬ ਖਾਰੇ । ਦਾਸ ਕਵੀ ਜੌਰੀ ਬਲਿਹਾਰੇ ॥ 205 ॥ 
ਲਾਵਾਂ ਲੀਨ ਗਾਇ ਬਹੁ ਨਾਰੀ । ਦੀਨ ਲਾਗ ਸਭ ਰੀਤਿ ਸਵਾਰੀ । 
ਕਿਰਪਾ ਸਿੰਧ ਜਨ ਵਾਸੇ ਆਏ । ਤੇਗ ਬਹਾਦਰ ਤਹਾਂ ਰਹਾਏਂ ।। 206 ॥ 
ਦੋਹਰਾ 
ਸੰਮਤ ਸੌਰਾਂ ਸੈ ਸੁਖਦ ਔਰ ਉਨਾਨਵੇ ਜਾਨ । 
ਤੇਗ ਬਹਾਦਰ ਬਿਯਾਹ ਕਰ ਫਗਨ ਗ੍ਰਹ ਅਨ੍ਮਾਨ ।। 207 ॥ 


'ਅ ਧੌਥੀ ਕ੍ਰਿਪਾਨਿਧਿ _%ਅ ਪ੍ਰੋਥੀ ਦਿਜ 


ਅਧਿਆਇ ਵੀਹਵਾਂ ਜਾ 769 


ਸਰ ਪਤਨੀ ਸੁਰ ਨਾਰਿ ਕਹਿ ਹੇ ਅਲਿਂ ਦੂਲੋ ਜੈਸ । 
ਇਹੁ ਲਾਇਕ ਬਿਧਨਾ ਰਚੀ ਸੁਤਾ ਗੂਜਰੀ ਤੌਸ । 208 ।। 
ਚੌਪਈ 
ਹੋ ਅਲਿ ਹਮਰੇ ਮਨ ਅਸ ਆਵੈ । ਇਹ ਜੋਰੀ ਜੁਗ ਚਾਰ ਰਹਾਵੈ । 
ਕਥਿਤ ਪਰਸਪਰ ਆਨੰਦ ਪਾਇ । ਰੂਪ ਰੌਮਯ ਲਖ ਅਬਲਾ ਆਇ ॥ 202 ॥ 
ਭਯੋ ਭੌਰ ਦੂਲੋਂ ਚਲਿ ਆਯੋ । ਬਰਾਤ ਮਧ ਗੁਰੁ ਦਰਸ਼ਨ [ਪਾਯੋ |? । 
ਭਗਤ ਸਿੰਘ ਹੁਇ ਮੰਗਲ ਚਾਰੀ । ਬੀਤੇ ਦਿਵਸ ਤੀਨ ਸੁਖ ਕਾਰੀ ॥ 210 ॥ 
ਦੌਹਰਾ 
ਲਾਲ ਚੰਦ ਬਹੁ ਦਾਜ ਦੌ ਹੈ ਪਟ ਭੂਖਨ ਧੇਨੁ । 
ਦਾਸੀ ਦਰਬ ਅਨੰਤ ਦੈ ਮਨਸ ਨੀਰ ਜਨ ਨੌਨ॥ 211 ॥ 
ਚੌਪਈ ਰ 
ਹਾਥ ਜੌਰ ਗੁਰੁ ਪਾਂਵ ਗਹਾਏ । ਹੇ ਪ੍ਰਭ ਮੋਰੀ ਭੂਲ ਛਿਮਾਏ । 
ਜਾਨ ਰੋਕ ਮੁਹਿ ਨਾਂਹਿ ਵਿਸਾਰੋ । ਦੀਓ ਨ ਕਹ ਨਿਜ ਕਾਮ ਸਵਾਰੇ ॥ 212 ॥ 
ਸੁਦਰ ਡੌਲਾ ਬਹੁਰ ਮੰਗਾਂਯੋ । ਅਤਿ ਸਦਰ ਸਭ ਕੇ ਮਨ ਭਾਯੋ । 
ਬਿਸ਼ਨ ਕੌਰ ਨਿਜ ਸੁਤਾ ਬਹਾਈ । ਗੁਜਰੀ ਨਾਮ ਜਾਂਹਿ ਸੁਖਦਾਈ ।। 213 ॥ 
ਦੋਹਰਾ ਰ 
ਪਤਿ ਮਮ ਈਸ ਪਛਾਨ ਕੌ ਹੈ ਪੁਤੀ ਕਰ ਸੇਵ । 
ਪਤਿ ਪਰਮੇਸ਼ੁਰ ਜਾਨੀਏ ਅਰ ਤੁਫਛ ਲਖ ਏਵ 1 214 ॥ 
ਚੌਪਈ 
ਅਸ ਕਹ ਡੌਲੇ ਮਾਹਿ ਪਠਾਈ? । ਅਬਲਾ ਪੁਨ ਸਥ ਕੌਠ ਮਿਲਾਈ । 
ਤੇਗ ਬਹਾਦਰ ਕੌ ਕਰ ਪਿਆਰ । ਬਿਸ਼ਨ ਕੌਰ ਨਿਜ ਧਾਮ ਪੰਧਾਰ ॥ 215 ॥ 
ਡੋਲਾ ਕਾਂਧੇ ਚਾਇ ਕਹਾਰਾ । ਸ੍ਰੀ ਗੁਰੂ ਬਹੁ ਧਨ ਉਪਰ ਡਾਰਾਂ । 
ਬਾਜੇ ਬਜਾਵਤ ਥੰਮ ਜੀ ਆਏ । ਕਰ ਦਰਸ਼ਨ ਤਹਿੰ ਮਾਥ ਟਿਕਾਏ ॥ 216 ॥ 
ਬਹੁਰੋ ਸੀ ਗੁਰ ਮਹਲੀ ਆਏ । ਬਿਬ ਮਾਤਾ ਮਨ ਹਰਖ ਧਰਾਏ । 
ਅਨੌਤੀ ਖੇਮ ਕੌਰ ਤਿਆ ਆਨਾਂ । ਬੀਬੀ ਵੀਰੋ ਬਹੁ ਸੁਖ ਮਾਨਾ ।' 217 । 
ਦੋਹਰਾ 
ਗਾਵਤ ਬਾਜ ਬਜਾਵਤੀ ਸਬ ਦਰ ਓਰ ਪਧਾਰ । 
ਤਾਂ ਸਮ ਭਯੋ ਅਨੌਦ ਜੌ ਕੌਸੇ ਕਰੂੰ ਉਚਾਰ ॥ 218 ।। 
ਮਾਤ ਨਾਨਕੀ ਵਾਰ ਜਲ ਪੀਓ ਪਾਨਿ ਹਰਖਾਂਇ । 
ਕੁੰਭ ਮਾਂਹਿ ਧਨ ਡਾਰ ਬਹੁ ਗਾਵਤ ਸਦਨ ਸਿਧਾਏ । 219॥ 


੧4 ਪੁਥੀ ਸਖੀ “ਦ ਪੋਥੀ !.ਚੋ “ਅ ਪੰਥੀ ਬੌਠਾ£! “ਮ ਤੇ ਏ ਪੋਥੀ ਪੁਰ ਨਮੌਰ 


770 ਰ ਗਰ ਬਿਲਾਸ ੫ਝਤਸ਼ਾਹੀ ੬ 


ਰ ਚੌਪਈ 
ਦੇਖ ਸਨੂਖਾ ਰੂਪ ਬਹੁ ਨਾਰੀ । ਧਰ ਆਨੰਦ ਹੋਵਤ ਬਲਿਹਾਰੀ । 
ਬੀਬੀ ਵੀਰੋ ਆਨੰਦ ਪਾਇ । ਪੌਖ ਰੂਪ ਤਹਿ ਬਲਿ ਬਲਿ ਜਾਇ ॥ 220॥ 
ਗਾਥਾ ਬਹੁ ਸੂਚਨ ਮੌਹਿ ਭਾਖੀ । ਬਢੈ ਗ੍ਰਿੰਥ ਭਾਖੋ ਸਭ ਸਾਖੀ । 
ਮੌਰੀ ਛਿਮਾ ਭੂਲ ਅਬ ਕੀਜੈ । ਅਧਿਕ ਜਾਨ ਅਪਨੇ ਚਿਤ ਲੀਜੈ ॥ 221 ॥ 
ਦੋਹਰਾ 
ਰਹਿਯੋ ਮੋਲ ਕਛ ਦਿਨ ਤਹਾਂ ਪੁਨਾ ਵਿਦਾਇਗੀ ਪਾਇ । 
ਲੈ ਆਇਸ ਸ੍ਰੀ ਗੁਰੂ ਕੀ ਨਿਜ ਨਿਜ ਧਾਮ ਸਿਧਾਇ ॥ 222 ॥ 
ਚੌਪਈ 
ਸੁੰਦਰ ਪਰਮਾਨੌਦ ਦਾਤ੍ਹ ਸੁਤ । ਹਰੀ ਚੰਦ ਦਵਾਰਾ ਨਾਰੀ ਜੁਤ । 
ਧਰਮਾ ਸੁਤ ਜੁਤ ਆਨੰਦ ਪਾਯੋ । ਰਾਮਾ ਨਾਰੀ" ਸਹਿਤ ਸਿਧਾਯੋ ।। 223 ॥ 
ਬੀਬੀ ਜਤ ਨਿਜ ਧਾਮ ਸਿਧਾਏ । ਸਾਧੂ ਰੂਪ ਚੋਦ ਸੁਖ ਪਾਏ । 
ਰਾਇ ਜੋਧ ਜਰਤ ਕੀਨ ਪਯਾਨਾ । ਧਰਿ ਰਿਦੇਂ ਸ੍ਰੀ ਗੁਰੂ ਪਗਾੰ ਧਿਆਨਾ ॥ 224 ॥ 
ਦੋਹਰਾ 
ਕਥਾ ਅਧਿਕ ਸ੍ਰਚਨ ਕਰੀ ਸਤਿਗੁਰ ਪੁਤ੍ਰ ਵਿਵਾਹ । 
ਸੁਨੋ ਸੈਤ ਨਿਜ ਓਰ ਪਿਖ ਛਿਮੌ ਭੂਲ ਸਮ ਪਾਹ ॥ 222 ॥ 
ਫਲਗੁਨ ਬੀਤਯੋ ਚੇਤ ਪੁਨ ਬੀਤ ਵਿਸਾਖੀ ਆਇ । 
ਦੂਰ ਦੂਰ ਸੈਗਤ ਆਈ ਮਨ ਬਾਂਛਤ” ਫਲ ਪਾਇ ।। 226 ॥ 
ਚੌਪਈ 
ਕੀਓ ਗੋਗਸਰ ਮਜਨ ਪਾਨਾ । ਥੋਮ ਜੀ ਸਦਰ ਧਾਰਿ ਸੁਖ ਮਾਨਾਂ । 
ਗੁਰੁ ਗ੍ਰੰਥ ਕਾ ਦਰਸ਼ਨ ਕੈ ਕੈ । ਦਯਾ ਸਿੰਧ ਕੀ ਆਇਸ ਲੌ ਕੇ ॥ 227॥ 
ਮੰਗਤ ਸਭ ਮਨ ਬਾਂਛਤ ਪਾਇ । ਨਿਜ ਨਿਜ ਧਾਮਿ ਚਲੀ ਸੁਖ ਪਾਇ । 
ਸਚਨ ਕਹੂੰ ਮਾਸ ਖਟ ਬੀਤੇ । ਸ੍ਰੀ ਗੁਰੁ ਕਰ ਬਹੁ ਚਰਿਤ ਪੁਨੀਤੇ ॥ 228 ॥ 
ਰ ਦੋਹਰਾ 
ਦੀਪ ਮਾਲ” ਮੋਲਾ ਅਯੋ ਸੰਗਤ ਵਾਰ ਨਾਪਾਰ। 
ਭਾਂਤ ਭਾਂਤ ਭੇਟਾ ਚੜੀ ਜਾਂਕੋ ਨਾਂਹਿ ਸੁਮਾਰ।। 229॥ 


ਸਵਯਾ 
ਲਾਇ ਦੀਵਾਨ ਪ੍ਰਭ ਸੁਖ ਸਾਗਰ ਦੇਤ ਦਿਦਾਰ ਕਰਹਿ ਰੁਚ ਪੁਰੀ । 
ਮਧ ਸਿੰਘਾਸਨ ਉਚ ਸੁਹਾਵਤ ਤਾਂ ਪਰ ਗ੍ਰਿਤ ਗੁਰੂ ਸੁਖ ਮਰੀ। 


“੮੮7੩ ਕਿ 
॥ਅ ਤੇ ਏ ਪੋਖੀ ਬਮ' “ਏ ਪੰਥੀ ਚਰਨ _$% ਪੰਥੀ ਦਿਛਤ #% ਤੇ ਏ ਪੋਥੀ ਦੀਪਾਵਲ) 


ਅਧਿਆਇ ਵੀਹਵਾਂ 771 


ਪਾਠ ਕਰੈ ਬਿਧੀਆ ਮਨ ਆਨੰਦ ਸੌਗਤਿ ਪ੍ਰੀਤਿ ਸੁਨੌ ਭ੍ਰਮ ਦੂਰੀ । 

ਸੇਤ ਕਰਿਯੌ ਕਲਿ ਮਾਹਿ ਗੁਰੁ ਪੰਚਮ ਜਾਂਸ ਪੜੋ ਸੁਨੇ ਸੰਕਟ ਚੂਰੀ ।। 230 ॥ 
ਦੋਹਰਾ 

ਪਾਠ ਕਰਤ ਬਿਧੀਆ ਰਿਦੇ ਉਪਜੀ ਏਹ ਮਨ ਮਾਂਹਿ' । 

ਉਤਾਰ ਕਰਾਉ ਗ੍ਰੰਥ ਗੁਰੁ ਸ੍ਰੀ ਗੁਰੂ ਆਇਸ” ਪਾਹਿ । 231 ॥ 

॥ ਭੁਜੰਗ ਛੋਦ ॥ ਰ 

ਤਬੈ ਐਸ ਕੀਨੋ ਰਿਦੈ ਮਹਿ ਵਿਚਾਰੇ । 

ਸੁ ਮੋਲਾ ਭਯੋ ਜਾਹਿੰ ਕੋ ਨਾ ਸੁਮਾਰ । 

ਚੜੀ ਭੇਟ ਅਪਾਰ ਦੀਪੰ ਜਗਾਏ । 

ਘਨੀ ਦੀਪ ਮਾਲਾ ਪਿਖੋ ਮੌਦ ਛਾਏ ॥ 232 । 

ਗੁਰ ਪਾਇ ਆਗਿਆ ਫਲ ਲੀਨ ਚਾਰੀ । 

ਸਭੀ ਸੰਗਤੇ ਧਾਮ ਆਪ ਪਧਾਰੀ । 

ਬਿਧੀ ਚੋਦ ਦੇਖਿਓ ਸਮੰ ਅਰਜ ਕੀਨੀ । 

ਕਹੀ ਐਸ ਬਾਨੀ ਅਮੀ ਜੈਸ ਭੀਨੀ ॥ 233 ।। 

ਰ ਸਵੇਯਾ 

ਸਿੰਧ ਦਯਾ ਜਨ ਉਤਮ ਸੋ ਉਪਕਾਰ ਕਰੋ ਨਿਜ ਕਾਜ ਮਿਟਾਏ । 

ਬਿਕਮ ਔਰ ਦਧੀਚ ਕਥਾ ਅਤਿ ਮਧ ਪੁਰਾਣ ਸਭੋ ਸੁਰਿ ਗਾਏ । 

ਤੌਸ ਬਿਧੀ ਸਸਿ ਹੇਤ ਸਭੈ ਕਰ ਕੌ ਉਪਕਾਰ ਬਿਲੰਬ ਤਜਾਏ । 

ਮੇਸ਼ ਸੁਰੇਸ਼ ਦਿਨੇਸ਼ ਗਨੇਸ਼ ਤਿਸੈ ਉਪਮਾਂ ਨਹਿ ਪਾਰ ਪਰਾਏ ॥ 234 ॥ 
ਦੋਹਰਾ 

ਬਿਧੀ ਚੋਦ ਕਰ ਜੌਰ ਕੌ ਠਾਢ ਭਯੋ ਸਮੁਹਾਇ । 

ਗਹਿ ਅੰਚਰ ਅਤਿ ਦੀਨ ਹ੍ਰੋ ਤਾਹਿ ਤ੍ਰਾਹਿ ਮੂਖ ਗਾਇ ॥ 235 ॥ 
ਚੌਪਈ 

ਸਤਿਗੁਰ ਦੇਖ ਰਿਦੈ ਮੁਸਕਾਇ । ਸੀ ਗੁਰੂ ਔਸ ਬੈਨ ਅਲਾਏ । 

ਬਿਧੀ ਚੋਦ ਕਿਆ ਮਨ ਮਹਿ ਆਈ । ਭਾਖਓ ਤੁਰਤ ਨਾ ਦੇਰ ਲਗਾਈ ।। 236।। 

ਬਿਧੀਆ ਕਹਿ ਪ੍ਰਭੂ ਆਵਤ ਲਾਜਾ । ਤੁਮਰੋ ਨਾਮ ਗਰੀਬ ਨਿਵਾਜਾ । 

ਮੋਰੇ ਮਨ ਇਹੁ ਰੁਚ ਉਪਜਾਈ । ਹੋਵੈ ਜੋ ਤੁਮਰੇ ਮਨ ਭਾਈ ॥ 237॥ 
ਦੋਹਰਾ 

ਭਾਈ ਬੈਠੋ ਜੀ ਕਰਿਓ ਸੀ ਗੁਰੂ ਗ੍ਰਿੱਥ ਉਤਾਰ । 

ਨਿਜ ਮਾਂਗਟ ਵਾਸੀ ਗਯੋ ਮਨ ਮਹਿ ਆਨੌਦ ਧਾਰ ॥ 238 ॥ 


॥% ਤੇ ਏ ਪੌਥ੍ੀ ਚਾਹਿ _“ਅ ਪੋਥੀ ਆਗਿਆ _“ਐਅ ਧੇਂਥੀ ਬਚਨ 


772 


ਗੁਰ ਬਿਲਾਸ ਪਾਤਸ਼ਾਹੀ ੬ 


ਗੁਰੂ ਗ੍ਰੰਥ ਅਬ ਏਕ ਹੈ ਸੌਗਤ ਹੇਤ ਉਧਾਰ । 

ਹੇ ਪ੍ਰਭ ਜੇ ਆਇਸ ਕਰੋਂ ਕੀਜੈ ਦੁਤੀ ਤਿਆਰ ॥ 239 ॥ 
ਚੌਪਈ _ 

ਭਗਤ ਸਿੰਘ ਗੁਰ ਮੌਨ' ਰਹਾਏ । ਬਿਧੀ ਚੰਦ ਪੁਨ ਬਿਨਤ ਅਲਾਏ । 

ਤੀਨ ਬੇਰ ਜਬ ਬਿਨਤਿ ਉਚਾਰੀ । ਭਗਤ ਸਿੰਘ ਗੁਰੁ ਪਰਉਪਕਾਰੀ ॥ 240 ।1 

ਸੀ ਮੁਖ ਕਹਿ ਭਾਇ ਜੋ ਤੋਂ ਕਉ । ਕੀਜੈ ਸੋਇ ਭਾਖ ਕਿਆ ਮੋ ਕਉ। 

ਪ੍ਰਨ ਹੋਇ ਵਿਥਾਰੈ ਨਾਂਹੀ । ਵਿਘਨ ਅਨੇਕ ਯਾਹਿਂ ਕੇ ਮਾਂਹੀ ॥ 241 ॥ 
ਦੋਹਰਾ 

ਬਿਧੀ ਚੋਦ ਕਹ ਬਾਤ ਸੋ ਜੋ ਤਰਮਰੇ ਮਨ ਭਾਇ । 

ਸੁਨਤ ਐਸ ਮਨ ਹਰਖ ਕੈ ਪਦ ਪੰਕਜ ਲੁਪਟਾਇ । 242 ।। 
ਚੌਪਈ 

ਪ੍ਰਭ ਕੀ ਬਾਤ ਗੈਭੀਰ ਨ ਜਾਨੀ । ਜਦਪਿ ਬਿਧੀ ਚੈਦ ਬਡ ਗਿਆਨੀ । 

ਤਤ ਛਿਨ ਕਾਗਦ ਲੀਏ ਮੰਗਾਇ ! ਰਚਿ ਸੈ'ਚੀਆਂ ਮਨਿ ਸੁਖ ਪਾਇ । 243 ॥ 

ਲਿਖਨ ਹੇਤ ਤਬ ਲਾਇ ਲਿਖਾਰੀ । ਭਗਤ ਸਿੰਘ ਸੂਚਨ ਗਥ ਸਾਰੀ । 

ਅਉਰ ਚਰਿਤ ਗੁਰ ਜਾਨ ਅਪਾਰਾ । ਜਾਂਕੇ ਕਥਤ ਨਾ ਪਰੋ ਸੁਮਾਰਾ । 244 ।। 
ਦੋਹਰਾ ਰ 

ਸਨੋ ਸੋਤ ਗਾਥਾ ਕਹੂੰ ਪਦੇ ਖਾਂ ਰਿਸਵੇਤ । 

ਨਟ ਸਮ ਕੌਤਕ ਕਰਤ ਪ੍ਰਭ ਜਾਕੋ ਨਾਮ ਅਨੰਤ ॥ 245 ।। 
ਚੌਪਈ 

ਬੀਤ ਮਾਸ ਖਟ ਆਈ ਵਿਸਾਖੀ । ਕਲਹ ਮੂਲ ਸੁਨੀਏ ਅਬ ਸਾਖੀ । 

ਦੇਸ ਵੇਸ ਸੈਗਤ ਬਹੁ ਆਈ । ਭਾਂਤ ਭਾਂਤ ਕੀ ਭੇਟਾ ਲਯਾਈ 1 246 । 

ਦਛਨ ਦੇਸ ਬਿਚਛਨ ਜਾਨ । ਤਹਿੰ ਕੀ ਸੈਗਤ ਆਨੰਦ ਠਾਨ । 

ਆਈ ਗਰ ਢਿਗ$ ਦਰਸ਼ਨ ਕੀਨੰ । ਭਈ ਸਾਂਤ ਮਨ ਮਹਿ ਸੁਖ ਲੀਨੇ ॥ 2471 
ਦਹਰਾਂ 

ਏਕ ਸੁਦਾਗਰ ਤਾਂਹਿ ਮਾਹਿ ਜੋ ਭੇਟਾ ਬਹੂ ਲਿਆਇ । 

ਸਨੋ ਸੌਤ ਤਾਂਕੀ ਕਥਾ ਸਾਈ ਦਾਸ ਲਖਾਇ ॥ 248 । 
ਚੌਪਈ 

ਸੰਦਤ ਲਾਗੋ ਅਧਿਕ ਦੀਵਾਨ । ਬੈਠੇ ਸਾਹਿਬ ਕ੍੍‌ਿਪਾ ਨਿਧਾਨ । 


ਰਵਿ ਮਲ ਅਣੀ ਰਾਇ ਸਮ੍ਹਾਈ । ਬੈਠੇ ਅਤਿ ਸੁੰਦਰ ਛਬ ਪਾਈ ।। 249 । 


ਗਿਲ ਤਤ 
£41 ਪੋਥੀ ਅਸਟ _£ਏ ਪੌਥੀ ਇਸੀ _$£ ਪੌਥੀ ਨਹਿ 


ਅਧਿਆਇ ਵੀਹਵਾਂ __ 773 


ਬਾਂਏ ਪੈਦਾ ਅਤਿ ਬਡ ਸੂਰਾ । ਦਾਂਏ ਬਾਬਾ ਸਭ ਸੁਖ ਪੂਰਾ । 
ਪਾਛੇ ਧੀਰ ਮਲ ਛਬ ਪਾਵੈ । ਕਪਟਿ ਰੂਪ ਜਿਹੇ ਕੋਇ ਨਾ ਭਾਵੈ ੧ 250 ॥ 
ਰ ਦੋਹਰਾ 
ਹਰੀ ਰਾਇ ਗੁਰ ਅੰਕ ਮਹਿ ਰਵਿ ਸਸਿਪੇਖ ਲਜਾਇ । 
ਲਾਲ ਚੰਦ ਬੀਜਨ” ਕਰੈ ਬਿਧੀਆ ਚੌਰ” ਢੁਰਾਇ ॥ 251 ॥ 
ਚੌਪਈ ਰ 
ਬਾਬਕ ਕਰ ਕੀਰਤ ਮਨ ਲਾਇ । ਭਗਤ ਸਿੰਘ ਛਥਿ ਕਹੀ ਨ ਜਾਂਇ । 
ਦੇਖ ਸੁਦਾਗਰ ਆਨੰਦ ਧਾਰਾ । ਚਿਤ੍ਰਸੈਨ ਤਿਹ ਨਾਮ ਉਦਾਰਾ ॥ 2523 ।। 
ਦੇਖ ਦਰਸ ਬਹੁਰੋ ਮਨ ਲਯਾਇ । ਲੋਉ” ਪਰੀਛਾ ਪੂਜ ਚੜਾਇ । 
[ਐਸੀ]! ਬਾਤ ਰਿਦੈ ਮਹਿ ਚੀਨੀ । ਮੁਹਰੇ” ਪੰਚ ਭੇਟ ਧਰ ਦੀਨੀ ॥ 253 ॥ 
ਦੋਹਰਾ 
ਹਰੀ ਰਾਇ ਪਦ ਕਮਲ ਤੇ ਤਤ ਛਿਨ ਦਏ ਗਿਰਾਇ । 
ਚਿਤ ਸੈਨ ਬਿਨਤੀ ਕਰੀ ਹੋ ਪ੍ਰਭੂ ਮਨ ਕਿਆ ਆਇ ।। 254 ॥ 
ਰ ਚੌਪਈ 
ਦਯਾ ਸਿੰਧ ਮੁਖ ਬੈਨ ਉਚਾਰੇ । ਪਰ ਕਾ ਦਰਬ ਨਾਂਹਿ ਹਮ ਧਾਰੇ । 
ਮੋਹਿ ਦਬ ਦੇਵਹੁ ਸੁਧ ਸੰਗਾ । ਭਾਖੌ ਅਪਨੀ ਕਥਾ ਉਮੰਗਾਂ ।। 255 ॥ 
ਚਿਤ ਸੈਨ ਮਨ ਆਨੰਦ ਪਾਯੋ । ਧਨ ਧੰਨ ਸ੍ਰੀ ਗੁਰ ਕੌ ਗਾਯਂ । 
ਹੇ ਪ੍ਰਭ ਸਭ ਸੈਕਟ ਮਮ ਟਾਰੇ । ਕਰੀ ਰਛ ਤੁਮ ਸਿੰਧ ਮਝਾਰੇ 1 256 ॥ 
ਦੋਹਰਾ 
ਟਾਪੂ ਮੋਹਿ ਮੁਹਿ ਨਗਰ ਹੈ ਚਿਤ੍ਰਪੂਰੀ ਤਹਿ ਨਾਮ । 
ਸਨੋ ਪ੍ਰਭੂ ਅਤਿ ਰਮਯ ਹੈ ਤਹਾਂ ਜਾਨ ਮਮ ਧਾਮ ॥ 227 । 
ਚੌਪਈ 
ਤਹਿ ਤੇ ਲਾਦ ਜਹਾਜ ਚਲਾਯੋ । ਬੀਸ ਲਾਖ ਦਾ ਦਰਬ ਧਰਾਂਯੋ । 
ਔਰ ਦੇਸ ਚਲ ਕੀਓ ਵਪਾਰਾਂ । ਤੀਸ ਲਾਖ ਹੁਇ ਆਨੰਦ ਧਾਰਾ । 228 ॥ 
_ ਤਬ ਹਉ ਤਹਿ ਤੇ ਕੀਨ ਪਯਾਨਾ । ਨਿਜ ਪੁਰ ਓਰ ਧਾਰ ਸੁਖ ਮਾਨਾਂ । 
ਅਯੋ ਜਹਾਜ ਸਿੰਧ ਕੇ ਮਾਹੀ । ਮਛ ਅਟਕਾਯੋ ਧਰ ਬਲ ਥਾਂ ਹੀ ॥ 259 ॥ 
ਦੋਹਰਾ 
ਕੀਨੇ ਜਤਨ ਅਨੇਕ ਤੱਬ ਚਾਲਯੋ ਨਾਂਹਿ ਜਹਾਜ ।. 
ਤੋਹਿ ਦਾਸ ਬੈਠੋ ਪ੍ਰਭੂ ਤਾਂਹਿ ਰਖੀ ਮਮ" ਲਾਜ 1। 260 ॥ 


£% ਪੌਥੀ ੫੪' “£ ਪੌਥੀ ਚਵਰ £ਅ ਪੋਥੀ ਵਿਚੋ” “% ਪੌਥੀ ਮੌਹਿ 


774 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 

ਤਿਨੈ ਕਹਾ ਗੁਰ ਕੌ ਧਰ ਧਿਆਨਾ । ਮਾਨ ਭੇਟ ਕਰ ਸੌਕਟ ਹਾਨਾਂ । 

ਤਬ ਹਉ ਤਮਰੋ ਧਿਆਨ ਧਰਾਇ । ਭੇਟ ਪਾਂਚ ਸੈ ਦਾਸੀ ਗਾਇ ।। 261 ॥ 

ਤਬ ਤੁਮ ਮੌਕਉ ਦਰਸ ਦਿਖਾਯੋ । ਤੌਰ ਜਹਾਜ ਖੋਦ” ਹਮ ਘਾਂਯੋਂ । 

ਸੋ ਅਬ ਰੂਪ ਬਿਲੌਕਿਓ ਤੌਰਾ । ਪੂਰਨ ਭਯੋ ਮਨੋਰਥ ਮੋਰਾ 1 262 । 
ਦੋਹਰਾ 

ਔਰ ਬਾਤ ਇਹ ਨਾਂ ਸੁਨੀ ਹੈ ਆਯੁਧ ਜੋ ਲਿਆਇ । 

ਤਾਂ ਪਰ ਗੁਰ ਕ੍ਰਿਪਾ ਕਰਹ ਭਵ ਸੋਕਟ ਮਿੰਟ ਜਾਇ ॥ 263 ॥ 


ਰ ਚੌਪਈ ਰ 
ਤਬ ਹਉ ਢੂੰਡ ਏਕ ਹੈ ਲੀਨੋ । ਸੋਲਾਂ ਲਖ ਦੇ ਦਧ ਸੁਤ ਚੀਨੋ । 
ਤਿਸ ਪੁਸ਼ਾਕ ਪੁਨ ਬਾਜ ਸਵੇਤਾ । ਆਨਿਯ ਚੀਰਾ ਮਾਨ ਧਰੇਤਾ ।। 264 । 
ਖੰਡਾ ਯਕ ਜਹਿੰ ਕੀਮਤ ਭਾਰੀ । ਹੋਂ ਪ੍ਰਭ ਆਨਿਯੋ ਮਮ! ਹਿਤ ਧਾਰੀ । 
ਲੀਜੇ ਹੈ ਗੁਰ ਅਪਨ ਅਮਾਨ । ਮੈ ਕਉ ਦਾਸਨਿ ਦਾਸ ਪਛਾਨ ॥ 265 ।। 
ਅਸ ਕਹਿ ਆਗੇ ਸਕਲ ਧਰਾਇ । ਮੁਹਰ ਪਾਂਚ ਸੈ ਧਰਿ ਸੁਖ ਪਾਇ । 
ਗਰਿ ਅੰਚਰ ਪਦ ਪੰਕਜ ਲਾਗਾ । ਉਸਤਤਿ ਕੀਨ ਪ੍ਰੋਮ ਰਸ ਪਾਗਾ । 266 ॥ 
ਦੌਹਰਾ ਰ 
ਹਾਥ ਕਮਲ ਗੁਰ ਧੀਰ ਦੇ ਸੀ ਮੁਖ ਬਹੁਰ ਸ੍ਨਾਇ । 
ਚਿਤ ਸੈਨ ਭਵ ਧੰਨ ਤੁਮ ਸਭ ਕੁਲ ਸੋਕਟ ਘਾਇ ।। 267 ॥ 
ਚੌਪਈ 
ਮਾਂਗਹੁ ਬਰ ਜੈਸੀ ਰੁਚ' ਤੇਰੀ । ਕਿਤ ਸੋਨ ਕਹਿ ਇਛਾ ਮੇਰੀ । 
ਤਵ ਸਿਖੀ ਮਮ ਰਿਦੈ ਬਸਾਵੈ । ਸਿਦਕ ਮਾਹਿ ਰੁਚਿ ਔਰ ਨ ਭਾਵੈ ॥ 268 ॥ 
ਤਥਾਸਤਿ ਕਹ ਗੁਰੂ ਫੇਰ ਉਚਾਰਾ । ਜੋ ਤੁਮ ਮਿਲੋ ਨ ਪਰ ਸੋਸਾਰਾ । 
ਚਿਤ ਸੈਨ ਸੁਨ ਆਨੰਦ ਪਾਯੋ । ਲੈ ਆਇਸ” ਨਿਜ ਡੇਰੇ ਆਯੋ । 269 ॥ 
ਦੌਹਰਾ 
ਸੀ ਗੁਰ ਅਸਪ ਨਿਹਾਰ ਕੈ ਬਾਜ ਸਵੇਤ ਪੁਨ ਪੰਖ । 
ਖੰਡਾ ਪੇਖ ਪੁਸ਼ਾਕ ਤਬ ਮਨ ਮਹਿ ਕੀਨ ਅਲੋਖ ।। 270 ॥ 
ਚੌਪਈ 
ਕਰਤ ਵਿਚਾਰ ਐਸੇ ਮਨ ਚੀਨੋ । ਬਾਜ ਸਵੇਤ ਬਾਬੇ ਕਉ ਦੀਨੋ । 
ਦੇ ਆਇਸ ਯਾਂ ਕਉ ਰਿਦ ਧਾਰ । ਭੌਰ ਜਾਇ ਤੁਮ ਖਡ ਸ਼ਿਕਾਰ। 2710 


_____--------- 
“ਅ ਤੋਂ ਦ ਪੌਖੀ ਦੂਖ “ਫਟ ਪੌਥੀ ਹਮ £ਅਪੌਥੀ ਕਰ 'ਅ ਤੋਂ ਏ ਧੌਥੈ ਆਗਯਾ ' ਪੌਥੀ ਅਸਰ 


ਅਧਿਆਇ ਵੀਹਵਾਂ 


ਦੇਖਹੁ ਕਰੇ ਚੋਟ ਏ ਕੈਂਸੀ । ਬਾਬੇ ਕਹਾਂ ਕਰੋਂ ਰੁਚਿ ਜੈਸੀ । 
_ਧੈਂ'ਦੇ ਕਉ ਦੇ ਹੈ ਦਰਿਯਾਈ । ਸਿੰਧ ਪੁਤ ਛਬਿ ਕਹੀ ਨ ਜਾਈ ।। 272॥ 

ਜਤ ਪੁਸ਼ਾਕ ਚੀਰਾ ਤਹ ਦੀਨੋ । ਦੇ ਖੰਡਾ ਤਹ ਆਨੰਦ ਕੀਨੋ । 

ਬਹੁਰ ਸੀ ਮੁਖ ਐਸ ਅਲਾਇ । ਓਡਹੁ' ਅੰਗ ਨਾ ਦੇਰ ਲਗਾਇ ॥ 273 ॥ 
ਦੋਹਰਾ 

ਪੈਦੇ ਧਾਰ ਪੁਸ਼ਾਕ ਤਬ ਚੀਰਾ ਸੀਸ ਸੁ ਧਾਂਰ। 

ਖੰਡਾ ਧਾਰਿਯੌ ਅੰਕ ਮੈ ਸੋਭਾ ਬਨੀ ਅਪਾਰ । 274 ॥ 
ਸਵੇਯਾ 

ਦੇਖ ਪ੍ਰਭੂ ਮੁਖ ਪੰਕਜ ਤੇ ਮੁਸਕਾਇ ਕਹੇ ਅਸ ਬੈਨ” ਤਦਾਏ । 

ਧਾਰ ਪੁਸ਼ਾਕ ਆਵਹੁ ਢਿਗ ਮੌ ਸਦ ਅਸ੍ਰ ਚੜੋਂ ਇਹ ਚਾਲ ਦਿਖਾਏ । 

ਖਾਨ ਸਵਾਰ ਭਯੋ ਕਰ ਬੌਦਨ ਅਸ੍ਹ ਅਪਾਰ ਬਡੀ ਛਬਿ ਪਾਏ । 

ਤੀਖਨ ਬੇਗ ਚਲੈ ਸਮ ਪੌਨ ਕੇ ਦੇਖ ਪ੍ਰਭ ਅਸ ਬੈਨ ਅਲਾਇ ।1 275 ।। 
ਦੌਹਰਾ 

ਵਾਇ ਬਘੁਲਾ ਅਸਰ ਜਨ ਨਾਰਦ ਰੂਪ ਮੁਹਾਇ । 

ਕਲਹ ਹੋਇ ਵਾਸਾ ਜਾਂਹ ਸੁਨ ਪੈਦਾ ਮਨ ਲਾਇ ॥ 276।। 

ਬਾਬਾ ਜਾਇ ਸ਼ਿਕਾਰ ਕੌ ਆਵਤ ਭੌਰ ਨਿਹਾਰ । 

ਤਾਹਿ ਸੰਗ ਹੁਇ ਖੋਲੀਓ ਅਬ ਤੁਮ ਧਾਮ ਸਿਧਾਰ ।। 277 ॥ 
ਸੋਰਠਾ 

ਖਾਨ ਬੰਦਨਾ ਕੀਨ ਚਲ ਆਜੋ ਗੁਰੁ ਹਰਖ ਕੇ । 

ਅਧਿਕ ਮਾਨ ਮਨ ਕੀਨ ਮੈ ਸਮ ਆਨ ਨ ਜਗਤ ਕੌ ॥ 278॥ 
ਸਵੇਯਾ 

ਖਾਨ ਗੁਮਾਨ ਕਰੌ ਮਨ ਆਪਨ ਜਾਵਤ ਪੰਥ ਨ ਮੈ ਸਮ ਕੋਈ । 

ਔਰ ਤਿਆਗ ਸਭੈ ਸੁਤ ਪੁਤ੍ਹਿ ਅਸ ਪੁਸ਼ਾਕ ਦੀਯੋ ਮਮ ਸੋਈ । 

ਤਾਹਿ ਤੇ ਜਾਨਤ ਹੋ ਗੁਰ ਸੈਨ ਮਹਿ ਮੈ ਸਮ ਸੂਰ ਬਲੀ ਨਹਿ ਜੋਈ । 

ਸੈਤ ਸੁਨੋ ਮਨ ਮਾਨ ਭਈ ਜੜ ਕੌਨ ਹਟਾਦਿ ਸਕੌ ਜਨ ਦੋਈ ॥ 279 ॥ 

੍ ਦਹਰਾ 

ਦਯਾ ਸਿੰਧ ਭਾਵੀ ਪ੍ਰਬਲ ਜਾਂਤੇ ਬਚਿਯੋ ਨ ਕੋਇ । 

ਰਾਵਨ ਸੁਰਪਤ ਸੈਕਰਾ ਨਾਹ ਸੇ ਸਮ ਪੋਇ। 2801 
ਚੌਪਈ 

ਰਾਮ ਕ੍ਰਿਸ਼ਨ ਭੂਪਤਿ ਜਨਮੋਜਾ । ਹਰੀ ਚੰਦ ਸ੍ਰਮ ਧਾਰ ਅਮੋਜਾ 1 

ਭਾਰੀ ਕੁਰ ਪਾਂਡਵ ਹਨ ਸੈਨਾ । ਭਗਤ ਸਿੰਘ ਭੇਜੀ ਜਮ ਐਨਾ । 281 ॥ 


£ਅ ਪੋਕੀ ਲਾਵਹੁ “£ ਪੌਥੀ ਬਚਨ “ਐ ਪੌਂਥੀ ਰਾਜ 


?76 ___ ਗੁਰ ਬਿਲਾਸ ਪਾਤਸ਼ਾਹੀ ੬ 


ਤਸ ਪੈਦੇ ਭਾਵੀ ਭ੍ਰਮਾਯੋਂ' । ਚਲਤ ਪੰਥ ਨਿਜ ਓਂਜ ਜਨਾਯੋਂ । 

ਆਗੇ ਤਹਾਂ ਦਮਾਦ ਮਿਲਾਯਾ । ਅਸ੍ਰ ਪੁਸ਼ਾਕ ਦੇਖ ਲਲਚਾਯਾ ।। 282 ॥ 
ਦੋਹਰਾ ਰ 

_ ਅਸਮਾਨ ਖਾਨ ਐਸੇ ਕਹਾ ਸੁਨੋ ਖਾਂਨ ਮੁਹਿ ਬੈਨ । 

ਪੁਸ਼ਾਕ ਅਸਪਾਂ ਮੁਹਿ ਦੀਜੀਏ ਹਰੇ ਦੇਖ ਇਹ ਨੌਨ । 283 ॥ 
ਚੌਪਈ 

ਪੈਦੇ ਖਾਂ ਅਸ ਬਾਤ ਉਚਾਰੀ । ਦੀਏ ਮੋਹਿ ਗੁਰ ਆਨੰਦ ਧਾਰੀ । 

ਦੇਵਹੁ ਨਾਹਿ ਔਰ ਤੁਮ ਲੀਜੈ । ਕਹਾ ਦਮਾਦ ਮੋਹਿ ਏਹ ਦੀਜੈ ॥ 284 ॥ 

ਪੈਦੇ ਖਾਂ ਮਨ ਮਹਿ ਰਿਸ ਪਾਈ । ਹੈ ਬਾਬਕ ਜਾਹਲ ਦੁਖਦਾਈ । 

ਅਸ ਕਹ ਚਾਲਯੋ ਅਸਪ ਕੁ ਦਾਇ । ਛੌਟੇ ਮੀਰ ਫਿਰਿਯੋ ਗਿਰਦਾਇ । 285 ॥ 
ਦੋਹਰਾ 

ਖਾਂ ਅਕਾਸ ਗ੍ਰਿਹਿ ਜਾਇ ਕੌ ਆਗੇ ਸਾਸ ਸੁਨਾਇ । 

ਖਾਨ ਲਯਾਯੋ ਬਸਤ ਹੈ ਦੀਜੈ ਮੌਹਿ ਦਿਵਾਇ ।। 286 ।। 
ਚੌਪਈ 

ਨਾਤਰ ਮਾਰ ਕਟਾਰੀ ਮਰਹੋਂ । ਲੀਏ ਬਿਨਾ ਨਹਿ ਦੇਹ ਉਂਬਰ ਹੋ । 

ਸਾਸ ਕਹਾ ਸਤ ਸੈਸਂ ਨਾ ਕੀਜੈ । ਆਇ ਖਾਨ ਲੰ ਸਭ ਤੁਮ ਦੀਜੇ ॥ 287 ॥ 

ਤਬ ਲੌ ਪੈਦੇ ਖਾਂ ਗਹਿ ਆਯੋ । ਬੈਠ ਪਲੰਘ ਮਨਿ ਆਨੰਦ ਪਾਯੋਂ । 

ਨਾਰੀ ਪਰਬਲ ਕਹੈ ਸਧਾਰੇ । ਖੈਦੇ ਖਾਂ ਨਹਿ ਨਾਂਹਿ ਸੁ ਧਾਰੇ । 288 ॥ 
ਦੋਹਰਾ 

ਪੈੱਦੇ ਕਉ ਨਾਰੀ ਕਹਾ ਹਮਰੇ ਬੈਨ ਸੁਨਾਇ । 

ਚੀਰਾ ਅਸ੫£ ਪੁਸ਼ਾਕ ਜੁਤ ਦੀਜੋ ਦੇਰ ਨ ਲਾਇ ।। 289 ॥ 
ਚੰਪਈ 

ਨਾਤਰ ਮਰੈ ਦਮਾਦ ਤੁਮਾਰਾ । ਅਪਜਸ$ ਹੋਇ ਸਕਲ ਸੋਸਾਰਾ । 

ਪੁੱਦੇ ਕਹੀ ਨਾਹਿੰ ਕਛੂ ਦੀਜੈ । ਗੁਰ ਬਖਸੀਸ ਔਰ ਨਹਿੰ ਲੀਜੈ ॥ 290 ।। 

ਨਾਰੀ ਖੁਨਸ ਖੌਸ ਤਿਨ ਦੀਨੀ । ਚੀਰੇ ਜੁਤ ਪੁਸ਼ਾਕ ਤਹਿ ਚੀਨੀ । 

ਮੈਦੇ ਖਾਂ ਮਨ ਮਹਿ ਬਿਸਮਾਯੋਂ । ਖਾਂ ਅਸਮਾਨ ਅਧਿਕ ਹਰਖਾਯੋ ॥ 291 । 
ਦੌਹਰਾ 

ਕਲਾ ਸੁਤਾ ਤਿਹ ਸਦਨ ਮਹਿ ਪਰੀ ਆਨ ਬਿਨ ਚੰਨ । 

ਸਾਰੀ ਨਿਸ ਚਿੰਤਤ ਰਹਾ ਨੀ'ਦ ਪਰੀ ਨਹਿ ਨੌਨ ॥ 2921। 


1£ ਮੁਥ। ਉਲਝਾਯੋ _“ਟ ਪੌਥੀ ਅਸ੍ਰ੍‌ _£% ਪੋਥੀ ਲੰਕ _$ਢ ਪੋਥੀ ਅਸਰ _2ਅ ਪੋਥੀ ਅਪਕੀਰਤ 


ਅਧਿਆਇ ਵ)ਹਵਾਂ ਹੋਰ 


ਜਸ ਹਰਖ ਅਵਲ ਭਯੋ ਤੈਸ ਚਿੰਤ ਪੁਨ ਪਾਇ । 
ਘਾਇਲ ਸਮ ਗ੍ਰਿਹਿ ਮੈ ਰਹਾ ਢਿਗ ਭੌਰ ਨਾ ਆਇ । 293 ॥ 
ਰ ਚੌਪਈ 
ਖਾਂ ਅਸਮਾਨ ਬਾਂਧ ਸਿਰ ਚੀਰਾ । ਪਹਿਰ ਪੁਸ਼ਾਕ ਸੁ ਹਰਖ ਸਰੀਰਾ । 
ਖੰਡਾ ਧਾਰ ਅੰਕ ਸੁਖ ਧਾਰਾ । ਭਾਵੀ ਬਸ ਬਨ ਓਰ ਸਿਧਾਰਾ । 
ਚੜ ਹੈ ਹੋਤ ਸ਼ਿਕਾਰ ਸਿਧਾਯੋਂ । ਇਹ ਦਿਸ ਬਾਬੇ ਬਿਯੋਤ ਬਨਾਯੋ । 
ਗੁਰ ਆਇਸ ਲੈ ਹੇਤ ਸ਼ਿਕਾਰਾ । ਲੀਏ ਬਾਜ ਬਨ ਓਰ ਸਿਧਾਰਾ !! 295 ॥ 
ਯਾਦ ਕੀਓ ਮੈਦੇ ਨਹੀ” ਆਯੋ । ਸਤਿਗ੍ਰਰ ਬੈਨ ਸ਼ਿਕਾਰ ਲਿਖਾਯੋ । 
ਬਾਥੋ ਏਕ ਸੁਕਾਬ ਦਿਖਾਇ । ਛੋਡਿਓ ਬਾਜ ਤ੍ਰਿਪਤਿ ਨਹੀ' ਖਾਇ । 296 ॥ 
ਦੋਹਰਾ 
ਤਿਪਤ ਬਾਜ ਕਰ ਚੋਟ ਨਹਿ ਗਯੋ ਦੂਰ ਨਹਿ ਆਇ । 
ਆਗੇ ਖੋਲ ਅਸਮਾਨ ਖਾਂ ਤਿਹ ਦਿਖ ਲੀਓ ਗਹਾਇ ।। 297 ॥ 
ਚੌਪਈ 
_ਦੇਖ ਬਾਜ ਮਨ ਮਹਿ ਸੂਖ ਪਾਯੋ । ਬਾਜ ਸੁਪੈਦ ਨਾ ਅਗ੍ਰ ਦਿਖਾਯੋਂ । 
ਮੋ ਕਉ ਦੀਨਾ ਆਪ ਖੁਦਾਇ । ਅਸ ਵਿਚਾਰ ਚਲਿਯੋਂ ਗ੍ਰਿਹਿ ਧਾਇ ॥ 298 । 
ਜਾਇ ਸਾਸ ਸਿਉ ਐਸੇ ਕਹਾ । ਅਲਹਿ” ਬਾਜ ਦੀਓ ਅਤਿ ਅਹਾ । 
ਸਾਸ ਕਹਾ ਗ੍ਰਿਹਿ ਰਾਖ ਖਪਾਇ 1 ਹੈ ਸ੍ਰਤ ਕਾਹੂੰ ਨਾਹਿ ਦਿਖਾਇ । 299 ॥ 
ਦਹਰਾ 
ਪੌਦੇ ਖਾਂ ਦਿਖ ਬਾਜ ਕਉ ਮੁਖ ਤੇ ਬੋਨ ਸੁਨਾਇ । 
ਬਾਜ ਗੁਰੂ ਕਉ ਜਾਨ ਇਹ ਦੀਜੈ ਨਾਹਿ ਪਚਾਇ ॥ 300 ॥ 
ਚੌਪਈ 
ਦੇਹੁ ਬਾਜ [ਸੈ]! ਗੁਰ ਪੈ ਜਾਉ । ਅਪਨੀ ਸਗਲੀ ਭੂਲ ਛਿਮਾਉ । 
ਕਹਾ ਦਮਾਦ ਦੀਨ ਤੁਮ ਖੌਯੋ । ਹਿੰਦੂ ਗੁਰ ਕਾ ਸੋਂਵਕ ਹੋਯੋ । 301 ॥ 
ਤਿਨ ਸ਼ਾਹ ਕਾ ਬਾਜ ਚੁਰਾਯੌ । ਸਮਾ ਪਾਇ ਮੌਰੇ ਕਰ ਆਯੋ । 
ਅਬ ਨਹਿ ਦੇਵਉ ਕੈਸੇ ਹੋਈ । ਆਹਵ ਕਰਹੁ ਕਰੇ ਜੋ ਕੋਈ । 302 ॥ 
ਨ ਦੋਹਰਾ 
ਪੈਦੇ ਖਾਂ ਚਿੰਤਾ ਕਰੀ ਨਹਿ ਵਸ ਮੌਹਿ ਚਲਾਇ । 
ਮੀਰ ਸ਼ਿਕਾਰ ਆਵਤ ਭਏ ਦੂਢੌਤ ਬਾਜ ਤਦਾਇ ।। 303 । 
ਚੌਪਈ 
ਪੈਦੇ ਖਾਂ ਕਉ ਐਸ ਅਲਾਯੋ । ਇਹ ਠਾਂ ਬਾਜ ਸਰੀ ਗੁਰ ਆਯੋਂ । 
ਖਾਂ ਅਸਮਾਨ:ਕਹੀ ਅਸ! ਬਾਨੀ । ਭਗਤ ਸਿੰਘ ਕਲ ਮਹਾਂ ਗੁਮਾਨੀ ।। 304 ।। 


॥੪ ਪੋਥੀ ਖੁਦਾਇ “ਅ ਪੌਥੀ ਵਿਚੇ” ਇਏ ਪੌਥੀ ਇਮ 


776 ਗੁਰ ਬਿਲਾਸ ਪਾਂਤਸ਼ਾਹੀ ੬ 


ਇਹ ਨਾਂ ਬਾਜ ਨਾਂ ਤੁਮਰੋਂ ਆਯੋ । ਦੇਖੋ ਤੁਮ ਕਿਹ ਓਰ ਸਿਧਾਯੌ । 

ਪੈਦੇ ਦੀਓ ਢੰਢੌਰਾ ਤਬਹੀ । ਪੁਰ ਮਹਿ ਬਾਜ ਨਾ ਦੇਖੀਓ' ਕਬਰੀ ॥ 305 ।। 
ਦੋਹਰਾ 

ਮੀਰ ਸ਼ਿਕਾਰ ਆਏ ਤਬੈ ਬਾਬੇ ਢਿਗ” ਬਿਸਮਾਇ । 

ਬਾਜ ਪੁਰੀ ਮਹਿ ਲੋਪਿਓ ਹਮਰੇ ਕਰ! ਨਹਿ ਆਇ॥ 306 ॥ 
ਚਪਈ 

ਤਤ ਛਿਨ ਬਾਬਾ ਗੁਰ ਢਿਗ ਆਏ । ਕਰ ਬੋਦਨ ਥੋਠੇ ਨਿਕਟਾਏ । 

ਸ੍ਰੀ ਗੁਰ ਪ੍ਰਛ ਬਾਜ ਕੀ ਬਾਤਾ । ਕਹੋ ਕੌਸ ਪੰਖੀ ਕਰ ਘਾਤਾ ।। 307 ॥ 

ਕਹ ਬਾਬਾ ਪੰਖੀ ਜਸ ਔਰ । ਤੈਸੇ ਬਾਜ ਗਯੋ ਕਹਿ ਓਰ । 

ਜਬੈ ਖੇਡ ਹਮ ਗ੍ਰਿਹ ਮੋ ਆਏ । ਆਗੇ ਯਕ ਸੁਰਖਾਬ ਦਿਖਾਏ ॥ 308 ।। 

੍ ਦੋਹਰਾ 

ਤਾਂ ਪਰ ਛੌੜਿਓ ਬਾਜ ਮੰ ਚੋਟ ਕਰੀ ਨਹਿ ਕੋਇ । 

ਕਿਧੋਂ ਤ੍ਰਿਪਤ ਥਾ ਬਾਜ ਵਹੁ ਗਯੋ ਨ ਆਯੋ ਸੋਇ ।। 309 ॥ 
ਚੌਪਈ 

ਮੀਰ ਸ਼ਿਕਾਰ ਕਹੀ ਅਸ ਬਾਨੀ । ਪੰਦਾ ਛੋਟੇ ਮੀਰ ਗ੍ਰਮਾਨੀ । 

ਗਯੋ ਤਾਂਹਿ ਢਿਗ ਲੀਓ ਗਹਾਇ । ਆਗੇ ਜੋ ਪ੍ਰਭ ਕੇ ਮਨ ਭਾਇ ।। 310 ॥ 

ਅੰਤਰਜਾਮੀ ਬਾਤ ਲਖਾਏ । ਲਖ ਭਾਵੀ ਮਨ ਮਹਿ ਬਿਸਮਾਏ । 

ਹਜੂਰ ਭੀਰ ਸੰਗਤ ਬਹੁ ਹੋਈ । ਸੈਗਤਿ ਆਇ ਜਾਇ ਦੂਖ ਖੋਈ ॥ 3110 
ਦੋਹਰਾ 

ਪਾਂਚ ਦਿਵਸ ਸੰਗਤ ਰਹੀ ਪੁਨ ਗੁਰ ਆਇਸ£ ਪਾਇ । 

ਚਿਤ ਸੋਨ ਜਤ ਅਨੰਦ ਕੌ ਨਿਜ ਨਿਜ ਧਾਮ ਸਿਧਾਇ ॥ 312 ॥ 
ਚੌਪਈ 

ਭੌਰ ਹੋਤ ਗੁਰੁ ਲਾਇ ਦੀਵਾਨ । ਸ੍ਰੀ ਮੁਖ ਐਸੇ ਬਚਨ ਬਖਾਨ । 

ਪਾਂਚ ਦਿਵਸ ਪੈਦਾ ਨਹੀ" ਆਯੋ । ਪੁਸ਼ਾਕ ਅਸਪ ਲੈ ਮਾਨ ਧਰਾਯੋ ॥ 313 ॥ 

ਕਿਧੋਂ ਅਸ੍ਹ ਤੇ ਭੂਮਿ ਗਿਰਾਇ । ਧਰ ਲਜਾ ਨਹਿੰ ਇਹ ਠਾਂ ਆਇ । 

ਅਸ ਕਹਿ ਪ੍ਰਭ ਇਕ ਦਾਸ ਪਠਾਯੋਂ । ਛੋਟੇ ਮੀਰ ਤੁਰਤ ਚਲ ਆਯੋਂ ॥ 314 ।॥ 
ਦੋਹਰਾ ਰ 

ਪੈਦੇ ਕਉ ਐਸੇ ਕਹਾ ਚਲੋ ਸ੍ਰੀ ਗੁਰ੍ਹ ਪਾਸ । 

ਤਤ ਛਿਨ ਤੋਹਿ ਬੁਲਾਇਯੋ ਚਲਾ ਸੋਗ ਵਹੁ ਦਾਸ ॥ 315 । 


ਮਮ ਅਮਲ 
ੱਅ ਧੋਬੀ ਪੋਖਿਓ ££ ਪੋਥੀ ਪਹਿ $ਅ ਪੋਥੀ ਹਥਿ _%ਅ ਤੋਂ ਛ ਪੌਥੀ ਤੁਮ _££ ਪੋਥੀ ਆਂਗਯਾ _ ਪੌਥ] 
ਜਵਿਗ੍ਰੇਰ 


ਅਧਿਆਇ ਵੀਹਵਾਂ 779 


ਚੌਪਈ 

ਚਿੰਤਾ ਜ਼ਤ ਬੈਠੇ ਜਸ ਆਗੇ । ਤੈਸ ਪਿਆਨਾ ਕੀਓ ਅਭਾਗੇ । 

ਤੁਰਤ ਭ੍ਰੰਮ ਗੁਰਕੇ ਢਿਗ ਆਯੋ । ਮਨਹੁ ਮਾਨ ਕੌ ਰੂਪ ਧਰਾਯੋ ॥ 316 ॥ 

ਕਰ ਬੰਦਨ ਬੈਠਾ ਸਿਰ ਨਾਇ ! ਪੇਖ ਪ੍ਰਭ ਮਨ ਮਹਿ ਮੁਸਕਾਇ । 

ਪੁਨਾ ਸੀ ਮੁਖ ਬੈਨ ਉਚਾਰਾ । ਜੁਤ ਪੁਸ਼ਾਕ ਚੀਰਾ ਨਹਿ ਧਾਰਾ ॥ 317 ॥ 
ਦੋਹਰਾ 

ਖੰਡਾ ਧਾਰਨ ਅੰਕ ਮਹਿ ਅਯੋਂ ਭੂੰਮ ਹੈ ਤਿਆਗ । 

ਆਇਸ ਹਮਰੀ ਮੋਟ ਕੈ ਕੋਸੇ ਭਯੋ ਅਭਾਗ ॥ 218 ॥ 

ਕਾਲ ਬਲੀ ਸਭ ਪਰ ਰਹੇ ਅਪਨੋ ਨਾਮ ਛਪਾਇ । 

ਕੂਰ ਬੁਲਾਯੋ ਤਾਂਹਿ ਤੇ ਸੁਨੋ ਸੋਤ ਇਹ ਭਾਇ॥ 319।। 
ਚੌਪਈ 

ਮੈਦੇ ਕਹਾ ਤੁਰਤ ਚਲ ਆਯੋ । ਯੁਤ ਪੁਸ਼ਾਕ ਹੈ ਤਹਾਂ ਰਹਾਯੋਂ । 

ਤੀਨ ਬੋਰ ਐਸੇ ਕਹਿ ਬਾਨੀ । ਅੰਤਰਜਾਮੀ ਮਨ ਪਹਿਚਾਨੀ ॥ 320 ॥ 

ਸੀ ਮੁਖ ਕਹਾ ਬਾਜ ਤੁਮ ਲੀਨੋਂ । ਸਦਨ ਛਿਪਾਇ ਕੌਸ ਨਹਿ ਚੀਨੌ । 

ਕਹਿ ਪੈਦਾ ਹਮ ਨਾਂਹਿ ਨਿਹਾਰਾ । ਤੁਮਰੇ ਢਿਗ" ਕਿਨ ਝ੍ਰਠ ਉਚਾਰਾ । 321।' 
ਦੋਹਰਾ 

ਤੀਨ ਬੇਰ ਸ੍ਰੀ ਮੁਖ ਕਹਾ ਸਮਝ ਸਤਿ ਮੁਰ” ਬੈਨ । 

ਕਹ ਧੈ'ਦਾ ਮਮ ਕਾਮ ਨਹਿ ਕਰੇਂ ਲਾਲ ਤਬ ਨੌਨ ॥ 322॥ 
ਚੌਪਈ 

ਸਰ ਗੁਰ ਬਿਧੀਆ ਨਿਕਟ ਬੁਲਾਯੋਂ ! ਸੁਵਣ ਲਾਇ ਤਿਹ ਐਸ ਸੁਨਾਯੋਂ । 

ਛੋਟੇ ਮੀਰ ਜਾਇ ਅਸ! ਕੀਜੈ । ਚੀਰਾ ਬਾਂਜ ਤਹਾਂ ਤੇ ਲੀਜੋ । 323 ।। 

ਤਤ ਛਿਨ ਆਇ ਦੇਰ ਨਹਿ ਹੋਈ । ਕਰ ਬੈਦਨ ਬਿਧੀਆਂ ਸੁਖ ਪਈ । 

ਦੋਇ ਜਾਮ ਦਿਨ ਤਬ ਲੌ ਆਯੋ । ਪਹੁੰਚ ਬਿਧੀਏ ਸਭ ਬਯੋਤ ਬਨਾਯ ॥ 224 1 
ਦੋਹਰਾ 

ਤੀਛਨ ਘਾਮ ਨਿਹਾਰ ਕੌ ਭੀਤਰ ਰਖ ਅਸਮਾਨ । 

ਸੋਯੋ ਪਲੰਘ ਡਸਾਇ” ਕੈ ਨਿਕਟ ਨਾ ਕੌ ਨਰ ਆਨ॥ 222 ॥ 
ਚੌਪਈ 

ਬਿਧੀ ਚੰਦ ਮਨ ਮਹਿ ਸੁਖ ਪਾਯੋ । ਕਿਲੀ ਸਿਉ” ਚੀਰਾ ਦ੍ਰਿਸ਼ਟਾਯੋਂ । 

ਖੰਡਾ ਪਲੰਘ ਬਾਜ ਤਿਹ ਪਾਵੈ । ਅਤਿ ਸੁਪੰਦ ਸ਼ੈਦਰ ਛਬਿ ਪਾਵੰ ॥ 326 ।। 


42 ਮੁਥ। ਪਹਿ _“ਅ ਪੋਥੀ ਮਮ ?ਏ ਖੌਥੀ ਇਮ ੯%੧ ੫੫ ਬਛ!ਇ 


980 ਗੁਰ ਬਿਲਾਸ ਪਾਤਸ਼ਾਂਹੀ ੬ 


ਤਤ ਛਿਨ ਖੰਡਾ ਲੀਓ ਉਠਾਈ । ਲੀਓ ਬਾਜ ਕਰ ਮਨ ਸੁਖ ਪਾਈ । 
ਜਤ ਪੁਸ਼ਾਕ ਚੀਰਾ ਤਬ ਲੀਨਾ । ਸੀ ਗੁਰ ਓਰ ਪਯਾਨਾ ਕੀਨਾ ।। 327 ॥ 
ਦੌਹਰਾ 
ਲੈ ਸਭ ਹੀ ਗ੍ਰਰ ਢਿਗ ਗਯੋ ਬੈਠਾ ਪ੍ਰਭ ਨਿਕਟਾਇ । 
ਪੈਂਦੇ ਕਉ ਸ੍ਰੀ ਮੁਖ ਕਹੇ ਬਹੁਰੇ ਬਚਨ ਇਹੁ ਭਾਇ ।। 328 ॥ 
ਚੌਪਈ 
ਅਜਹੂੰ ਸਮਝਹੁ ਕਛਹ ਨਹਿ ਗਯੋ । ਦੀਜੈ ਬਾਜ ਤੋਹਿ ਜੇ ਲਯੋਂ । 
ਮੌਹਿ ਦਿਖਾਇ ਬਹੁਰ ਤਮ ਲੀਜੋ । ਬ੍ਿਥਾ ਨਾਸ ਕਾਹੇ ਸੁਖ ਕੀਜੈ ।। 329 ॥ 
ਕਹ ਪੈਦਾ ਹਮ ਦੇਖ ਨਾ ਨੈਨਾ । ਭਾਖੋਂ ਕਰ ਗੁਰੂ ਜੀ ਬੈਨਾ । 
ਮੌਕਉ ਸਪਤ ਚਰਨ ਗੁਰ ਕੇਰੀ । ਛਾਯਾ ਬਾਜ ਨ ਨੈਨਨ ਹੇਰੀ ! 330 ।। 
ਦੌਹਰਾ 
ਕਰੀ ਸਪਤ ਜੇ ਚਰਨ ਕੀ ਤੀਨ ਬੇਰ ਮਤਿ ਮੰਦ । 
ਭਗਤ ਸਿੰਘ ਭਾਵੀ ਤਿਸੇ ਹੀਏ ਧਾਰ ਬਡ ਦਰਦ ।। 331 1। 
ਚੰਪਈ 
ਬਿਧੀ ਚੋਦ ਕੌ ਕਹਾ ਸੁਨਾਈ । ਇਹੁ ਪਾਪੀ ਕਉ ਦੋਹੁ ਦਿਖਾਈ । 
ਬਿਧੀ ਚੋਦ ਸਭ ਤਬੋ ਦਿਖਾਏ । ਖੰਡਾ ਬਾਜ ਪੁਸ਼ਾਕ ਤਦਾਏ ॥ 332 ॥ 
ਸੀ ਗੁਰ ਕਹਾ ਦੇਖ ਰੇ ਪਾਪੀ । ਕਹਤੇ ਆਯੋ ਕਰ ਬਿਆਪੀ । 
ਲਾਲ ਨੈਨ ਪੁਨ ਐਸ ਅਲਾਯੋ । ਕਾਢ ਸਦਨ ਤੇ ਭਾਖ ਸੁਨਾਯੋ 1 333 ।। 
ਦੋਹਰ' 
ਸ੍ਰੀ ਮੁਖ ਤਬ ਆਇਸ ਕਰੀ ਦੀਜੈ ਯਾਹਿ ਨਿਕਾਰ । 
ਗੁਰ ਨਾਨਕ ਮਸਨੰਦ ਪਰ ਬੋਲਤ ਕਰ ਗਵਾਰ ।। 334। 
ਗੁਰ ਆਇਸ ਕੌ ਸੁਨਤ ਹੀ ਦੌਰੇ ਸਿਖ ਬਿਯਤ । 
ਲਾਤ ਮੁਸ਼ਟਿ ਹਨ ਤਾਂਹਿ ਕੋ ਦੀਨਾ ਖੇਦ ਬਿਯੋਤ । 335 ।। 
ਚੌਪਈ 
ਤਬ ਠਾਢਾ ਪੈਦੇ ਹੋ ਕਹਿਯੋ । ਸ਼ਾਹਿਜਹਾਂ£ ਪੈ ਜਾਇ ਸੁ ਲਹਿਲੋ । 
ਸ੍ਰੀ ਗੁਰੋਵਾਚ 
ਜੋ ਰੁਚ ਹੋਇ ਜਾਇ ਸੌ ਕੀਜੈ । ਨਿਜ ਕਰਨੀ ਫਲ ਤਤ ਛਿਨ ਲੀਜੈ । 336 ॥ 
ਕਰੋਧ ਪ੍ਰ ਚਲ ਤਹਿ ਤੇ ਆਯੋ । ਨਿਜ ਪੁਰ ਓਰ ਪਯਾਨ ਕਰਾਯੋਂ । 
ਜਾਵਤ ਪੰਥ ਵਿਚਾਰਤ ਐਸੇ । ਪਾਪੀ ਕੇ ਮਨ ਉਪਜਤ ਜੌਸੇ ॥ 337 ॥ 


“ਅ ਪੰਥੀ ਝੂਠ ਦ ਧੌਥੀ ਮਿਥਯਾ _“ਏ ਪੋਥੀ ਪਾਤਸ।ਹਿ 


ਅਧਿਅਆ!ਇ ਵੀਹਵਾਂ 481. 


ਗੁਰ ਕੇ ਗਰਿ ਨਿਜ ਅੰਚਰ ਪਾਉ” । ਤਬ ਪੈਦਾ ਨਿਜ ਨਾਮ ਕਹਾਉ । 

ਯਾ ਵਿਧਿ ਗਈ ਕਰਤ ਮਗ ਜਾਵੈ । ਸਦਨ ਜਾਇ ਅਸ ਬਾਤ ਬਨਾਵੈ । 338 ।। 
ਦੋਹਰਾ 

ਸਨੋ ਸੋਤ ਅਹਿ ਨਿਸ ਜਿਸੇ ਰਾਖਤ ਸ੍ਰੀ ਗੁਰ ਮਾਨ । 

ਤਾਂਹਿ ਹੀਆ ਅਸ ਫਟ ਗਯੋ ਹੋਨੀ ਕਰਤ ਨਿਦਾਨ ।। 339 । 
ਚੌਪਈ _ 

ਅਗੁ ਦਮਾਦ ਹੌਤ ਬਿਸਮਾਦ । ਹਰਾ ਬਾਜ ਕਿਹ ਕਰ ਵਹੂ ਯਾਦ । 

ਤਬ ਲੌ ਮੁੱਦਾ ਚਿੰਤਤ ਆਯੋ । ਪੀਸ ਦਾਂਤ ਮਨ ਮਹਿ ਖੁਨਸਾਯੋ । 340 ॥ 

ਖਾਂ ਅਸਮਾਨ ਪੁਛ ਸਭ ਭਾਖੀ । ਬਾਜ ਹਰਾ ਮਮ ਲਾਜ ਨਾ ਰਾਖੀ । 

ਅਬ ਗੁਰ ਤੇ ਨਿਜ ਬਦਲਾ ਪਾਉ” । ਪਾਤਿਸ਼ਾਹ ਪੈ ਪਕੜ ਮੰਗਾਊ”॥ 341 ॥ 

ਰ ਦੋਹਰਾ 

ਤਬ ਦਮਾਦ ਐਸੇ ਕਹਾ ਕਰੋਂ ਚਿੰਤ ਨਹਿ ਖਾਂਨ । 

ਚਲੋ ਸ਼ਾਹ ਪੈ ਦੇਰ ਤਜ ਰਾਖਤ ਮਮਾਂ ਬਡ ਮਾਨ ॥ 342 ॥ 

ਲੌ ਗਏ ਬਾਜ ਚਰਾਇ ਕੇ ਜੇ ਦੇਖਤ ਮਮ ਨੌਨ । 

ਲੋਵਉ ਬਦਲਾ ਤਾਹਿ ਕੈ ਬਾਂਧ ਹਿਰੋ ਸਭ ਐਨ ।। 343 ।। 

ਧਰੋ ਧੀਰ ਤਮ ਚਿੰਤ ਤਜ ਤਬ ਪੈਦੇ ਕਹਿ ਐੱਸ । 

ਕਛੁ ਦਿਨ ਬੀਤੇ ਸਮ ਗਏ ਪਾਛੋ ਤੁਮ ਕਰ ਜੈਸ ॥ 3441।। 
ਚਪਈ 

ਕਤਬ ਖਾਨ ਚਾਚੇ ਸੁਤ ਜਾਨੋ । ਮੌਹੇ ਭ੍ਰਾਤ ਅਤਿ ਮਨਸਬ ਮਾਨੋ । 

ਸਬਾ ਜਾਨ ਜਲੰਧਰ ਸੋਇ । ਥੌਰੇ ਬਰਸ ਯਾਹਿ ਮਹਿ ਹੋਇ ॥ 345 ॥ 
ਦਹਰਾ 

ਚਲੋ ਤਾਂਹਿ ਪੈ ਕਤ ਸੋ ਅਵਲ? ਮੇਲ ਸਲਾਹ । 

ਬਹੁਰ ਜੁਧ ਗੁਰ ਸਿਉ ਕਰੇ ਮਿਟੇ ਤਬੈ ਤਨ ਦਾਹ ॥ 346 । 
ਚੌਪਈ 

ਅਸ ਵਿਚਾਰ ਹੈ ਤਾਹਿ ਚੜਾਯੋ । ਨਿਜ ਦਮਾਦ ਕਉਂ ਸੌਗ ਲਵਾਯੋਂ । 

ਜੋਤਕ ਗ੍ਰਿਹ ਦੁਆਬੇ ਅਫਗਾਨ । ਦੋ ਘਰੀਆਂ ਦੁਬਸੀ ਬਹੁ ਮਾਨ॥ 347॥ 

ਮੈਦਾ ਸਭ ਕੇ ਸਦਨ ਪਧਾਰਾ । ਇਹ ਬਿਧ ਸਭ ਸਿਉ” ਕਰਾ ਉਚਾਰਾ । 

ਹਿੰਦੂ ਗੁਰ ਸਭ ਕਉ ਦੁਖ ਦੇਵੈ । ਜੌ ਦੇਖੋ ਸਭ ਹੀ ਖਸ ਲੋਵੈ । 348 ॥ 
ਦਹਰਾ 

ਮਨੈ ਸਨੈ ਰੌਕਨ ਕਰੈ ਸਭ ਕੀ ਪੁਰੀ ਅਜਾਨ । 

ਭਏ ਮੁੜ ਤਵ ਸਮਝ ਨਹਿ ਤੁਮਰੇਂ ਕਰਤ ਨਿਦਾਨ ॥ 349 ॥ 


/ ਦੁ ਪੌਬੀ ਮੋਹਿ “ਅ ਪੌਥੀ ਪਹਿਲੇ $£ ਪੰਥੀ ਰਹਹਿ 


782 ਗ੍ਰਚ ਬਿਲਾਸ ਪਾਤਸ਼ਾਹੀ ੬ 


ਚੰਪਈ 
ਮਾਨ ਬਾਤ ਚਲੋਂ ਮੁਹਿ ਸੋਗਾਂ । ਜਾਇ ਸ਼ਾਹਿ ਧੰ ਕਰ ਪੁਨ ਜੋਗਾਂ । 
ਗੁਰ ਗ੍ਰਿਹ ਦਰਬ ਅਨੰਤ ਪੁਰਾਯੋਂ । ਲੋਹੁ ਲੂਟ ਜੇਤਕ ਮਨ ਭਾਯੋ । 350 ॥ 
ਹਮ ਭੀ ਲੂਟਹਿੰ ਸੈਗ ਤਿਆਰੇ ! ਸਭੀ ਰੀਤਿ ਮਮ ਨੈਨ ਨਿਹਾਰੇ । 
ਦਯਾ ਸਿੰਧ' ਜਸ ਨੇਤ ਕਰਾਵੈ । ਹੋਵੈ ਸੋਇ ਅਵਰ ਨਹਿ ਭਾਵੈ । 351 ॥ 

ਦੋਹਰਾ 
ਭਲੀ ਮਾਨ ਅਫਗਾਨ ਜੇ ਪੈਦੇ ਸੋਗਿ ਤਿਆਰ । 
ਭਏ ਮੁਖਯ ਮਿਲ ਪਾਂਚ ਸੈ ਲੌਹੁ ਲੁਟ ਨਿਰਧਾਰ ॥ 352 ॥ 

ਚੌਪਈ 
ਵਿਚਾਰਤ ਐਸ ਜਲੰਧਰ ਆਏ । ਕੁਤਬ ਖਾਨ ਕਉ ਜਾਇ ਮਿਲਾਏ । 
ਤਿਨ ਮਾਨ ਕੀਨਾ ਇਨ ਕੇਰਾ । ਪੈਦਾ ਕਹਾ ਓਰ ਮਮ ਹੇਰਾ ॥ 353॥ 
ਸੁਨੋ ਭਰਤ ਤਉ ਪੈ ਹਮ ਆਏ । ਚਲੋ ਸੰਗ ਨਿਜ ਦੇਰ ਮਿਟਾਏ । 
ਕੁਤਬ ਖਾਨ ਪੁਨ ਐਸੁ ਅਲਾਇ । ਬਾਂਤ ਭ੍ਰਾਤ ਮੁਹਿ ਕਹੁ ਸਮਝਇ ।। 354 ॥ 
ਰ ਦੋਹਰਾ ਰ 
ਕੌਨ ਬਾਤ ਇਕਠੇ ਭਏ ਚਲੇ ਕਾਹਿ ਕੀ ਓਰ । 
ਰਹਿਤ ਸਦਾ ਗੁਰ ਸਦਨ ਮਹਿ ਭਈ ਕੈਸ ਅਨਜੋੜ ॥ 355 ॥ 

ਚੌਪਈ ਰ 
ਪਦੇ ਅਵਲ ਬਾਤ ਸੁਨਾਈ ।.ਜਾਂ ਕਾਰਣ ਮਨ ਮਹਿ ਖੁਨਸਾਈ । 
ਬਹੁਰੌ ਕਹਾ ਲਾਜ ਮੋਹਿ ਖੋਈ । ਲਾਤ ਮੁਸ਼ਟ ਹਨ ਗੁਰ ਰਿਸ ਹੋਈ ॥ 356 ॥ 
ਮੌਰੇ ਮਨ ਅਬ ਰਿਸ ਉਪਜਾਈ । ਚਲੋ ਸਾਹਿ£ ਪੈ ਦੇਰ ਨਾ ਲਾਈ । 
ਲੈ ਪ੍ਰਤਿਨਾ! ਤਿਨ ਕੀ ਬਹੁ ਸਾਥ । ਕਰਹ ਜੁਧ ਗੁਰ ਸਿਉ ਨਿਜ ਹਾਥ ॥ 857) 
ਤੁਮ ਭੀ ਹਮਰੇ ਸੋਗ ਪਧਾਰੋ । ਅਯੌ ਮਾਨ ਧਰ ਦੇਰ ਨਾ ਧਾਰੋਂ । 

| ਕੁਤਬਖਾਨੇ ਵਾਚ ।। 

ਨਿਜ ਧਨ ਦੀਆ ਫੋਰ ਗ੍ਰਰ ਲੀਨਾ । ਕਾਹੇ ਰੋਸ ਤੋਹਿ ਮਨ ਕੀਨਾ ॥ 358।। 

ਦੋਹਰਾ 
ਤਾਂ ਪਰ ਜਾਵੋਂ ਸ਼ਾਹਿ ਪੈ ਤੋ ਕੋ ਬਨੈ ਨਾ ਐਸ1 
[ਲੋਨ] ਖਾਇ ਦੀਰਘ ਭਯੋਂ ਕਰੌ ਹਰਾਮੀ ਐਸ 1! 359 ॥ 

_ਚੰਪਈ 
ਜੇ ਚਾਹੋ ਨਿਜ ਪ੍ਰਾਨ ਉਬਾਰੇ । ਪਰੇ ਸਾਮ ਗੁਰ ਨਾ ਸਰਮ ਧਾਰੇ । 
ਪੰੱਦੇ ਕਹਾ ਬਾਤ ਲਖ ਪਾਈ । ਤੁਮਰੇ ਉਦਰ ਕੜਾਹ ਬੁਲਾਈ ॥ 360 ॥ 


“ਦ ਪੋਥੀ ਕਿਰਪਾਨਿਧਿ 2 ਪੋਥੀ ਰਾਇ ਅ ਤੋ ਏ ਪੋਥੀ ਸੰਨ! %ਅ ਪੌਥੀ ਵਿਚੋਂ” . 


ਅਧਿਆ!ਟਿ ਵੀਹਵਾਂ 


ਕੁਤਬਖਾਨ ਕਹਿ ਸੁਨ ਮਮ ਬਾਤਾ । ਪਲਿਯੌ ਕੜਾਹ ਤੌਰ ਤਨ ਸਾਂਤਾ । 
ਸੁਨਤ ਐਸ ਪੈਦਾ ਨਿਹਰਾਯੋ । ਨੀਚ ਨੌਨ ਕਰ ਮਨ ਬਿਸਮਾਯੋਂ ॥ 361 ।। 
ਦਹਰਾ 
ਬਹੁਰ ਬਾਤ ਮੁਖ ਸਿਉ" ਕਹੀ ਹਉ ਆਯੋ ਧਰ ਮਾਨ । 
ਆਗੇ ਤਮ ਐਸੇ ਕਹੋ ਭਯੋ ਦੀਨ ਤੇ ਹਾਨ ॥ 362 ॥ 
ਕਤਬ ਖਾਨ ਕਹਿ ਦੀਨ ਬਿਨ ਭਯੋ ਤਹਿ ਮਤਿ ਮੰਦ । 
ਜਾਂਹਿ ਦੀਆ ਖਾਵਤ ਰਹਾ ਤਾਸਿਉ ਮਨ ਧਰ ਦੌਦ ।। 363 ॥ 
।। ਪੈਦੇਖਾਂ ਵਾਚ 11 
ਸੁਨੋ ਭਾਤ ਹਮ ਦੀਨ ਕਉ ਕਬਹੂ ਨਾਹਿ ਤਜਾਇ ॥ 
ਅਸਪ” ਚੁਰਾਇ ਸ਼ਾਹਿ ਕੇ ਤਾਂਤੇ ਰਿਸ ਉਪਜਾਇ ॥ 364 ॥ 
ਚੰਪਈ 
ਭਯੋ ਪਰਸਪਰ ਐਸ ਬਿਬਾਦਾ । ਜਨ ਰਾਵਨ ਘਟ ਕਾਨ ਸੇਬਾਦਾ। 
ਨੇਤ ਅਧੀਨ ਮਾਨ ਬਚ ਲੀਨੇ । ਕੁਤਬਖਾਨ ਬਹੁ ਧੀਰਜ ਦੀਨੇ ।। 365 ॥ 
ਸਨ ਪੈਦੇ ਕਛ ਚਿੰਤ ਨਾਂ ਧਾਰੇ । ਹਉ ਤੁਧ ਲੱਤ ਪਰੀਛਾ ਭਾਰੋਂ । 
ਚਲੌ ਅਗ ਤੁਮ ਦੇਰ ਨਾ ਕਯੋ । ਆਵੋ ਪਾਂਛ ਜਾਨ ਜੀਅ ਲਯੋਂ । 366 ॥ 
ਰ ਦਹਰ 
ਗੁਰ ਬੈਰੀ ਬਡ ਸ਼ਾਹਿ ਕਾ ਹੈ ਹਰ ਸੈਨਾ ਘਾਇ । 
ਆਇਸ ਲੀਜੈ ਸ਼ਾਹਿ ਕੀ ਪੁਨ ਬਹੁ ਜੁਧ ਮਚਾਇ ।। 367 ॥ 
ਚੌਪਈ 
ਸਨ ਪੈਦੇ ਮਨ ਆਨੰਦ ਪਾਯੋ । ਧੰਨ ਧੋਨ ਤਿਨ ਮੁਖਹੁ ਆਲਾਯੋ । 
ਦਈ ਕਸਮ ਪਨ ਕੀਨੋ! ਪਯਾਨਾ । ਸਾਥ ਦਮਾਦ ਔਰ ਬਹੁ ਖਾਨਾ ।। 368 ।। 
ਏ ਬਿਧ ਮਾਸ ਵਿਸਾਖ ਬਿਤਾਯੋਂ । ਅਯੋ ਜੋਠ ਨਭਿ ਰਵਿ ਤਪਤਾਯੋ । 
ਪੈੱਦੇ ਧਰ ਆਨੰਦ ਸੁਖ ਠਾਨਾ । ਗਯੋਂ ਲਾਹੌਰਾਂ ਧਾਰ ਮਨ ਮਾਨਾ ॥ 369 ॥ , 
ਏਕ ਮਾਸ ਤਿਹ ਠਾਂ ਰਹਾ ਅਰਜ਼ੀ ਕਰੋ ਨਾਂ ਕੋਇ । 
ਖਾਂ ਵਜ਼ੀਰ ਰੌਕਨ ਕਰੇ ਸ਼ਾਹਿ ਨਿਕਟ ਚਲ ਜੋਇ ॥ 370 ॥ 
ਚੌਪਈ __ 
ਖਾਂ ਅਸਮਾਂਨ ਲਾਇ ਬਲ ਹਾਰਾ । ਪੈਦੇ ਖਾਂ ਅਤਿਸੰ ਸ੍ਰਮ ਧਾਰਾਂ । 
ਤਬ ਲੌ ਕਾਹੂ ਐਸ ਸੁਨਾਯੋ । ਕੁਤਬ ਖਾਨ ਚਲ ਇਹੁ ਠਾਂ ਆਯੋ ॥ 3710 


“ਅ ਪ੍ਰੌਥੀ ਅਜ੍ਹ ਤਮ ਪੌਥੀ ਕੀਓ _”ਦ ਪੌਥੀ ਛਵਘ੍ਗ 


783 


764 ਰ ਗਰ ਬਿਲਾਸ ਪਤਸ਼ਹੀ ੬ 


ਗਏ ਤਾਂਹਿ ਪੈ ਦੇਰ ਨਾਂ ਕੀਨੀ । ਅਪਨੀ ਬ੍ਰਿਥਾ ਭਾਖਾਂ ਸਭ ਦੀਨੀ । 

ਕਤਬਖਾਨ ਕਰ ਐਸੀ ਕੀਜੈ । ਮੁਰਗੀ ਏਕ ਮੌਲ ਤੁਮ ਲੀਜੇ ।। 372 ॥ 
ਦੋਹਰਾ 

ਸ਼ਾਹ ਮਹਲ ਤਰ ਹੋਇ ਕੌ ਅਰਧ ਨਿਸਾ ਜਬ ਜਾਇ । 

ਬੈਨ” ਸਾਥ ਤਿਹ ਬਾਧ ਕੌ ਤਾਂਕੌ ਛੋਰ ਬੁਲਾਇ ॥ 373 ॥ 
ਚੌਪਈ 

ਦੀਰਘ ਔਰ ਮਸਾਲ ਜਗਾਵਾ । ਬਾਂਧ ਬੇਨ ਸੌ ਉਚ ਸੁਨਾਵਾ । 

ਐਸੇ ਕੀਜੈ ਨਿਤ ਫਰਿਆਦਾ । ਸੁਬਾ ਸ਼ਾਹਿ ਤੋਂ ਕਉ ਕਰ ਯਾਦਾ ॥ 3741 

ਤਬ ਹਉ” ਕਰੋਉ ਸਹਾਇ ਤੁਮਾਂਰੀ । ਭਲੀ ਬਾਤ ਪੰ'ਦੇ ਮਨ ਧਾਰੀ । 

ਮੁਰਗੀ ਏਕ ਮੌਲ ਤਬ ਲੀਨੀ । ਜੈਸੇ ਕਹੀ ਤੌਸ [ਬਿਧਿ]! ਕੀਨੀ ॥ 375 ॥ 
ਦੋਹਰਾ 

ਦੀਰਘ ਬਾਲ ਮਸਾਲ ਬਹੁ ਦੈ ਅਫਗਾਨਨ ਹਾਥ । 

ਅਰਧ ਨਿਸਾ ਜਬ ਹੀ ਗਈ ਤਬ ਸਭ ਕੌ ਲੈ ਸਾਥ ॥ 376 ॥ 
ਚੌਪਈ 

ਰਾਵੀ ਕੇਰ ਠਾਂਢ ਸਭ ਹੋਏ / ਸੋਮਨ ਤਰੇ ਖੋਦ" ਸਭ ਖੋਏ । 

ਮੁਰਗੀ ਬਾਂਧ ਮਸਾਲ ਜਗਾਇ । ਕੀਨ ਫਰਯਾਦ ਉਚ ਬਹੁ ਭਾਇ ॥ 377 ॥ 

ਫੇਰ ਮੁਰਗੀ ਕੌ ਅਧਿਕ ਚਿਕਾਯੋ । ਭਯੋ ਪ੍ਰਕਾਸ਼ ਅੰਧੇਰ ਬਿਹਾਯੋ । 

ਬੇਗਮ ਜਾਗ ਉਠੀ ਤਹਿ ਕਾਲਾ । ਐਸ ਸਮੇ ਕੌ ਭਯੋ ਬਿਹਾਲਾ । 378।।। 
ਦੋਹਰਾ 

ਹਟਕ ਪਾਹਰੂ ਤਾਂਹਿ ਕਉ ਬੇਗ ਮਸਾਲ ਜਗਾਇ । 

ਭਾਖ ਤੇਜ ਪ੍ਰਭ ਰਾਜ ਤੁਮ ਅਧਿਕ ਪ੍ਰਜਾ ਦੁਖ ਪਾਇ ।1 379 । 
ਚੌਪਈ 

ਜਾਂਕੈ ਰਾਜ ਪਰਜਾ ਦੁਖ ਹੋਈ । ਤਾਂਹਿ ਕਿਆਮਤ ਠੌਰ ਨਾਂ ਕੋਈ । 

ਸ਼ਾਹੁ ਪਰਜਾ ਕੀ ਰਖਯਾ ਹੇਤ । ਕੀਓ ਖੁਦਾਇ ਨਾ ਹੋਇ ਅਚੇਤ । 3801੧ 

ਸੁਨਤ ਸ਼ਾਹਿ ਅਸ ਬੈਨ ਉਚਾਰਾ । ਕਰੋ ਨਿਯਾਇ ਭੌਰ$ ਨਿਰਧਾਰਾ । 

ਸ਼ਾਹ ਨਿਦੇਸ ਪਾਹਰੂ ਪਾਈ । ਉਚੀ ਸੁਰ ਤਿਹ ਧੀਰ ਧਰਾਈ ।। 381 ॥ 
ਦੋਹਰਾ 

ਰੇ ਜਨ ਹੋਵੈ ਭੋਰ ਜਬ ਆਵਹੁ ਦੂਰ ਨਿਕਟਾਇ । 

ਨਿਜ ਮਨ ਬਿਤਾ ਜਿਨ ਕਰੋ ਭੀਤਰ ਸਾਹ ਬੁਲਾਇ ॥ 3821 


ਦਏ ਪੌਥ] ਆਖ ਐਅ ਪੌਥੀ ਬਾਜ £ਅ ਪੌਥੀ ਵਿਚੋ" “ਅ ਪੋਥੀ ਦੂਖ ਅ ਪੋਥੀ ਪ੍ਰਾਤ 


ਅਧਿਆਇ ਵੀਹਵਾਂ 7825 


ਚੌਪਈ 
ਹਜ਼ਰਤ ਕਰਹੈ' ਨਿਆਉ ਤੁਮਾਰਾਂ । ਪੈਦੇ ਖਾਂ ਸੁਨ ਆਨੰਦ ਧਾਰਾ । 
ਧਰ ਆਨੰਦ ਨਿਜ ਡੇਰੇ ਆਏ । ਕੁਤਬ ਖਾਨ ਕੌ ਬਹੁਰ ਮਿਲਾਏ ॥ 383 ॥ 
ਸਕਲ ਬਾਤ ਤਹਿੰ ਦਈ ਸ਼ੁਨਾਇ । ਕੁਤਬਖਾਨ ਸੁਨ ਆਨੰਦ ਪਾਇ । 
ਐਸੇ ਕਹਾ ਚਿੰਤ ਨਹਿ ਕੀਜੈ । ਕਾਰਜ ਭਯੋ ਆਜ ਲਖ ਲੀਜੈ । 384 ।। 
ਦੋਹਰਾ 
ਸਮਤ ਸੈਨ ਸਭਹਨ ਕੀਓ ਉਠੇ ਭੌਰ ਜਬ ਹੋਇ । 
ਕੁਤਬਖਾਨ ਚਲ ਸਾਹ ਪੈ ਤਤ ਛਿਨ ਦੇਰ ਨ ਕੋਇ ॥ 385॥। 
ਚੌਪਈ 
ਬੈਠ ਸ਼ਾਹ ਬਡ ਸਭਾ ਲਗਾਈ । ਖਾਂ ਵਜ਼ੀਰ ਬੈਠਾ ਸੁਖ ਪਾਈ । 
ਔਰ ਮਸਾਹਿਬ ਸਭ ਇਕਠਾਏ । ਕੁਤਬਖਾਨ ਤਹਿ ਬੈਠ ਤਦਾਏ ॥ 386 ।। 
ਲੈ ਦਮਾਦ ਬੈਠਾ ਤਬ ਜਾਇ । ਖਾਨ ਪਾਂਚ ਸੈ ਸੰਗ ਲਵਾਇ । 
ਜਾਇ ਸ਼ਾਹ ਸਿਉ ਐਸ ਸੁਨਾਯੋ । ਪਾਹਰੂ ਹਜ਼ਰਤ ਵਹੁ ਨਰ ਆਯੋ । 387 ।। 
ਦੋਹਰਾ 
ਨਿਸ ਕਉ ਕਰ ਫਰਿਆਦ ਜੋ ਅਬ ਜੋ ਆਇਸ ਰੋਇ । 
ਭੀਤਰ ਲਿਆਵੋ ਤਾਂਹਿ ਕਉ ਹਟਕ£ ਨਾ ਕੀਜੈ ਕੋਇ ॥ 388।। 
ਚੌਪਈ 
ਧਾਇ ਪਾਹਰੂ ਤਤ ਛਿਨ ਜਾਇ । ਪੈਦੇ ਕਉ ਸਭ ਬਾਤ ਸੁਨਾਇ । 
ਪੈੱਦੇ ਦੀਓ ਲਭ ਤਿੰਹ ਭਾਰੀ । ਪਾਂਚ ਹਜਾਰ ਅਧਿਕ ਹਿਤ ਧਾਰੀ ।। 389 ।। 
ਪਾਛ਼ੋ ਸ਼ਾਹ ਬੈਨ ਅਸ ਗਾਏ । ਸੁਨੋ ਵਜ਼ੀਰ ਬੀਤ ਨਿਸ ਜਾਏ । 
ਬਾਲ ਮਸਾਲ ਕੀਨ” ਫਰਿਆਦ । ਪਰੀ ਨ ਨੀਂਦ ਰਹੇ ਬਿਸਮਾਦ । 390 ॥ 
ਦੋਹਰਾ 
ਖਾਂ ਵਜ਼ੀਰ ਐਸੇ ਕਹਾ ਸੁਨੋ ਸ਼ਾਹ ਮਮ ਬੈਨ । 
ਸਮਾਂ ਭਾਰ ਜੌ ਸੁਨਤ ਥੇ ਸੌ ਅਬ ਦੇਖਿਓ ਨੌਨ ॥ 391 ॥ 
ਚੌਪਦੀ 
ਤਿਯੋਦਸ ਸਦੀ ਸੁਨਤ ਹਮ ਆਵੈ । ਪਿਤਾ ਪ੍ਰਤ ਜਿਉ ਧ੍ਰੋਹ ਕਮਾਵੈ । 
ਪਿਤਾ ਪੂਤ ਹਤ ਪਤਿ ਹਤ ਨਾਰੀ । ਕਰੈਂ ਸੁ ਧ੍ਰੋਹ ਹੋਇ ਬਿਭਚਾਰੀ ॥ 392 ॥ 
ਜਾਂਕੋ ਲੋਨ ਖਾਤ ਸਦ ਰਹੇਂ । ਤਾਂ ਸਿਉ ਬੋਰ ਬਾਦ ਬਡ ਲਹੇ । 
ਹਜਰਤ ਸੁਨਹੁ ਸਮਾਂ ਅਬ ਆਯੋ । ਸੁਨਤ ਦੂਰ ਅਸ ਨੈਨ ਲਖਾਯੋਂ ॥ 293 । 


੪ ਪੋਥੀ ਮਨ “£ ਪੌਥ) ਸਾਧਿ 'ਅ ਪੋਥੀਰੋਕ “% ਪੋਥੀ ਕੀਓ £ਟ ਪੌਂਥੀ ਨਮਕ 


786 ਗੁਰ ਬਿਲਾਸ ਪਾਤਸ਼ਾਹੀ ੬ 


ਦੋਹਰਾ 
ਮਾਤਾ ਪਿਤਾ ਤੇ ਹੀਨ ਥਾ ਇਹੁ ਬਾਲਕ ਦੁਖ ਪਾਇ । 
ਰਖਕ ਕੋਇ ਨਾ ਯਾਰ ਕਉ ਆਯੋ ਗੁਰੁ ਸਰਨਾਇ ॥ 394 ॥ 
ਚੌਪਈ 
ਸੀ ਗੁਰੁ ਇਹੁ ਪਰ ਰਹੇ ਦਯਾਲਾ । ਨਿਜ ਸੁਤ ਸਮ ਕੀਨੀ ਪ੍ਰਿਤਪਾਲਾ । 
ਦੇਤ ਗਿਰਾਸ ਬਦਨ ਨਿਜ ਹਾਥਾ । ਕਰਹਿ ਨੇਹੁ ਰਾਖਹਿੰ ਸਦ ਸਾਥਾ ।। 395 ॥ 
ਦੀਰਘ ਭਯੋ ਬਾਡ ਕਰ ਐਸੀ । ਹਜਰਤ ਸੁਨਹੁ ਪਿਖੀ ਨਹ ਜੈਸੀ । ਗ 
ਤਾਂ ਪਰ ਦਾਦ ਹੇਤ ਅਬ ਆਯੋ । ਭਾਰੀ ਸਮਾਂ ਨਾਂ ਜਾਤ ਲਖਾਯੋਂ ।! 3961 
ਦੋਹਰਾ 
ਐਸੇ ਕਹਿ ਜਾਵਤ ਭਯੋ ਖਾਂ ਵਜ਼ੀਰ ਨਿਜ ਧਾਮ। 
ਭਯੋ ਭਰਮ ਹੀਯ ਸ਼ਾਹਿ ਕਉਂ ਕਹੁ ਭਾਈ ਨਿਜ ਕਾਮ॥ 397॥ 
ਚੌਪਈ ਰੱ 
ਪੈਦੇ ਕਉਂ ਪਾਵਰੂ ਲੰ ਸਾਥ । ਗਹਿ ਅਸਮਾਨ ਧਰਤ ਧਰ ਹਾਥ । 
ਆਇ ਸ਼ਾਹਿ ਸੌ ਕਹਾ ਸੁਨਾਇ । ਹਜਰਤ ਆਯੋਂ ਹੈ ਨਿਕਟਾਇ ।। 398 । 
ਕਰ ਬੋਦਨ ਪੈਦਾ ਬੈਠਾਯੋ । ਬਾਦਸ਼ਾਹ ਅਸ ਬੈਨ ਅਲਾਜਯੋ । ੍ 
ਕਹੋ ਤੋਹਿ ਦੁਖ ਦੇਵਤ ਜੌਈ । ਸੁਨ ਪੈਦੇ ਮਨ ਆਨੰਦ ਹੋਈ ॥ 399 ॥ £= 
ਦੌਹਰਾ 
ਹਜਰਤ ਮਮ ਅਰਿ ਗੁਰੂ ਹੈ ਕਰੀ ਨੌਕਰੀ ਤਾਂਹਿ । 
ਮਾਂਗ ਛਿਮਾਹੀ ਹਉ ਜਬੈ ਮਾਰ ਰਿਦੇ ਤਿਨ ਚਾਹਿ ।। 400 ॥ 
ਚੰਪਈ 
ਅਯੂਧ ਸ਼ਸਤ ਖੌਜ ਹਮ ਲੀਨੇ” । ਤੋਹਿ ਤਾਸ ਨਾਹਿ ਰੌਚਕ ਕੀਨੇ । 
ਦਈ ਦ੍ਹਾਈ ਤੁਮਰੀ ਜਬ ਹੀ । ਅਧਿਕ ਮਾਰ ਕੀਨੀ ਮਮ ਤਬ ਹੀ। 401॥ 
ਹਜਰਤ ਸੁਨੋ ਗੁਰੁ ਗ੍ਰਿਹ ਮਾਂਹੀ । ਮੈ ਸਮ ਬਲੀ ਆਂਨ ਕੌ ਨਾਹੀ । 
ਤੀਨ ਜ੍ਰਧ ਕੀਨੇਂ ਮਮ ਭਾਰੀ । ਪ੍ਰਤਨਾ£ ਤੌਰ ਅਧਿਰ ਹਨ ਡਾਰੀ ।। 402। 
ਦੌਹਰਾ 
ਕਹਾ ਸਾਹ ਕਬ ਤੁਮ ਕੀਓ ਆਹਵ ਸੈਂਠ ਹਤਾਇ । 
ਕਹ ਪੈ'ਦਾ ਜਾਨਤ ਸਭੀ ਮਮ ਬਲ ਨਾਂਹਿ ਛਪਾਇ ।। 403 ।। 
ਕਤਬਖਾਨੋਵਾਚ ।। ਚੌਪਈ ।। 
ਹਜ਼ਰਤ ਖਾਂ ਸਮ ਬਲੀ ਨਾ ਕੋਈ । ਆਹਣਵ ਹੋਤ ਅਯੋ ਹਨ ਸੋਈ । 
ਮੁਗਲਸ ਖਾਂ ਮਾਰਿਓ ਜੁਤ ਸੈਨਾ । ਸਪਤ ਸਰੌਸ ਪਠੀ ਜਮ ਐਨਾ । 4041॥ 


ਅ' ਪੁੰਥੀ ਜੋਧਾ _'ਅ ਪੋਥੀ ਸੈਨ! 


ਅਧਿਆਇ ਵੀਹਵਾਂ 7687 


ਪੈਦੇ ਖਾਂਉ ਵਾਚ 
ਹਜਰਤ ਪੁਨਾ ਜੁਧ ਕਰ ਭਾਰੀ । ਖਾਂ ਅਬਦੁਲ ਸੈਨਾ ਸੋਘਾਰੀ । 
ਤਿਹ ਠਾਂ ਜੁਧ ਮੌਹਿ ਕੀ ਹੋਈ । ਜੀਵਤ ਛਾਂਡਯੋ ਨ ਰਨਭ੍ਰਮਿ ਕੋਈ ॥ 402 ।। 
ਦੋਹਰਾ 
ਪੁਨਾ ਲਲਾ ਹਤ ਸੈਨ ਜੁਤ ਪੌਦ੍ਰਹ ਬੀਸ ਸੋਹਸ । 
ਗੁਰ ਸੈਨਾਂ ਮਾਹਿ ਜਾਨੀਏ ਏਕੋ ਮੋਹਿ ਅਵਤੌਸ ।। 406 ।। 
ਚੌਪਈ 
ਜੀਤ ਜੁਧ ਸਦਹੀ ਹਮ ਹੋਈ । ਮੋ ਬਿਨ ਜੀਤ ਸਕੋ ਨਹਿ ਕੌਈ । 
ਨੌਕਰੀ ਮਾਂਗ ਗੁਰ ਰਿਸ ਕੀਨਾਂ । ਲਾਤ ਮੁਸ਼ਟ ਹਨ ਬਡ ਸ੍ਰਮਾਂ ਦੀਨਾਂ ॥ 407 ॥ 
ਗੁਰੁ ਕਾ ਕੀਯੋ ਅਦਬ ਹਮ ਜਾਨੋ । ਕਰੀ ਨਾ ਸਮਸਰੇ ਭਾਰ ਲਜਾਨੇ । 
ਨਾਂਤਰ ਕਿਆ ਗੁਰੁ ਹਮਰੈ ਆਗੇ । ਤੌਰਤ ਮੁੰਡ ਜਾਨ ਕਚ ਤਾਂਗੇ ।। 408 ।1 
` ਸੁਨੋ ਸ਼ਾਹ ਤੁਮਰੇ ਢਿਗ? ਆਯੋ । ਬਦਲਾ ਲੋਹਹੁੰ ਐਸ ਮਨ ਭਾਯੋ । 
ਰਹੇ ਅਸ੍ਰ ਤੇਰੀ ਹਤ ਸੈਨਾ । ਤੁਮਰੋ ਚੌਰ ਅਰੀ' ਨਿਹ ਚੌਨਾ ॥ 409 ॥ 
ਦੋਹਰਾਂ 
ਮੋ ਸੋਗ ਸੈਨਾ ਦੀਜੀਏ ਤਿਹ ਸੈਨਾ ਕਉ ਘਾਇ ॥ 
ਗਰ ਔਚਰ ਗਰਿ ਪਾਇਕੇ ਹੈ ਜੁਤ ਤੁਮ ਢਿਗ ਲਿਆਇ ॥ 410 ॥ 
ਚੌਪਈ 
ਸੁਨਤ ਸ਼ਾਹ ਮਨ ਮਹਿ ਹਰਖਾਯੋ । ਘਰ [ਫ੍ਰਟਿਓ|! ਨਿਹਚੈ ਅਰਿ ਘਾਯੋਂ । 
ਫੁਟ ਬਭੀਖਣ ਰਾਵਨ ਮਾਰਾ । ਫਟ ਪ੍ਰਹਿਲਾਦ ਪਿਤਾ ਹਨ ਡਾਰਾ ॥ 411 ॥ 
ਸੰਦਰ ਡੀਲ ਬਲੀ ਇਹੁ ਭਾਰੀ । ਅਯੋ ਫ੍ਰਟ ਅਬ ਨਾਂਹਿ ਵਿਗਾਰੀ । 
ਅਬ ਬਦਲਾ ਹੈ ਮਮ ਕਰ ਆਵੈ । ਨਿਹਚਹਿ ਪਕਰ ਗੁਰੂ ਕੌ ਲਯਾਵੈ 1। 412 ।। 
_ ਦੋਹਰਾ 
ਬਾਦਸ਼ਾਹ" ਮੁਖ ਤੇ ਕਹੇ ਸਭਾ ਮਧ ਅਸ ਬੈਨ । 
ਪੈਦੇ ਸੋਗ ਪਧਾਰ ਕੋਊ ਕਰ ਬਿਧੂਪ ਸਮ ਨੌਨ ॥ 413 ॥ 
ਚੌਪਈ 
ਐਸੇ ਕਹਿ ਬੀੜਾ ਰਖ ਦੀਨੋ । ਪਾਨਨ ਕਾ ਅਤਿ ਹੀ ਰਸ ਭੀਨੌ । 
ਨਗਨ ਤੇਗ ਮਿਤ ਜੀਭ ਸਮਾਨਾ । ਜਿਹ ਮੂਜੀ ਦੇਖੋ ਮ੍ਰਿਤ ਜਾਨਾ ॥ 414 ॥ 
ਜਰੀ ਪੁਸ਼ਾਕ ਲਾਖ ਕੌ ਗਾਯੋਂ । ਸਿਰੋਪਾਉ ਪੁਨ ਬੈਨ$ ਅਲਾਯੋਂ । 
ਕੌ ਸੂਰਾ ਅਥ ਲੇਹੁ ਉਠਾਇ । ਆਹਵ ਹੇਤ ਨਿਸਾਨ ਬਜਾਇ ॥ 415 ॥ 
ਦੌਹਰਾਂ 
ਸੂਬਾ ਬੈਠ ਪਿਸ਼ੌਰ ਕਾ ਕਾਲੋਂ ਖਾਂ ਤਹਿ! ਨਾਮ । 
ਭਾਤ ਬੈਰ ਉਰ ਆਨ ਕੈ ਉਠਾ ਸ਼ਾਹ ਲਖ ਕਾਮ! 416॥ 
ਘਐ ਪੋਥੀ ਦੁਖ “ਟ ਪੁਥੀ ਪਹਿ %ਅ ਪੌਂਬੀ ਵਿਚੋਂ” “ਟ ਪੋਥੀ ਸਾਹਿਜਹਾਂ $ਪੱਥੀ ਬਚਨ ਓਅ ਪੋਥੀ ਜਿਹ 


788 ਰ ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਮੁਗਲਸ ਖਾਂ ਕੋ ਭ੍ਰਾਤ ਪਛਾਨੋ । ਨੀਮ ਲਾਖ ਸੋਨਾਪਤਿ ਜਾਨੋਂ । 
ਮੁਖ ਸਿਉ” ਕਹ ਆਇਸ ਮਮ ਦੀਜੈ। ਹਜ਼ਰਤ ਸੁਨਹੁ ਵਿਲਮ ਨਹ ਕੀਜੈ ।।417॥ 
ਪੁਨਾ ਮੀਤ ਅਬਦੁਲਾਹ ਮੌਰਾ । ਜਾ ਸਮ ਬਲੀ ਨ ਦ੍ਰਸਰ ਹੌਰਾ । 
ਬਡੋ ਵਕੀਲ ਸ਼ਾਹ ਕਾ ਜਾਨੋ । ਬਿਬ ਹਜ਼ਾਰ ਸੈਨਾਂਪਤਿ ਮਾਨੋ ॥ 418 ।। 
ਦੋਹਰਾ 
ਖੌਜਾ ਅਨਵਰ ਨਾਮ ਤਹਿ ਬੌਰ ਮੀਤ ਕੋ ਧਾਰ । 
ਉਠਿਓ ਧਾਰ ਰਿਸ ਮਨ ਵਿਖੋ ਸੁਨੋ ਸੰਤ ਤਹਿ ਵਾਰ।। 419 ॥ 
ਰਹ ਚੌਪਈ 
ਕਾਲੇ ਖਾਂ ਤਬ ਐਸ ਕੀਨੋ । ਬੀੜਾ ਚਾਇ ਤੇਗ ਗਹ ਲੀਨੋ । 
ਦੇਖ ਸ਼ਾਹਿ ਅਸ ਬੰਨ ਬਖਾਨਾ । ਕਾਲੇ ਖਾਂ ਨਿਜ ਹਨੋਂ ਨਿਸ਼ਾਨਾ ॥ 420 ॥ 
ਧੈ'ਦੇ ਕੇ ਤਮ ਸੰਗ ਸਿ ਜਾਵਓ । ਮਾਰ ਸੈਨ ਗੁਰ ਕੌ ਗਹ ਲਯਾਵਓ1 _ 
ਰ ਕਾਲੇ ਖਾਨੋਵਾਚ 
ਹਜ਼ਰਤ ਸੁਨੋ ਰਿਦੈ ਰਿਸ ਜੇਤੀ । ਸੁਰ ਸੈਨਾ ਹਤ ਕਾਢੰਹੁੰ ਤੇਤੀ ।। 421 ॥ 
ਅਸ ਕਹਿ ਤਤ ਛਿਨ ਕੀਨੋ ਪਯਾਨਾ । ਜੁਤ ਵਕੀਲ ਤਬ ਹਨੇ ਨਿਸਾਨਾ । 
ਬਾਦਸ਼ਾਹ ਕੀ ਆਇਸ ਪਾਇ । ਸਿਰੌਪਾਇ ਲੈ ਚਲੋ ਸਿਧਾਏ ॥ 422। 
ਦੋਹਰਾ 
ਬਾਦਸ਼ਾਹ ਪੁਨ ਹਰਖ ਕੌ ਸਿਰੌਪਾਵ ਦੋ ਦੀਨ । 
ਪੈਦੇ ਅਰੁ ਅਸਮਾਨ ਕੌ ਤਤ ਛਿਨ ਵਿਦਆ ਕੀਨ । 423।। 
ਕੁਤਬਖਾਨ ਕੌ ਦੇਖ ਕੇ ਕਹੇ ਸ਼ਾਹ ਅਸ! ਬੈਨ । 
ਤੁਮ ਭੀ ਜਾਵਹੁੰ ਸੋਗ ਏਹ ਦੇਖ ਜੁਧ ਇਹੁ ਨੈਨ । 424 ॥ 
ਚੌਪਈ 
ਪੈਦੇ ਕੀ ਤਮ ਕਰੋ ਸਹਾਇ । ਜੀਤਹੁ ਅਰਿ ਤਿਉ” ਜਿਉ” ਮਨ ਲਾਇ । 
ਅਸ ਕਹ ਸਿਰੋਪਾਉ ਤਿਹ ਦੀਨੋ । ਕੁਤਬ ਖਾਨ ਕਉ ਵਿਦਾ ਸੁ ਕੀਨੋ ॥ 425॥ 
ਕੁਤਬਖਾਨ ਮਨ ਆਨੰਦਾਂ ਪਾਯੋ । ਨਿਜ ਭਾਈ ਕੇ ਸੰਗ ਸਿਧਾਯੋ । 
ਸਾਜ ਸੈਨ ਸਭ ਹੀ ਇਕਠਾਏ । ਅਤਿ ਪਾਪੀ ਨਹਿ ਕਿਸੇ ਜਨਾਏ ।। 426 । 
ਪਾਂਚਹੁ ਸੂਰ ਸੈਨ ਦਿ੍‌ਸ਼ਟਾਇ । ਕਵਿ ਕੇ ਹੀਏ ਭਾਵ ਏਹੁ ਆਇ । 
ਸਿੰਧ ਸਮਾਨ ਚਲੀ ਜਨ ਸੈਨਾਂ । ਬੜਵਾ ਸਮ ਗੁਰ ਪੁਨ ਜਮ ਐਨਾ ।। 427॥ 
ਹੈ ਗਜ ਸਾਜ ਪਯਾਦੇ ਲੀਨੇ । ਮਾਰ ਮਾਰ ਸਮ ਸਯਾਲ ਪੁਬੀਨੇ । 
ਮਦਰਾ ਪਾਨ ਕਰਤ ਸਭ ਧਾਏ । ਚਲਹੁ ਸਿਤਾਬ ਗੁਰੂ ਗਹ" ਲਯਾਏ । 428।। 


ਅਲਲ======ਲ= ਲਾਲਾ=ਆਣ==ਅਨਲਅ====ਮਤਕਤਕਕਮਰਰ਼===ਰ====ਮ=ਅ====ਣ= ॥ 
ਪਮਆ ਪੰਥ] ਅਰਧ _“ਅ ਪੌਥੀ ਯਾਹਿ _“ਅ ਪੋਥੀ ਹਰਖ ਸੂ “ਦ ਪੌਥੀਂ ਬੰਨ੍ਹ 


` ਅਧਿਆਇ ਵੀਹਵਾਂ 789 


ਜਨੋ ਸੈਤ ਮੈਰੋ ਮਨ ਆਵੈ । ਕਿਧੋ ਸਗਰ ਸੁਤ ਸੈਨ ਦਿਖਾਵੇ । 
ਦੀਰਘ ਡੀਲ ਬਲੀ ਸਭ ਜਾਨੋ । ਰਾਕਾ ਸਮ ਨਹਿ ਸੈੱਸਾ ਮਾਨੋ । 429 ॥ 
ਭਾਵੀ ਪ੍ਰੋਰ ਸਬਨ ਕਉ ਲਯਾਈ । ਦਯਾ ਸਿੰਧ' ਗਤ ਲਖੀ ਨਾ ਜਾਂਈ । 
ਪੰਥ ਰੈਨ ਬਸ ਦੇਤ ਨਿਸ਼ਾਨਾ । ਪਹੁੰਚ ਜਲੰਧਰ ਬਹੁ ਸੁਖ ਮਾਨਾ ॥ 430 ॥ 
ਰ ਦੋਹਰਾ 
ਭਗਤ ਸਿੰਘ ਡੇਰਾ ਕੀਓ ਤਹਿ ਠਾਂ ਮੌਲ ਸਲਾਹ । 
ਖੌਜ ਜਨਾਵਰ ਤਬ ਪਠਾ ਭੇਤ ਹੇਤ ਕਰ ਚਾਹ ।। 431 ॥ 
ਚੌਪਈ 
ਤਰਕ ਸਾਥ ਏਹੁ ਸਗਰੀ ਭਾਰੀ । ਸੁਨਹੁ ਸਤ ਅਬ ਗੁਰੁ ਕੀ ਸਾਰੀ | 
ਜਬ ਪੰੰ'ਦਾ ਰਿਸ ਪਾਇ ਪਧਾਰਾ । ਜੌ ਕੌਤਕ ਕਰ ਪਾਛ ਮੁਰਾਰਾ । 432 । 
ਨਿਤ ਨੁਤਨ ਸੈਗਤ ਬਹੁ ਆਵੈ । ਕਰ ਦਰਸ਼ਨ ਨਿਜ ਧਾਮ ਸਿਧਾਵੈ । 
ਦੀਓ ਬਾਜ ਬਾਬੇ ਕੇ ਰਾਥ । ਬੈਠ ਸਿੰਘਾਸਨ ਦੀਨਾ ਨਾਥ ।। 433 ॥ 
ਰ ਦੌਹਰਾ 
ਤਾਂ ਸਮ ਜਹਿੰ ਦਰਸ਼ਨ ਕੀਯੋ ਬਹੁਰ ਗਰਬ ਨਹਿ ਮਾਤ । 
ਪਰਮ ਧਾਮ ਵਾਸਾ ਭਯੋ ਧਾਰ ਗਿਆਨ ਰਿਦ ਸਾਂਤ ॥ 4324 ।! 
ਚੌਪਈ 
ਏਕ ਦਿਵਸ ਅਸ ਕੌਤਕ ਹੌਯੋ । ਪਾਛੇ ਸੁਨਾ ਠ ਨੌਨਨ? ਜੌਯੋਂ । 
ਕਾਬਲ ਤੇ ਸੈਗਤ ਬਹੁ ਆਈ । ਕਛੁ ਦਿਨ ਗੁਰੁ ਕੇ ਨਿਕਟ ਰਹਾਈ ॥ 435 ॥ 
ਤਾਂ ਮਹਿ ਏਕ ਸਿੱਖ ਰੋਗ ਰਾਤਾ । ਕਕੂ ਨਾਮ ਜਾਨ? ਬਿਖਯਾਤਾਂ । 
ਇਹੁ ਸੁਤ ਨਾਮ ਅਨੰਤੀ ਜਾਨੋ । ਸੇਵਾ ਮਾਂਹਿ ਅਧਿਕ ਰੁਚ ਠਾਨੇਂ । 436 ॥ 
ਜਲ ਕੀ ਸੇਵ ਕਰੇ ਤਜਿ ਸੰਗਾ । ਦੇਗ ਸੇਵ ਕਰ ਧਾਰ ਉਮੰਗਾ । 
ਤਾਂਕੋ ਲਾਂਗਰੀ ਅਸ ਸਮਝਾਵੈ । ਰਹੋ ਠਾਂਡ ਕੋਊ ਕਾਗ ਨਾ ਆਵੋ ।। 437 ॥ 
ਦਹਰਾ 
ਜਾਤਕ ਧਾਰ ਗੁਲੇਲ ਕੋ ਰਹਿਯੋ ਠਾਂਢ ਸਵਿਧਾਨ । 
ਮੈਂਦਾ ਸਨਤ ਨਿਹਾਰ ਕੌ ਅਯੋ ਕਾਗ ਬਲ ਠਾਨ ॥ 438 ॥ 
ਚੌਪਈ 
ਭਰੀ ਚੋਚ ਬਾਲਕ ਹਟਕਾਯੌ । ਬਹੁਰੋਂ ਕਾਗ ਧਾਰ ਰਿਸ ਆਯੋ । 
ਪੁੰਨਾ ਚੋਚ ਭਰ ਬਾਲ ਨਿਹਾਰਾ । ਖੋਚ ਗੁਲੋਲ ਗੁਲੌਲਾ ਮਾਰਾ ॥ 439 ।1 
ਲਾਗੌ ਫਰ“ ਪਰ ਲਾਂਗ ਜਨਾਯੋਂ । ਉਡਾ ਨ ਜਾਇ ਕਾਗ ਢਖ ਪਾਯੋ । 
ਦਯਾ ਸਿੰਧ ਭੌਜਨ ਜਬ ਕਰੈ । ਪਾਛੋ ਚੋਗ ਕਾਂਗ ਕੌ ਧਰੇ । 440 ॥ 


'ਝ ਪੰਥੀ ਕ੍ਰਿਪਾਨਿਧਿ “ਅ ਪੋਥੀ ਆਥਨ _$ਅ ਪੌਥੀ ਤਾਂਹਿ “ਏ ਪੰਥੀ ਪੰਖ 


790 ਗੁਰ ਬਿਲਾਸ ਪ'ਤਸ਼ਾਂਹੀ ੬ 


ਦੋਰਹਾ 
ਜਬੈ ਚੌਗ ਡਾਰੀ ਪ੍ਰਭੂ ਆਏ ਕਾਗ ਬਹੁ ਧਾਇ । 
ਆਯੋ ਕਾਗ ਸੁ ਤਾਂਹਿ ਸੇ ਤਤ ਛਿਨ ਚਲਿਯੋ ਨਾ ਜਾਇ ।। 441 ॥ 
ਚੌਪਈ 
ਕਿ੍‌ਪਾ ਸਿੰਧ ਤਹਿ ਓਰ ਨਿਹਾਰਾ । ਤਾਂਹਿ ਦੁਖੀ ਲਖ ਬੰਨ ਉਚਾਰਾ । 
ਜਾਂਹਿ ਕਾਂਗ ਕੌ ਚੌਟ ਲਗਾਈ । ਬਹੁ ਸਮ ਪਾਇ ਰਸਾਤਲ ਜਾਈ ।। 442। 
ਤਤ ਛਿਨ ਖੇਦ ਕਾਗ ਕਾ ਖੌਯੌ । ਨਭ ਦਿਸ਼ ਗਯੋ ਆਨੌਦਤ ਹੌਯੌ । 
ਐਸ ਬੈਨ ਜਬ ਬਾਲ ਸੁਣਾਏ । ਧਾਰ ਚਿਤ ਅਤਿਹੀ ਸ੍ਰਮਾਂ ਪਾਏ ॥ 443 ॥ 


ਦੇ 


ਦੁਹਰਾ 
ਜਾਇ ਪਿਤਾ ਢਿਗ ਬਚ ਕਹੋ ਸ੍ਰੀ ਗੁਰ ਦੀਓ ਸਰਾਂਪ । 
ਜਾਨ ਪਾਪ ਨਹਿ ਕਛੁ ਕੀਓ ਹੁਇ ਅਚੇਤ ਨਾਹਿ ਪਾਪ ॥ 444।। 
ਰ ਚੌਪਈ 
ਪਿਤਾ ਪੁਤ ਦੋਈ ਬਿਸਮਾਏ । ਦਾਰਦ ਭਯੋ ਅਧਿਕ ਸ੍ਰਮ ਪਾਏ । 
ਸੈਗਤ ਨਿਜ ਦਿਸ ਕੀਨੋ ਪਯਾਨਾ । ਗੁਰੁ ਗਨ ਗਾਵਤ ਹਰਖਤ ਨਾਨਾ ।1 445 ।। 
ਵੋਹ ਦੌਉ ਗੁਰ ਨਿਕਟ ਰਹਾਏ । ਕਹਾਂ ਜਾਇ ਹਮ ਸਾਂਮ ਤਜਾਏ । 
ਦੇਹੀ ਖੀਣ ਨਿਤਾ ਪ੍ਰਤਿ ਹੋਵੈ । ਸੁਤ ਕੋਉ ਦੇਖ ਪਿਤਾ ਦੁਖ ਹੋਵੈ ॥ 446 ॥ 
ਦੋਹਰਾਂ 
ਜਿਖਨ ਪਹਿ ਬਿਨਤੀ ਕਰੈ ਮਮ ਸੁਤ ਕੌ ਬਖਸਾਇ । 
ਸਭੈ ਸਿਖ ਮਿਲ ਅਸ ਕਹਾ ਬਿਧੀ ਚੰਦ ਪੈ ਜਾਇ । 447 ॥ 
ਚੌਪਈ 
ਪਰ ਉਪਕਾਰ ਤਮੈ ਬਖਸ਼ਾਵੈ ! ਨਿਸਚੈ ਤੁਮਰੈ ਖੋਦ? ਮਿਟਾਵੈ । 
ਸਨਤ ਤਾਂਹਿ ਮਨ ਆਨੰਦ ਪਾਇ । ਬਿਧੀ ਚੋਦ ਪੈ ਬਿਬੈ ਚਲ ਆਇ । 448 ॥ 
ਤਾਹਿ ਤਾਹਿ ਕਰ ਬਿਨੈ ਉਚਾਰੀ । ਨਾਮ ਲਾਜ ਪਾਲੋ ਉਪਕਾਰੀ । 
ਕਾਗ ਪੁਤ ਕੀ ਬਾਤ ਸੁਨਾਈ । ਜਾਇ ਰਸਾਤਲ ਗੁਰੁ ਬਚ ਗਾਈ ॥ 449 ॥ 
ਫਹਰਾ 
ਤਾਂਤੇ ਹਮ ਸਰਨੀ ਅਏ ਕੀਜੋ ਤੁਮ ਉਪਕਾਰ । 
ਮਮ ਸਤ ਕਉ ਬਖਸਾਈਏ ਪਾਵਨ ਪਤਿਤ ਵਿਚਾਰ 450 ॥ 
ਬਿਧੀਰ ਟਵਾਰ ॥ ਚੰਪਦੀ ।। 
ਕਰਹੁ ਨਾ ਚਿੰਤ ਤਿਨਤ ਹਉ ਗਾਂਊ । ਜਿਉ" ਤਿਉ' ਤੁਮਰੋਂ ਸੁਤ ਬਖਸਾਂਉ । 
ਕਕੋ ਸੁਨਤ ਰਿਦੈ ਸੁਖ ਧਾਰਾਂ । ਬਿਧੀ ਚੰਦ ਗੁਰ ਨਿਕਟ ਪਧਾਰਾ ।। 451 । 


ਲਾ ਕਦ ਦਾਦ ਦਦਦਦਦਦਦ ਗਲ 
।ਦ ਪੋਥੀ ਦ੪ 861 ਪੰਥ] ਦ੍ਖ 8੮ ਪੌਥੀ ਦੋਇ 
੧ 


ਅਧਿਆਇ ਵ1ਹਵ' 791 


ਹੈਤ ਸ਼ਿਕਾਰ ਗੁਰੁ ਕਰਿ ਪਿਆਨਾ । ਚੀਤੇ ਸੁਆਨ ਸੈਗ ਬਹੁ ਮਾਨਾ । 

ਬਨ ਮਹਿ ਅੰਧਿਕ ਸ਼ਿਕਾਰ ਖਿਲਾਏ । ਛੋਟੇ ਮੀਰ ਨਿਕਟ ਬੈਠਾਏ । 4521 
ਦੋਹਰਾ 

ਬਿਧੀਏ ਸਮਾ ਨਿਹਾਰਿਓ' ਸ੍ਰੀ ਗੁਰ ਬੌਠਹਿ ਕ੍ਰਿਪਾਲ । 

ਨਿਜ ਗਰਿ ਅੰਚਰ ਪਾਇ ਕੌ ਬਿਨਤੀ ਕੀਨ ਉਤਾਲ ॥ 453 ॥ 
ਚੌਪਈ 

ਦੇਖ ਦਯਾ ਨਿਧ ਮੁਖ ਮੁਸਕਾਏ । ਬਿਧੀ ਚੰਦ ਪ੍ਰਤਿ ਬੈਨ ਅਲਾਏ । 

ਭਾਖੋ ਕਿਆ ਮਨ ਰੁਚ ਉਪਜਾਈ । ਮਾਂਗਹੁ ਸੋਈ ਨਾ ਦੇਰ ਸੁਹਾਈ 454 ॥ 


ਬਿਧੀਏ ਉਵਾਚ ॥ ਦੋਹਰਾ ॥ 
ਹੇ ਪ੍ਰਭੂ ਤਮਰੋ ਨਾਮ ਹੈ ਪਾਵਨ ਪਤਿਤ ਕਰੋਤ। _ 
ਜੀਵ ਸਦਾ ਸਦ ਭੂਲ ਹੈ ਤੁਮ ਸਦ ਬਖਸ਼ ਕਰਤ 1 455 ॥ 

ਚੌਪਈ 

ਸਿਖ ਪੁਤ੍੍‌ ਕੀ ਬਾਤ ਸੁਨਾਈ । ਜਿੰਹ ਬਿਧ ਭਈ ਭਾਰ ਸਰਮ ਪਾਈ । 
ਹੇ ਪ੍ਰਭ ਬੋਨ ਅਮੌਘ ਤੁਮਾਰੇ । ਜਾਇ ਰਸਾਤਲ ਕਹਾਂ ਸੁਧਾਰੋ । 456 ॥ 
ਰਸਾਤਲ ਸੋਇ ਪ੍ਰਭੂ ਮੁਹਿ ਦੀਜੈ । ਸਿਖ ਪੁਤੁ ਕਉ ਖਿਮਾਂ! ਕਰੀਜੈ । 
ਅਸ ਕਹ ਪਦ ਪੰਕਜ” ਲਪਟਾਯੋਂ । ਸ੍ਰੀ ਗੁਰ ਤਾਂ ਕਉ ਧੰਨ ਧੰਨ ਗਾਯੋ ॥ 457 ॥ 


। ਸੀ ਗੁਰੋਵਾਚ ॥ ਦੋਹਰਾ ॥। 
ਰਈ ਰਸਾਤਲ ਤਾਂਹਿ ਕੀ ਤਮ ਕੌ ਸਦਾ ਅਨੰਦ । 
ਰਸਾਤਲ ਪਰ ਇਹੁ ਨਗਰ ਪੈ ਬਸੈ ਅਧਿਕ ਮਤ ਮੰਦ ।। 458 ।। 
ਚੌਪਈ 
ਛੌਟਾ ਮੀਰ ਥੋਹੁ ਹੋਇ ਜਾਵੈ । ਬਿਧੀ ਚੋਦ ਅਹ ਕਛਕ ਥਿਤਾਵੈ । 
ਆਇ ਭੁਚਾਲ ਭਿਰੜ ਹਇ ਸਗਰਾ । ਉਪਰ ਚਲੈ ਪੰਥ ਕੌ ਦਗਰਾ ॥ 459 ॥ 
ਅਸ ਕਹ ਤਹਿ ਤੇ ਕੀਨ ਪਿਆਨਾ । ਸਦਨ ਆਇ ਪ੍ਰਭ ਕ੍ਰਿਪਾ ਨਿਧਾਨਾ । 
ਸੋਦਰ ਸਮਾਂ ਭਯੋ ਸੁਖਦਾਈ । ਲਗਾ ਦਿਵਾਨ ਅਧਿਕ ਬਹੁ ਭਾਈ ॥ 460 ॥ 
ਪਿਤਾ ਪੂਤ ਕੌ ਸੋਗ ਲਵਾਇ । ਬਿਧੀ ਚਦ ਗੁਰ ਕੈ ਢਿਗ ਜਾਇ । 
ਦੇਉ ਆਇ ਪਦ ਪੰਕਜ ਲਾਗੇ । ਭਗਤ ਸਿੰਘ ਜਾਨਉ ਵਡਭਾਗੇ ॥ 461 ॥ 
ਦੋਹਰਾ 
ਪਦ ਪੰਕਜ ਨਿਜ ਧੋਇ ਕੇ ਸ੍ਰੀ ਗੁਰ ਤਾਂਹਿ ਪਿਲਾਇ । 
ਕਰੀ ਛਿਮਾ ਸਿਖ ਪੁਤ ਕੀ ਤਨ ਮਨ ਖੋਦ” ਮਿਟਾਇ ॥ 462 ॥ 


ਅ ਪੋਥੀ ਵੀਚ'ਰਿਓ 'ਅ ਪੌੜੀ ਮਾਫ ਦ ਪੋਥੀ ਬਖਸ਼ $£ ਪੋਥੀ) ਚਰਨ ਕਮਲ “ਅ ਪੌਥੀ ਕਜਟ 


792, ਗੁਰ ਬਿਲ'ਸ ਪਾਤਸ਼ਾਹੀ ੬ 


ਚੌਪਈ 
ਲੈ ਆਇਸਾਂ ਨਿਜ ਧਾਮ ਸਿਧਾਏ । ਬਿਧੀ ਚੈਦ ਕੇ ਗੁਨ _ਅਸ ਗਾਏ । 
ਏੇ ਬਿਧ ਅਨਗਨ ਗਾਥ ਕਰਾਇ । ਦੌਇ ਮਾਸ ਸੁੱਖ ਸੋਗ ਬਿਤਾਇ !। 463।॥ 
ਅਯੋ ਹਾੜ ਕਛੁ ਦਿਵਸ ਬਿਤਾਯੋ । ਸੁਨਹੁ ਸੰਤ ਗੁਰਕੌ ਮਨ ਭਾਯੋ | 
ਸਭ ਸੂਰਨ ਕਉ ਸੋਗ ਲਵਾਇ । ਸੀ ਗੁਰ ਹੇਤ ਸ਼ਿਕਾਰ ਸਿਧਾਇ । 464 ॥ 


ਦੋਹਰਾ 
ਚੀਤੇ ਸੁਆਨ ਅਨੰਤ ਲੌ ਜੁਰਰੇ ਬਾਜ ਅਪਾਰ । 
ਲਗਰ ਸੀਚਾਨੇ ਬਹੁ ਲੀਏ ਸ਼ਸਤ੍ ਅਸਤ ਤਨ ਧਾਰ ॥ 402 ॥ 
ਸਵੇਯਾ 
ਜੀਨ ਪੁਸ਼ਾਕ ਸਵੇਤ ਧਰੀ ਪੁਨ ਰਾਜਤ ਅਸ੍੍‌ ਸਵੇਤ ਸਵਾਰਾਂ । 
ਸਵੇਤ ਹੀ ਬਾਜ ਲੀਓ ਕਰ ਪੰਕਜ ਮਾਨਹੁ ਹੱਸ ਦਿਖੋ ਸ੍ਰਮ ਧਾਰਾਂ । 
ਉਜਲਤਾ ਸਬ ਲੌਕਨ ਕੀ ਸਮ ਪਾਵਤ ਨਹਿ ਸਸੀ ਪਯਹਾਰਾ । 
ਤਾਂਤੇ ਨਮੋ ਗੁਰੂ ਪਦ ਰੇਨਹਿ ਚੜੇ ਪ੍ਰਭ [ਖ਼ੁਕਤਿ]! ਹੇਤ ਸ਼ਿਕਾਰਾ ।! 466 ।। 


ਦੌਰਹਾਂ 
ਬਿਧੀ ਚੈਦ ਪਾਛੇ ਚਲੇ ਬਾਥਾ ਅਗਰ ਸਿਧਾਇ । 
ਔਰ ਸੈਨ ਚਹੁੰ ਦਿਸ ਚਲੈ ਮਧ ਪ੍ਰਭੂ ਛਬਿ ਪਾਇ । 467 ॥ 
ਅੜਿਲ 
ਜਾਨ ਭਾਈ ਅਤਿ ਬੇਗ ਪੌਨ ਸਮ ਜਾਇ ਹੈ । 
ਰਵਿ ਹੈ ਹੈਸ ਐਰਾਵਤ ਭਾਰ ਲਜਾਇ ਹੈ । 
ਡੋਂਢ ਜਾਮ ਦਿਨ ਰਹਾ ਸਿਖ ਦੋ ਆਇਕੈ । 
ਹੋ ਦੌਰ ਪ੍ਰਭੂ ਪਦ ਕੌਜ! ਗਹੈ ਸੁਖ ਪਾਇਕੇ ।। 268 ।। 
ਦਯਾ ਸਿੰਧ ਭਏ ਠਾਢ ਧੀਰ ਦੈ ਤਾਂਹਿ ਕੇ । 
ਪ੍ਛਤ ਕਹ ਤੇ ਆਇ ਕ੍ਰਿਤ ਕਰਵਾਇ ਕੌ । 
ਕਹੈ ਸਿਖ ਸਖ ਮਾਨ ਸੁਧਾਸਰ ਆਨੀਏ । 
ਹੋ ਹਮਾਰੀ ਜਾਤ ਤਖਾਨ ਮੁੰਸਬਰ ਜਾਨੀਏ । 469 ।। 
ਚੌਪਈ 
ਦਯਾਸਿੰਧ ਸਨ ਮੌਨ“ ਰਹਾਇ । ਤਬ ਤਿਨ ਕਹਿਂ ਹਮ ਸੇਵ ਕਰਾਇ । 
ਜੋ ਤਮ ਕਹੋ ਸੋ ਸੇਵ ਕਮਾਵੇ । ਸੁਨ ਗੁਰੁ ਉਤਰ ਦੈ ਨਹਿ ਭਾਂਵੇ ॥ 470 ॥ 
ਕਿ੍‌ਪਾਸਿੰਧ ਕੇ ਮਨ ਕੀ ਜਾਨ । ਬਿਧੀ ਚੋਦ ਅਸ ਕੀਨ ਬਖਾਨ 
ਸਨਹੁ ਪਿਆਰੇ ਤੁਮ ਅਸ ਕੀਜੈ । ਸਫਲ ਹਾਥ ਅਪਨੇ ਕਰ ਲੀਜੇ ।। 471 ॥ 


`______-__ 
॥॥ ਪੰਥੀ ਆਗਯਾ £ਫ ਪੋਥੀ ਵਿਚੋ “ਅ ਪੋਥੀ ਕਮਲ “% ਤੇ ਦ ਪੌਥੀ ਮਜਟ 


ਸਜਸਿਗਿਇ? ਵੀਹਵਾਂ 793 


ਏਹੁ ਸਰੂਪ ਜੁ ਨੈਨ ਨਿਹਾਰਾ । ਧਰੇ ਅਯੂਧ ਪ੍ਰਭ ਭਏ ਸਵਾਰਾਂ । 

ਲਖ ਸਿਖ ਸੁੰਦਰ ਰੂਪ ਸੁਧਾਰਾ । ਸੌ ਹਮ ਲਿਖ ਦੀਜੈ ਉਪਕਾਰਾ ।। 472 ॥ 

ਬਿਧੀ ਚੈਦ ਕੇ ਬੈਨ ਸੁਨਾਇ । ਬਿਨੇ ਸੁਜਾਨ ਕਰੀ ਇਹ ਭਾਇ । 

ਸੈਸ ਸੁਰੇਸ ਦਿਨੇਸ਼ ਨ ਪਾਵੈ । ਤੁਛ ਜੀਵ ਹਉ ਕੈਸ ਲਖਾਵੈ । 473 ।। 
ਦੋਹਰਾ 

ਏਕ ਬਾਤ ਨਿਸਚੈ ਸੁਨੀ ਸਤਿ” ਸੈਗਤਿ ਮਹਿ ਜਾਇ । 

ਕੀਰੀ ਤੇ ਹਸਤੀ ਕਰਹਿ' ਦਯਾ ਸਿੰਧ ਮਨ ਭਾਇ ॥ 474 ॥ 
ਚੌਪਈ 

ਤਾਤੇ ਜੇ ਗੁਰੁ ਕ੍ਰਿਪਾ ਧਾਰਹਿ । ਮਮ ਸੁਤ ਲਿਖੋ ਨਾ ਲਾਇ ਅਵਾਰਹਿ । 

ਬਿਧੀ ਚੈਦ ਪੁਨ ਕੀਨੇ ਉਚਾਰਾ । ਹੇ ਸੁਤ ਲਿਖ ਨਾ ਲਾਇ ਅਵਾਰਾ ।। 475 ।। 

ਤਿਨੈ ਕਹਾ ਹਮ ਕੌ ਬਰ ਦੀਜੈ । ਗੁਰੁ ਮੂਰਤ ਜਾਂਤੇ ਲਿਖ ਲੀਜੈ । 

ਬਿਧੀ ਚੈਦ ਕਹ ਤਮ ਕਰ ਨੈਨਾ । ਸ੍ਰੀ ਗੁਰੁ ਵਸੇ ਰਿਦੈ ਧਰ ਚੈਨਾ । 476 ॥' 
ਦੋਹਰਾ 

ਪਿਤਾ ਪਰਤ ਹਰਖਤ ਭਏ ਤਤ ਛਿਨ ਕੀਓ ਉਪਾਇ ।। 

ਜਾਮ ਮਧ ਸੂਰਤ ਲਿਖੀ ਹੈ ਜੁਤ ਜੈਸ ਦਿਖਾਇ ॥ 477 ॥ 
ਚੌਪਈ 

ਸੀ ਗੁਰੁ ਬਨ ਮਹਿ ਖੋਲ ਸ਼ਿਕਾਰਾ । ਜੀਵ ਜੌਤ ਕਰ ਮੁਕਤ ਹਜ਼ਾਰਾ । 

ਕਹਿ ਲਗ ਗਨੌਂ ਗਨਨ ਨਹਿ ਆਵੈ । ਪਸ਼੍ਹ ਪੰਛੀ ਅਮਰਾਪਦ ਪਾਵੈ । 478 ॥ 

ਏਕ ਜਾਮ ਗੁਰੁ ਖੋਲ ਸ਼ਿਕਾਰਾ । ਓਰ ਪੁਰੀ ਤਬ ਅਏ ਮੁਰਾਰਾ । 

ਕਾਹੂ ਨਰ ਅਸ ਅਗ੍ਰ੍‌ ਸੁਨਾਯੋ । ਲੈ ਸੈਨਾ ਪੈਦਾ ਪ੍ਰਭੂ ਆਯੋ । 472 ॥ 
ਦਹਰਾ 

ਜਲੰਧਰ ਉਤਰੇ ਦੇਖ ਹਮ ਭਏ ਤਰਕ ਇਕਠਾਇ । 

ਕੀਜੈ ਪ੍ਰਭੂ ਉਪਾਵ ਕਉ ਦੇਖ ਅਯੋ ਹਉ ਧਾਇ ॥ 480 । 
ਚੌਪਈ 

ਮੁਖ ਪੰਕਜ ਗੁਰ ਬੈਨ ਅਲਾਏ । ਧਰੋ ਧੀਰ ਮਨ ਚਿੰਤਾ ਹਾਏ । 

ਸਹ ਗੁਰ ਨਾਨਕ ਭਲਾਂ ਕਰਾਵੈ । ਹੋਇ ਖਾਕ ਜੱ ਧਰਿ ਰਿਸ ਆਵੈ ॥ 481 ॥ 

ਐਸੇ ਕਹਤ ਬਾਗ ਮਹਿ ਆਏ । ਅਰਧ ਜਾਮ ਦਿਨ ਤਬੋ ਰਹਾਏ । 

ਪੈੱਦੇ ਜੋ ਜਹਿ ਖੇਲ ਮਚਾਈ । ਚੌਪਰ ਕੀ ਤਹਿ ਖੋਲ ਗੁਸਾਈ” ॥ 482 ॥ 
ਦੋਹਰਾ 

ਲਾਗੋ ਅਧਿਕ ਦਿਵਾਨ ਤਹਿ ਸੌ ਨਕਾਂਸ ਚਲ ਆਇ । 

ਬਿਧੀ ਚਦ ਕਉ ਮਿਲ ਕਹਾਂ ਸ੍ਰੀ ਗੁਰ ਕ੍ਰਿਪਾ ਮਹਾਇ ॥ 483 ॥ 


ਲਿਹ 
'ਅ ਪੋਥੀ ਗੁਰਿ _£ਅ ਪੌਥੀ ਕਾਂਏ 


794 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ ਰ 

ਬਿਧੀ ਚੰਦ ਨਹਿ ਹਮਰੋਂ ਚਾਰਾ । ਤੋਹਿ ਕਿ੍‌ਪਾ ਤੇ ਬਯੌਤ ਸਵਾਰਾ । 

ਅਸ ਕਹ ਗੁਰ ਮ੍ਰਰਤ ਦਿ੍‌ਸ਼ਟਾਈ । ਬਿਧੀ ਚੋਦ ਕੇ ਮਨ ਬਹੁ ਭਾਈ । 484 ॥ 

ਅਤਿ ਆਨੰਦ ਨਿਜ ਮੋਨ ਮਹਿ ਪਾਯੋ । ਧੰਨ ਧੰਨ ਤਾਕਉ ਮੁਖ ਗਾਯੋ । 

ਬਿਧੀ ਚੋਦ ਗ੍ਰਰ ਆਗੇ ਰਾਖੀ । ਜਿਹਿ ਬਿਧ ਲਿਖੀ ਬਾਤ ਸਭ ਭਾਖੀ ॥ 475 ।। 
ਦੌਹਰਾ 

ਦੇਖ ਪ੍ਰਭੂ ਮਨ ਹਰਖ ਕੌ ਨਖ ਸਿਖ ਰੂਪ ਸੁਧਾਰ । 

ਹੈ ਨੀਰਜ ਜਸ ਤਸ ਲਿਖੀ ਮੂਰਤ ਅਪਰ ਅਪਾਰ ॥ 486 ॥ 


ਚੌਪਈ 
ਭਗਤ ਸਿੰਘ ਦਈ ਬਡ ਭਾਗੇ । ਪਿਤਾ ਪ੍ਰਤ ਗੁਰ ਕੇ" ਪਗ ਲਾਗੇ । 
ਤਾਂਹਿ ਸੀਸ ਧਰ ਕਰ ਵਰ ਦੀਨੋ । ਲਿਖੋ ਨਕਸ਼ਾ ਪਿਖ ਜੋ ਤੁਮ ਚੀਨੋ ॥ 487 ॥ 
ਪਿਤਾ ਪਰਤ ਮਨ ਆਨੰਦ ਪਾਯੋ । ਜਨਮ ਮਰਨ ਕਾ ਸੈਸ ਮਿਟਾਯੋਂ । 
ਨਿਜ ਦਰਸ਼ਨ ਮੂਰਤ ਨਿਜ ਚੀਨੀ । ਬਖਸ਼ ਬਿਧੀ ਸਸਿ ਕਉ ਗੁਰ ਦੀਨੀ ।। 488 ॥ 
ਦੋਹਰਾ 
ਦਯਾ ਸਿੰਧ ਸੁਖ ਪਾਇ ਬਹੁ ਬਿਧੀ ਚੋਦ ਮਨ ਐਸ । 
ਲੈ ਮੂਰਤ ਕੋ ਰੌਕ ਜਿਮ ਪਾਇ ਖਜਾਨੋ ਜੈਸ । 489 ॥ 
ਚੰਪਈ 
ਭਗਤ ਸਿੰਘ ਜਾਨਉ ਨਿਰਧਾਰ । ਬਿਧੀ ਚੋਦ ਕੀ ਅੰਸ ਉਦਾਰ । 
ਮ਼ੁਰਤ ਅਬ ਤਕ ਤਹਿ ਢਿਗ” ਅਹੈ । ਕਰ ਦਰਸ਼ਨ ਮਨ ਬਾਛਤ ਲਹੈ ।। 490 । 
ਅਥ ਸੁਨ ਬਾਤ ਖਾਂਨ ਜੌ ਆਯੋਂ । ਕਾਲੋਂ ਖਾਂ ਗੁਰੁ ਨਿਕਟ ਪਠਾਯੋਂ । 
ਕਬ ਕਬ ਆਗੇ ਗੁਰ ਢਿਗ ਆਵੇ । ਖਾਂ ਵਜ਼ੀਰ ਤਬ ਤਾਹਿ ਪਠਾਵੈ । 4911 
ਦਹਰਾ 
ਖੋਜ ਜਨਾਵਰ ਮਨ ਵਿਖੇ ਐਸੇ ਕੀਨ ਵਿਚਾਰ । 
ਲਹੁ ਪਰੀਖਯਾ ਗੁਰ ਕੀ ਗੁਰੂ ਨਾਨਕ ਅਵਤਾਰ ॥ 4921॥ 
ਚੌਪਈ 
ਖੋਜ ਜਨਾਵਰ ਉਪਰ ਕੀਨੀ । ਕਪਟ ਧਾਰ ਮਨ ਮਹਿ ਪਤਿ ਚੀਨੀ । 
ਬਾਗ ਮਧ ਗੁਰ ਦਰਸ਼ਨ ਪਾਯੋ । ਰਾਖੀ ਨਜ਼ਰ ਪ੍ਰਭੂ ਮੁਸਕਾਯੋ ॥ 493 ॥ 
ਸੁਨੋ ਸੋਤ ਅਸ ਬੈਨ ਅਲਾਏ । ਸੁਨੋ ਖਾਂਨ ਜਿਹ ਜਗ ਫੁਟ ਜਾਇ । 
ਤੁਰਤ ਮ੍ਰਿਤ ਹੋਂ ਜਾਵੈ ਤਾਕੀ । ਨਿਹਚੈ ਲਖੋ ਸਤਿ ਬਚ ਜਾਕੀ । 494 ॥ 


'ਅ ਪੋਥੀ ਚਰਨਨ _$ਅ ਪੌਥੀ ਸਸਿ 5ਅਪੌਥੀ ਗ੍ਰਿਹ 


ਅਧਿਐ!ਇ ਵੀਹਵਾਂ 797 


ਦੋਹਰਾ: 
ਗੁਰੂ ਨਾਨਕ ਗਿਹ ਅਗੰਮ ਹੈ ਕਰਾਮਾਤ ਬਹੁ ਜਾਨ । 
ਤਾਂਹਿ [ਦੇਨ[' ਸਮ ਕਹਰ ਕੇ ਕਯਾ ਗੀਦੀ ਮਨ ਠਾਂਨ । 495 ॥ 
ਧੰਨ ਧੰਨ ਕਹ ਖਾਨ ਤਬ ਕਹ ਪ੍ਰਭ ਖਿਮਾ ਕਰਾਇ । 
ਸੀ ਗੁਰ ਦੀਓ ਹਟਾਇ ਤਬ ਨੌਨ ਸਮਾਨਹ ਆਇ ॥ 496 ।। 
ਚੌਪਈ 
ਖੌਜਾ ਅਨਵਰ ਬਿਸਮੈ ਧਾਰੀ । ਦਾਸੀ ਦੋਇ ਜੇਬ ਨਿਜ ਡਾਰੀ ।। 
ਸੰਗਤ ਤਬੈ ਦੇਸ ਕਿਹ ਆਈ । ਭਾਂਤ ਭਾਂਤ ਕੀ ਪੂਜ ਚੜਾਈ ।। 497॥ 
ਪਟ ਹੈ ਆਯੂਧ ਭੂਖਨ ਦਾਸੀ । ਲਗੇ ਅੰਬਾਰ ਅਗਰ ਅਬਿਨਾਸੀ । 
ਦੇਖ ਖਾਨ ਮਨ ਬਿਸਮੰਹਿ ਪਾਈ । ਏ ਖੁਦਾਇ ਧਨ ਕਹਿ ਤੇ ਆਈ । 498 ॥ 
ਦੋਹਰਾ 
ਸ਼ਾਹਿਜਹਾਂ! ਬਡ ਸਾਹਿ ਹੈ ਏਤਾ ਧਨ ਨਹਿੰ ਆਇ । 
ਇਹੁ ਠਾਂ ਰੋਕ ਅਨਾਥ ਧਰ ਪੁਨ ਮੁਖ ਬਿਨ ਅਲਾਇ ॥ 499। 


ਚੌਪਈ 
ਬਹੁਰ ਏਕ ਸਿਖ ਸੁਨਿਆਰਾ । ਚੌਪਰ ਭੇਂਟ ਜਰਤ ਤਹਿ ਧਾਰਾ । 
ਸੀ ਗੁਰ ਤਾਂਕਉਂ ਦਿਖ£ ਹਰਖਾਏ । ਰਾਖਿਓ ਜਾਨ ਤਰੈ ਛਪਾਏ ।। 500 ॥ 
ਖੌਜ ਜਨਾਵਰ ਬਹੁਰ ਅਲਾਯੋ । ਸੁਨੋ ਪੀਰ ਕਿਆ ਮਨ ਮਹਿ ਭਾਯੋ । 
ਹਮਰੀ ਭੇਟ ਨਾ ਦਾਸੀ ਲੀਨੀ । ਲੀਨੀ ਰੋਕ ਹੀਨ ਜੋ ਦੀਨੀ ।। 501॥ 
ਦੌਹਰਾ 
ਸਨਹ ਸੋਤ ਸ੍ਰੀ ਮੁਖ ਕਹਾਂ ਜਲ ਪੈ ਸਰ ਸਸਿ ਪ੍ਰੀਤਿ । 
ਤੈਂਸ ਸਿਖ ਕੀ ਹੋਤ ਹੈ ਤੁਮ ਖਟਿਆਈ ਰੀਤਿ ।। 502 ॥ 
ਚੌਪਈ 
ਖਟਾਈ ਨਹਿ ਪੈ? ਮਾਂਹਿ ਸਮਾਵੈ । ਜਦਪਿ ਜਤਨ ਅਨੇਕ ਕਰਾਵੈ । 
ਪੁਨਾ ਜਨਾਵਰ ਐਸ ਅਲਾਯੋ । ਹੇ ਪ੍ਰਭੂ ਚੰੱਪਰ'ਕਾਹਿ ਛਪਾਯੋ ॥ 503 ॥ 
ਹਮ ਸੈਗ ਬਾਜੀ ਏਕ ਖਿਲਾਵੋ । ਉਪਰ ਸਰਤ ਕਾਹਿ ਕੀ ਲਾਵੇ । 
ਸੀ ਗੁਰ ਕਹਾਂ ਔਸ ਨਹਿੰ ਧਾਰੀ । ਸ਼ਰਤ ਜ੍ ਰੀ ਲਾਇ ਬਜਾਰੀ ॥ 504॥ 
ਦਹਰਾ 
ਸ਼ਰਤ ਕਰਹੁ ਨਹਿੰ ਕਾਂਹਿ ਕੀ ਹਮ ਤਉ ਫਕਰ ਅਲਾਹ । 
ਤੁਮ ਅਪਨੀ ਇਛਾ ਕਰੋ ਮੋਕਉ ਕਛ੍ਹ ਨ ਚਾਹ/। 505 ॥ 


% ਪੌਥੀ ਵਿਚੋ £ਅ ਪੋਥੀ ਪਾਤਸ'ਹਿ “ਐਂ ਪੋਥੀ ਪਿਥ 5ਅ ਪੋਥੀ ਦੂਖ 


93 ਗੁਰ ਬਿਲਾਸ ਪ!ਤਸ਼ਂਹ। ੬ 


ਚੌਪਈ] 

ਅਸ ਕਹ ਚੌੱਪਰ ਪ੍ਰਭੂ ਵਿਛਾਯੋ । ਖਾਂਨ ਪਾਂਚ ਸੈ ਦਾਵ ਲਗਾਯ । 

ਜਰ ਨਗ ਪਾਸੇ ਜੌਤ ਅਪਾਰਾ । ਮਾਨਹੁ ਅਰਕ ਕਿਰਤ ਤਨ ਧਾਰਾ ।। 200 ।। 

ਸਹ ਗੁਰ ਬਾਜੀ ਅਵਲ ਲੀਨੀ । ਖਾਂਨ ਅਧਿਕ ਮਨ ਚਿੰਤਾ ਕੀਨੀ । 

ਬਾਜੀ ਤੀਨ ਜਬੈ ਤਿਨ ਹਾਰੀ । ਖੌਜ ਜਨਾਵਰ ਮਨ ਰਿਸ ਧਾਰੀ ॥ 507|॥ 
ਦੌਹਰਾ 

ਪੁੰਦਰਾ ਸੈ ਮਮ ਹਾਰਿਓ ਸ਼ਰਤ ਰੁਪੈਯਾ ਜਾਨ । 

ਚੌੱਂਪਰ ਦੀਓ ਉਠਾਇ ਤਬ ਕਹਿਯੋ ਦੌਗ ਨਾ ਮਾਨ ।! 208 ॥। 
ਚੌਪਈ) 

ਸੀ ਗੁਰ ਕਹਾ ਦੌਗ ਨਾ ਜਾਨੋ । ਮੋ ਕਉ ਫਕਰ ਅਲਾਹੀ ਮਾਨੋ । 

ਦੇਗ ਤੁਮਾਰੇ ਗ੍ਰਿਹ ਮੋ ਰਹੈ । ਭਾਖੇ ਸੋਇ ਰਿਦੋ ਜੌ ਅਹੈ । 509 ॥ 

ਕਹਾ ਖਾਨ ਅਸ ਫਕਰ ਨਾ ਹੋਈ । ਤਮਰੇ ਸਮ ਜੇ ਮਾਲਮ ਕੌਈ । 

ਪਾਤਸ਼ਾਹ ਸਿਉ” ਰਾਰ ਰਚਾਈ । ਬਾਜ ਅਸਵ ਲੈ ਸੈਨਾ ਘਾਈ ॥ 510॥॥ 
ਦੋਹਰਾ 

ਰਾਖ ਸੈਨ ਹੈ ਪਰ ਚੜੈ ਭੌਗ ਜਗਤ ਕੇ ਭੌਗ । 

ਤਮ ਹੋ ਕਟਕ ਦਰੇਗ ਕੇ ਹੁਇ ਗੁਰ ਠਗਹਿ ਜਗ ਲੋਗ ।। 511 ॥ 
ਚੌਪਈ 

ਔਰ ਕਟਕਾਂ ਬਹੁ ਬੈਨ ਉਚਾਰੇ । ਧੀਰ ਸਿੰਧ ਨਹ ਮਨ ਸਹਿ ਧਾਰੇ । 

ਜਬੈ ਕਹਾ ਗੁਰ ਨਾਨਕ ਕੂਰ । ਭਏ ਫਕਰ ਤਬ ਗੁਰੁ ਰਿਸ ਪੁਰ॥ 512॥॥ 

ਸੀ ਗੁਰ ਕਹਾ ਪਨਹੀ ਜੋ ਮਾਰੇ । ਅੰਤ ਖੇਦ” ਨਾ ਨੈਨ ਨਿਹਾਰੇ । 

ਬਿਧੀਏ ਆਦਿ ਦੌਰ ਸੁਨ ਬੈਨਾ । ਪਨਹੀ ਮਾਰ ਲਾਲ ਕਰ ਨੌਨਾ ॥ 513।॥ 
ਦੋਹਰਾ 

ਹੁਇ ਬਿਸੁਧ ਸੁਧ ਨਹਿ ਰਹੀ ਭਯੋ ਮਿਰਿਤ ਸਮ ਜਾਨ । 

ਭਗਤ ਸਿੰਘ ਸੀ ਗੁਰੁ ਤਬੈ ਤਹਿੰ ਤੇ ਕੀਯੋ ਪਯਾਨ ।। 514 ॥ 
ਚੌਪਈ 

ਅਰਕ ਲੁਪਾਇ ਨਿਸਾਪਤ ਮਾਯੋ । ਨਖਤ੍੍‌ ਅਤਾਸ ਬਡੀ ਛਬ ਪਾਯੋ । 

ਸੁਨਹੁ ਸੈਤ ਮਹਿਲੀ' ਪ੍ਰਭ ਗਏ । ਜਾਤੀ ਮਲ ਬਚ ਤਬ ਕਏ ।1 515 ॥ 

ਲੈ ਸੈਨਾ ਧੰਦਾ ਪ੍ਰਭ ਆਯੋ । ਤਹਿ ਵਕੀਲ ਹਿਤ ਭੇਤ ਪਠਾਯੋਂ । 

ਦੂਤ ਜਾਨ ਤਾਂਤੇ ਕਛ ਦੀਜੈ । ਜੀਤੀ ਸ਼ਰਤ ਛਿਮਾਂ ਕਰ ਦੀਜੌ । 516 ॥ 


£ਅ ਪੌਥੀ ਕਟ “ਅ ਪੋਥੀ ਕਸੋਟ 


ਅਧਿਆਇ ਵੀਹਵਾਂ ਰ 797 


ਦੋਹਰਾ 
ਸਨ ਬਿਨਤੀ ਦ੍ਰਿਜ' ਕੀ ਤਬੈ ਸ੍ਰੀ ਗੁਰ ਭਏ ਕ੍ਰਿਪਾਲ । ਰਮ 
ਬਖਸ਼ ਸ਼ਰਤ ਸਦ ਪਾਂਚ ਸੰ ਭੇਜ ਦੁਬ2 ਤਤਕਾਲ । 217 ।। 
ਰ ਚੌਪਈ 
ਭਗਤ ਸਿੰਘ ਨਿਜ ਕਰਨੀ ਕੇਰਾ । ਤਤ ਕਾਲ ਫਲ ਨੰਨਨ ਹੇਰਾਂ । 
ਜਾਂ ਸਿਉ“ ਲਹ ਮਧ ਕੈਟਭ ਬੀਤੇ । ਤੁਛ ਖਾਨ ਤਾਂਤੇ ਕਸ ਜੀਤੇ ॥ 518 ॥ 
ਜਦਪਿ ਗੁਰ ਸਿਉ” ਖੇਲ ਮਚਾਈ । ਦਰਸ਼ਨ ਕੀਨ ਬਾਤ ਮੁਖ ਗਾਈ । 
ਤਤ ਛਿਨ ਤਾਂਕਾ ਖੋਦ ਮਿਟਾਯੋ । ਪਠਾ ਹਰਖ ਗੁਰੂ ਹਰਖਤ ਪਾਯੋ । 519 ॥ 
ਦਹਰਾ 
ਬਹੁਰ ਖਾਨ ਮਨ ਮਾਂਨ ਕੈ ਐਸੇ ਕੀਨ ਉਚਾਰ । 
ਸ਼ਰਤ ਛਿਮਾ ਕਰ ਬਿਤ ਪਠਾ ਮੌਕਉ ਬਲੀ ਨਿਹਾਰ ॥ 520 ॥ 
ਚੌਪਈ 
ਤਤ ਕਾਲ ਪੁਨ ਦਾਸ ਪਠਾਯੋ । ਪੌਦੇ ਓਰ ਨ ਦੇਰ ਸੁਹਾਯੋ । 
ਗੁਰੁ ਕੀ ਸੈਨ ਤੁਛ ਸੀ ਜਾਨੋ ! ਆਵੋ ਤੁਰਤ ਦੇਰ ਨਹਿ ਠਾਨੋਂ ॥ 521 ॥ 
ਪੈਦੇ ਓਰ ਗਯੋ ਤਬ ਦਾਸ । ਦਯਾ ਸਿੰਧ ਅਸ ਕੀਨ ਬਿਲਾਸ । 
ਸਭ ਕਉ ਸੀ ਗੁਰ ਕਹਾਂ ਸੁਨਾਏ । ਰਹ ਸੁਚੇਤ ਗੁਰੂ ਗੁਨ ਗਾਏ ॥ 522 ॥ 
ਰ ਦੋਹਰਾ 
ਬਿਧੀ ਚੈਦ ਸੈਨਾ ਸਜੀ ਸਦ ਪੁਰਾਨ ਨਿਰਧਾਰ । 
ਔਰ ਸੈਣ ਸੈਗਤ ਆਈ ਜਾਨ ਸਭੀ ਬਲਕਾਰ ।। 523 ॥ 
ਚੌਪਈ 
ਧੀਰ ਮਲ ਕਰ ਕਪਟ ਕਮਾਈ । ਪਾਤੀ ਪੈਦੇ ਨਿਕਟ” ਪਠਾਈ । 
ਤਮ ਕਉ ਕਾਢ ਸਦਨ ਤੇ ਦੀਨਾ । ਬੜੋ ਯ੍ਰੋਹਿ ਤੋਹਿ ਸੋਗ ਕੀਨਾ । 224॥ 
ਆਵਹ ਤੁਰਤ ਬਿਲਮ” ਨਹੀ" ਕੀਜੈ । ਮੋਕਉ ਜਾਨ ਮੀਤ ਨਿਜ ਲੀਜੈ । 
ਲੇਹ ਖਜਾਨਾ ਕਿਲਾ ਸ੍ਧਾਰ । ਮੋ ਸੰਗ ਕੀਜੈ ਅਧਿਕ ਪਿਆਰ ।। 522 ॥ 
ਦੋਹਰਾ 
ਦਯਾ ਸਿੰਧ ਸੁਨ ਸੈਨ ਬਹੁ ਪਾਤੀ ਐਸ ਪਠਾਇ ॥ 
ਜੌਸੇ ਕੋ ਤੈਸਾ ਮਿਲੇਂ ਕਪਟ ਕਪਟ ਰਲ ਜਾਇ ॥ 5226 ॥ 
ਚੌਪਈ 
ਮੈਦੇ ਪਾਤੀ ਜਬੈ ਪਠਾਈ । ਧੀਰ ਮੁਲ ਹਿਤ ਧਾਰ ਪਠਾਈ ॥ 
ਅਤਿ ਅਨੰਦ ਧੁੰ'ਦੇ ਮਨ ਆਯੋ । ਅਜਾ ਸਿੰਘ ਢਿਗ ਜਿਉ ਸੁਖ ਪਾਯੋ । 5271 


1% ਪੋਬ। ਬਿਪ੍ਰ _“ਟ ਪੋਥ! ਧਨ _$ਅ ਪੋਥੀ ਪਾਜ _“ਅ ਪੌਥ ਬਿਲੰਬ 


798 


ਗੋਰ ਬਿਸ ਪਾਤਸ਼ਾਹੀ ੬ 


ਸੁਨਾ ਸੋਦੇਸ਼ ਜਨਾਵਰ ਕੇਰਾ । ਆਇ ਸ਼ਿਤਾਬ' ਲਾਇ ਨਹੀ” ਦੇਰਾ । 
ਤਤ ਛਿਨ ਸਾਜ ਸੈਨ ਸਭ ਧਾਏ । ਤਬੈ ਨਿਸਾ ਬਿਬ ਜਾਂਮ ਬਿਤਾਏ ॥ 528 ।। 
ਦਹਰਾ 
ਦਾ ਦਸ ਸੈਨ ਸੋਹਸ ਮਿਲ ਜਾਨ ਦਵਾਬੇ ਖਾਨ । 
ਹਜ਼ਾਰ ਏਕਾਦਸ ਔਰ [ਚਲ]! ਕੁਤਬ ਖਾਨ ਤੇ ਆਨ । 529॥ 
ਚੌਪਈ 
ਬਾਵਨ ਔਰ ਹਜ਼ਾਰ ਸਿਧਾਈ । ਕਾਲੋਂ ਖਾਂ ਵਰ ਜਾਨ ਤਦਾਈ । 
ਸਤ ਪਾਂਚ ਸੈਨਾ ਚਲ ਐਸੇ । ਮਿਲ ਟੀ'ਡਨ ਨਭ ਧਾਵਤ ਜੈਸੇ ॥ 530 । 
ਪੁਰ ਬਾਹਰ ਇਕਠੇ ਸਭ ਹੋਏ । ਕੀਨ ਸਲਾਹ ਮੋਤ ਸਭ ਜੋਏ । 
ਕਰ ਮਿਲਾਪ ਅਰ ਕਰੀ ਸਲਾਹ । ਮਦਰਾ ਪੀਵਤ ਚਲੇ ਤਦਾਹ ॥ 5311॥ 
ਰ ਦਹਰਾ 
ਪੀ ਮਦਰਾ ਭਏ ਭਾਵਰੇ' ਬਕਤ ਅਟਪਟੇ ਬੈਨ । 
ਧਰਨੀ ਭਾਰ ਬਯਾਮ ਬਡ ਉੜੀ ਧ੍ਰੜ ਹੁਇ ਗੈਨ ॥ 5320 
ਸਵੇਯਾ 
ਦੌਰ ਪਦਾਤ ਬੜੇ ਗਜ ਉਚ ਸੁ ਧਰ ਉਡੀ ਸਭ ਕੇ ਦ੍ਰਿਗ ਪੂਰੇ । 
ਰੌਦ ਸੁ ਭੀਮ ਸੁ ਮਾਰਤ ਭੀ ਤਬ ਹੀ ਧਰ ਚਾਲ ਅਯੋਂ ਬਡ ਘੂਰੇ । 
ਛੌਟੀ ਮੀਰ ਭਯੌਂ ਭਿਰੜ ਕੌ ਸਮ ਆਪਸ ਮਹਿ ਮਿਲ ਮੰਦਰ ਰੂਰੇ । 
ਸਤਿ ਭਏ ਗੁਰ ਕੇ ਬਚਨ ਤਹਿ ਪਾਇ ਰਸਾਤਲ ਕੀਨ ਸੁ ਕਰੇ ॥। 5331 
ਜੇਤਕ ਥੇ ਪੁਰ ਮਾਂਝ ਨਿਸਾ ਨਰ ਨਾਰਿ ਸਭੀ ਪੁਰ ਮਾਝ ਦਬਾਏ । 
ਮਾਨਹੁ ਬੀਜ ਮਲੇਛ ਹਨਾ ਗੁਰੁ ਕੌਤਕ ਕੌ ਜਗ ਹੋਨ ਨ ਪਾਏ । 
ਐਸੇ ਹੀ ਬਾਤ ਭਈ ਇਹ ਠਾਂ ਇਤ ਸੈਨ ਲੀਏ ਰਿਸ ਧਾਵਤਿ ਆਏ । 
ਜਾਇ ਕੇ ਅਗਰ ਵਕੀਲ ਮਿਲਿਯੋ ਸਬ ਬਾਤ ਕਹੀ ਨਿਜ ਹਾਲ ਬਤਾਏ ॥ 534।। 


"ਨਕ 


ਦਹਰਾ 
ਪਾਂਚ ਬੀਰ ਮਿਲਿ ਸੈਨ ਲੌ ਠਾਂਢੇ ਪੁਰ ਨਿਕਟਾਇ । 
ਜਾਂਮ ਨਿਸਾ ਤਬ ਹੀ ਰਹੀ ਹਨ ਨਿਸ਼ਾਨ ਤਦਾਇ ॥ 535 ॥ 
ਚੰਪਈ 
ਜਾਤੀ ਮਲਕ ਬਾਤ ਸੁਨ ਸੈਨਾ । ਆਯੋ ਗੁਰ ਢਿਗ” ਭਾਖੇ ਬੈਨਾ । 
ਆਗੇ ਸ੍ਰੀ ਗੁਰੁ ਕੀਓ ਇਸਨਾਨਾ । ਬੈਠੇ ਨਿਜ ਸਰੂਪ ਧਰ ਧਯਾਨਾ ।। 536 ॥ 
ਅੰਤ੍ਜਾਮੀ ਸਭ ਲਖ ਲੀਨੀ । ਪਠੀ ਧੀਰ ਮਲ ਪਾਤੀ ਚੀਨੀ । 
ਕਪਟਾਵਤਾਰ ਜਾਨ ਰਹਿ ਮੌਨਾ । ਗੁਰੁ ਨਾਨਕ ਰਚ ਮੋਟਤ ਕੋਨਾ ।। 537 ॥ 


“ਦੁ ਮੌਥ] ਨਹਿ ਕਰਹੁ ਅਬ੍ਰੋਗ _“£ਐਅ ਪੋਥੀ ਵਿਚੋ" _%ਅ ਪੋਥ) ਪਹਿ 


ਅਧਿਆਇ ਵੀਹਵਾਂ 799 


ਦੋਹਰਾ 
ਬਾਲ ਬਿਵਸਥਾ ਕਪਟ ਜਤ ਜੈਸੇ ਮੁਰ ਬੰਬ੍ਰੰਰ । 
ਜਿਹਿ ਕੁਲ ਬਾਂਵਨ ਚੋਦਨਹ ਤਹਿ ਉਪਜਤ ਜਬਰ । 538 ॥ 
ਬਹੁਰ ਰਾਇ ਜੌਧ ਅਸ ਕਹਾ ਸੈਨ ਤੁਰਕ ਬਹੁ ਆਇ । 
ਹੇ ਪ੍ਰਭ ਬਨੈ ਉਪਾਵ ਕੌ ਅਬ ਨਹਿ ਦੇਰਾਂ ਸੁਹਾਇ । 539 ॥ 
ਚੌਪਈ 
ਜਪੁਜੀ ਭੌਗ ਜਬੈ ਗੁਰ ਪਾਯੋ । ਐਸ ਸੀ ਮੁਖ ਬੈਨ ਅਲਾਯੋ । 
ਪਠੌ ਸੁਰ ਸੈਨਾ ਸੰਗ ਲੈਕੇ । ਲਖ੍ਰ ਬੀਰ ਜਾਇ ਸੁਖ ਪੌਕੇ ।। 540 ॥। 
ਗੁਰ ਆਇਸ ਜਾਤੀ ਮਲ ਪਾਈ । ਲਖ੍ਰ ਬਲੀ ਪਠਾ ਸਮਝਾਈ । 
ਅਮੀ ਮਿਹਰ ਸੁਨ ਦੋਨੋ ਸ੍ਰੇ । ਸੈਨ ਪਾਂਚ ਸੈ ਦੇ ਪਠ ਪੂਰੇ । 541 ॥ 
ਦੋਹਰਾ 
ਤੀਨੋ ਮਿਲ ਸੈਗ ਸੈਨ ਲੈ ਗੁਰ ਆਇਸ! ਕੌ ਪਾਇ । 
ਚਾਲੇ ਆਹਵ ਕਰਨ ਕੌ ਅਥਿਕ ਨਿਸ਼ਾਨ ਬਜਾਇ ॥ 542 ॥ 
ਚੌਪਈ 
ਕਾਲੋਂ ਖਾਂ ਮਨ ਮਹਿ ਰਿਸ ਪਾਈ । ਹਨਤ ਨਿਸ਼ਾਨ ਸੈਨ ਗੁਰ ਆਈ । 
ਜੋ ਅਫਗਾਨ ਦੁਆਬੇ ਆਇ । ਹਜ਼ਾਰ ਦ੍ਰਾ ਦਸ ਬੀਰ ਪਠਾਇ ।। 543 ॥ 
ਹਮਲਾ ਕੀਯੋ ਬਜਾਇ ਨਿਸ਼ਾਨਾ । ਆਗੇ ਖੜੇ ਬੀਰ ਬਲਿਵਾਨਾਂ । 
ਆਵਤ ਰੌਕ ਬਾਨ ਬਹੁ ਮਾਰੇ । ਸਸੀ£ ਪ੍ਰਕਾਸ਼ ਸੀਸ ਕਟ ਡਾਰੇਂ ।। 544।। 


ਰ ਦੋਹਰਾ . 
ਤਪਕ ਬਾਨ ਬਰਛਾ ਲੀਏ ਆਹਵ ਭਯੋ ਅਪਾਰ । 
ਗੁਰੂ ਬੀਰ ਸਮ ਹਾਜ ਅਸ ਮਾਨੋ ਗਨ ਤ੍ਰਿਪੁਰਾਰ ।। 545 ।। 
ਚਾਰ ਘਰੀ ਆਹਵ ਭਯੋ ਸੈਨਾ ਹਤੀ ਅਪਾਰ । 
ਕਾਲੇ ਖਾ ਰਿਸ ਪਾਇ ਅਤਿ ਆਪਨੀ ਸੋਨ ਸੁਧਾਰ । 246 ॥ 
੍ ਭੁਜੰਗ 
ਪਠੀ ਬੀਰ ਸਹਸ ਸੈਨਾ ਸਲਾਰੀ । ਰਹਾ ਠਾਂਢ ਆਪ ਬੜੇ ਮਾਨ ਧਾਰੀ । 
ਇਤੇਦੀਨ ਦਿਆਲ ਭਏ ਆਪ ਤਿਆਰੈ । ਸਜੇ ਆਯੁਧੰ ਜਾਨ ਭਾਈ ਸਵਾਰ ॥547।। 


ਭਏ ਮਧ ਕੌਟੋ ਪ੍ਰਭ ਠਾਢ ਜਾਨੋ । ਸੁਭੇ ਪਾਸ ਬਾਬਾ ਧਰੇ ਸ਼ਸਤ੍ਰ ਪਾਨੋ । 
ਮਿਟਾ ਅੰਧਕਾਰ ਭਯੋ ਭਾਨ ਰਾਜ । ਸਭੇ ਸ਼੍ਰ ਹਰਕੇ ਲਗੇ ਲੌਕ ਲਾਜੇ [| 54$ ।( 


ਚ ਪੋਥੀ ਬਿਲੰਬ “ਦ ਪੌਥੀ ਆਗਯ! “ਐ ਪੌਥੀ ਫੋਦ 


5800 ਗੁਰ ਬਿਲਾਸ ਪਾਤਸ਼ਹੀ ੬ 


ਦਹਰਾ 
ਸ਼ੈਨ ਮਲੇਛੀ' ਦੇਖ ਬਹੁ ਆਈ ਕੋਪ ਬਢਾਇ । 
ਬਿਧੀਏ ਜਾਤੀ ਮਲ ਕਉ ਦੇ ਕਛੁ ਸੋਨ ਪਠਾਇ ॥ 549 ॥ 
ਨਰਾਜ ਛੋਦ 
ਸੁਪਾਨ ਬਾਨ ਧਾਰ ਕੈ । ਦਲੇ ਬਲੀ ਵੈਗਾਰ ਕੌ। 
ਸੁ ਮਾਰ ਮਾਰ ਭਾਖਹੀ । ਕਛੂ ਨ ਕਾਨ ਰਾਂਖਹੀ । 550 ॥ 
ਸੁਪਾਂਚ ਸੂਰ ਮੇਲ ਕੈ । ਤੁਰਕਾਨ ਸੈਨ ਰੇਲ ਕੇ । 
ਪਰੇ ਮਲੇਛ ਕੌਂਪ ਸਿਉ” । ਸੋ ਧਾਹ ਪੈਰ ਕੌਪ ਸਿਉ” । 551 ।੧ 
ਦੋਹਰਾ 
ਸ਼ਨੋ ਸਤ ਸਮਰਥ ਕੀ ਬਾਤ ਪ੍ਰਗਟ ਜਗ ਮਾਂਹ । 
ਅਲਪ ਸੈਨ ਸਮ ਲੌਨ ਕੈ ਲਰਹੈ ਧਾਰ ਉਮਾਂਹ ॥ 552 ॥ 
ਭੁਜਗ 
ਤਬੈ ਖਾਂਨ ਕਾਲੇ ਕੀਯੋ ਕੌਪ ਭਾਰੀ । 
ਸਭੀ ਧਾਰ ਸੈਨਾ ਧਰਾ ਰੌਸ ਸ਼ਾਰੀ । 
ਭਯੌ ਤੀਨ ਠੌਰ ਬਡੋ ਜੁਧ ਜਾਨੋ । 
ਕਟੈ ਸੂਰ ਔਗੈ ਖਿਲੈ ਫਾਗ ਮਾਨੋ । 553 ।। 
ਦਹਰਾ 
ਨਿਜ ਦਮਾਦ ਸੋਗ ਸੈਨ ਲੈ ਪੈਂਦੇ ਲਰਿ ਇਕ ਓਰ । 
ਜਾਤੀ ਮਲ ਪ੍ਰਤਾਪ ਗੁਰੂ ਕਰਹਿੰ ਜੁਧ ਅਤਿ ਘੋਰ ।। 554 ॥ 
ਰ ਚੌਪਈ 
ਕੁਤਬਖਾਨ ਲਰਹੈ ਇਕ ਓਰ । ਲਖੂ ਅਮੀ ਮਿਹਰ ਰਸ ਜੋਰ । 
ਸੁਨ ਵਕੀਲ ਕਾਲੋਂ ਖਾਂ ਜੋਧਾ । ਬਿਧੀ ਚੋਦ ਸਿਉ ਲਰ ਧਰ ਕ੍ਰੋਧਾ ॥ 552 ॥ 
ਹੈ ਗਜ ਹਤੇ ਹਤੇ ਤਿੰਹ ਸਾਰਾ । ਮਾਨਹੁ ਚਲੋ ਸ੍ਰੋਨ” ਕੀ ਧਾਰਾ । 
ਚਾਵਡ ਸਯਾਲ ਮਾਸ ਮੰਦ ਰਾਤੇ । ਆਹਵ ਫਿਰੇ ਰੌਗ ਨਿਜ ਰਾਂਤੇ ।। 556 ॥ 


ਰਸਾਵਲ ਛਦ 
ਭਯੋ ਜੁੱਧ ਭਾਰੀ । ਰਹੀ ਨਾ ਸੰਭਾਰੀ । 
ਬਕੇ ਮਾਰ ਮਾਰੋ । ਪਰੀ ਲੋਹ ਧਾਰੇ ॥ 557 ।। 
ਘਟਾ ਜਾਨ ਸਯਾਹੇ । ਚੜੀ ਯੋ ਸਿਪਾਹੈ । 
ਹਨੇ ਤੀਰ ਐਸੇ । ਸੁਤੇ ਨਾਗ ਜੋਸੇ ॥ 558 ॥ 


'ਦ ਪੋਥੀ ਕਰੋਧ “ਅ ਪੋਥੀ ਖੂਨ ਦ ਪੋਥੀ ਰੂਧ 


ਅਧਿਆਇ ਵੀਹਵਾਂ ਰ 801 


ਬਿਧੀ ਬਾਨ ਮਾਰੇ । ਸੁਪਾਰੈ ਪਧਾਰੇ । 

ਦਿਜੋ ਤੇਗ ਧਾਰੀ । ਸੁ ਸੈਨਾ ਸੋਘਾਰੀ ॥ 559 ॥ 

ਉਠੇ ਨਾਦ ਭਾਰੀ । ਕ੍ਰਪੇ ਛਤ ਧਾਰੀ । 

ਮਨੋ ਮੰਘ ਵੂਠੇ । ਇਮੋ ਤੀਰ ਛ੍ਰੱਟੇ । 560 ॥ 
ਸਵੱਯਾ 

ਕਾਂਨ ਪ੍ਰਮਾਨ ਲੌ ਖੈ'ਚ ਕਮਾਨ ਬਿਧੀ ਸਸ ਬਾਨ ਸੁ ਐਸ ਪ੍ਰਹਾਰਿਯੋ । 

ਆਵਤ ਅਗਰ ਵਕੀਲ ਰਿਸਾਇ ਕੈ ਭਾਲ” ਕੌ ਫੋਰ ਕੈ ਪਾਰ ਪਧਾਰਿਯੋ । 

ਸਾਥ ਹੀ ਬਾਨ ਕੇ ਪ੍ਰਾਨ ਗਏ ਪਿਖ ਹੂਰ ਲੀਓ ਨਿਜ ਨਾਹਿ ਬਿਚਾਰਿਯੋ । 

ਸੈਨ ਬਿਧੀ ਸਸਿ ਐਸ ਹਨਿ ਜਨ ਕਾਟ ਕ੍ਰਿਸਾਨ ਕਿ੍‌ਖੀ ਸੁਖ ਧਾਰਿਯੋ । 5611 

#ਤਿਕ ਚਿੰਤ ਕਹੀ ਮਨ ਮਹਿ ਲਰ ਬੀਚ ਮਲੋਛ ਸ ਨਰਕ ਪਧਾਰੇ । 

ਗੁਰੁ ਕੋ ਪਰਤਾਪ ਨ ਜਾਨਤ ਹੈ" ਜੜ ਨਾਰਦ ਤਾਹਿ ਕਹਾ ਸ੍ਰਮ ਟਾਰੇ । 

ਮਾਰ ਲੀਯੋ ਜੋਈ ਖੰਜ ਜਨਾਵਰ ਔਰ ਸੁਖਾਨ ਮਹਾਂ ਬਲਿਵਾਰੇ । 

ਫੌਡ ਬਿਧੀ ਚੌਦ ਜਾਇ ਪਰਾ ਜਿਹ ਓਰ ਲਰੇ” ਸਮ ਬੀਰ ਉਦਾਰੇ । 562॥ 
ਦੋਹਰਾ 

ਕਾਲੇ ਖਾਂ ਜਬਹੀ ਗਯੋ ਦੁਤੀ ਓਰ ਰਿਸ ਧਾਰ । 

ਬਿਧੀਚੌਦ ਗੁਰੁ ਪੰ ਅਯੋਂ ਜੈ ਜੈ ਕੀਨ ਉਚਾਰ ।। 563 ॥ 
ਚੌਪਈ 

ਦੇ ਥਾਪੀ ਗੁਰ ਬਹੁਰ ਪਠਾਂਯੌ । ਧਾਰ ਕੌਪਾ ਆਹਵ ਮਹਿ ਆਯੋ । 

ਠਾੱਢ ਮਦਾਨ ਭਲੀ ਦਿਖ ਠਾਹਰ । ਪਰਾ ਜੁਧ ਮਹਿ ਕਰ ਕੌ ਆਹਰ ।। 564॥ 
ਦੋਹਰਾ 

ਕਹ ਤਕ ਕਵਿ ਬਰਨਨ ਕਰੇ ਆਹਵ ਭਯੋ ਬਯੋਤ । 

ਸੋਨ ਭਰੇਂ ਪਟ ਰਾਜਤੇ ਮਾਨਹੁ ਖੋਲ ਬਸੰਤ ॥ 565 ॥ 
ਚੌਪਈ 

ਦੋਇ ਜਾਮ ਦਿਨ ਤਬ ਲੌ ਆਯੋਂ । ਪੰਦੇ ਗ੍ਰਰੁ ਕੀ ਤਰ ਤਕਾਯੋਂ । 

ਛੌਡ ਅਕਾਸ ਜੁਧ ਕੇ ਤਾਂਈ ॥ ਅਯੋ ਦੌਰ ਨਿਜ ਅਸ੍ਹ ਕੁਦਾਈ ॥ 566 ॥ 

ਆਵਤ ਸ੍ਰ ਗੁਰੁ ਤਾਂਹਿ ਨਿਹਾਰਾ । ਨਗਨ ਤੇਗ ਕਰ ਕ੍ਰੰਧ ਅਪਾਰਾ । 

ਗੁਰੁ ਢਿਗ ਬੀਰ ਨ ਕਾਹ ਤਕਾਯੋ । ਸੁਨਹੁ ਸੰਤ ਅਸ ਬੈਨ ਅਲਾਯੋ । 567 ॥ 
ਦੰਹਰਾ 

ਹੇ ਗੁਰੁ ਤੁਮਰੋ ਬਲ ਕਹਾਂ ਰਹਿਯੋ ਠਾਂਢ ਪਛਹਾਰ । 

ਅਬ ਨਿਜ ਬਦਲਾ ਪਾਇ ਹਉ” ਹਮਰੋ ਵਾਰ ਸੋਭਾਰ ॥ 568॥ 


£ਝ ਪੌਥੀ ਚੈਦ “ਦ ਪੋਥੀ ਮਾਥ $ਏ ਪੋਥੀ ਕਰੌਧ 


802 ਗੁਰ ਬਿਲ'ਸ ਪਾਤਸ਼ਾਹ] ੬ 


ਚੌਪਈ 
ਸੁਨਤ ਸੀ ਗੁਰੁ ਮਨ ਮੁਸਕਾਏ । ਭਗਤ ਸਿੰਘ ਅਸ ਬੈਠ ਅਲਾਇ । 
ਮੁੜ ਖਾਂਨ ਅਪਨੇ ਬਲ ਕੀਜੈ । ਚਿਤ ਕੀ ਹੱਸ ਰਾਖ ਜਿਨ ਲੀਜੋ ॥ 569 ॥ 
ਤਬ ਪੈਂਦੇ ਰਿਸ ਤੇਗ ਚਲਾਈ । ਕਰ ਗੁਰੁ ਦਾਵ ਪਰ ਢਾਲ ਰੁਕਾਈ । 
ਹਨੀ ਔਰ ਰੌਕੀ ਗੁਰ ਢਾਲਾ । ਪੈਦੇ ਖਾਂ ਮਨ ਭਯੋ ਬਿਹਾਲਾ ॥ 270 ॥ 
ਦੌਹਰਾ 
ਅਧਿਕ ਕੌਪ ਮਨ ਧਾਰ ਕੌ ਕੀਓ ਤੀਸਰਾ ਵਾਰ । 
ਭਗਤ ਸਿੰਘ ਕਰ ਮੂਰਠ ਰਹਿ ਪਰੀ ਟ੍ਰਟ ਤਰਵਾਰ ।। 271 ।। 
ਚੌਪਈ 
ਹੈ'ਦੇ ਖਾਂ ਸਭ ਹੀ ਸੁਖ ਖੋਏ । ਬਿਰਥਾ ਵਾਰ ਮਮ ਤੀਨੇ ਹੋਏ । 
ਗੁਰੁ ਕੋ ਪਕਰ ਅਸ ਨਿਜ ਡਰਾਉ' । ਨਿਜ ਸੈਨਾ ਕੀ ਓਰ ਪਧਾਉ” । 572 ॥ 
ਅਸ ਬਿਚਾਰ ਬਿਬ ਹਾਥ ਪਸਾਰੇ । ਨਿਸਰ ਅਸ੍ਰ ਗਿਰ ਭ੍ਰਮ ਦੁਖਾਰੇ । 
ਗੁਰ ਕੌ ਹੈ ਜੁਤ ਚਹਿ ਠਕਰਾਯੌ । ਦਯਾਸਿੰਧ ਚਹਿੰ ਮੂੰਡ ਉਡਾਯੋ 994 | 
ਦੌਹਰਾਂ __ 
ਚਲੇ ਸੁਮੇਰ ਨਾ ਚਲੇ ਗੁਰ ਏ ਕੌਤਕ ਤਿਹ ਜਾਂਨ । 
ਆਹਵ ਦੇਖ ਅਨੰਤ ਜੁਤ ਤਹਿ ਛਿੰਨ ਕਰੈ ਨਿਦਾਨ ॥ 274॥ 
ਬਾਂਏ ਹਾਥ ਗੁਰ ਜੀ ਹਨੀ ਚੌਟੁ ਤਾਂਹਿ ਕਰ ਭਾਲ । 
ਪੈੱਦੇ ਖਾਂ ਭੂ ਪਰ ਗਿਰਾ ਉਠ ਕਹਿ ਬੈਨ ਕਰਾਲ ॥ 575 ॥ 
ਰ ਚੌਪਈ 
ਛੌਡ ਅਸ ਗੁਰੂ ਛੂ ਪੈ ਆਏ । ਪੈਦੇ ਪ੍ਰਤਿ' ਅਸ ਬੈਨ ਅਲਾਏ । 
ਹਮਰੋ ਵਾਰ ਰੋਕ ਕਰ ਖਾਂਨ । ਕਹ ਪੈਦਾ ਜੋਤਕ ਬਲ ਠਾਂਨ ॥ ੭76 ।। 
ਸੀ ਗੁਰ ਤੇਗ ਹਨੇ ਤਬ ਐਸੀ । ਹਨੇ ਤਾਰ ਜਬੁਨੀ ਗਰ ਜੰਸੀ ।। 
ਰੁੰਡ ਮੁੰਡ ਕਉ ਚੀਰ ਸਿਧਾਈ । ਲਾਗ ਭ੍ਰਮ ਜਨ ਫਤੇ ਕਰਾਈ ॥ 577। 


ਦੌਹਰ 
ਕਹਾ ਗੁਰੂ ਕਲਮਾ ਪੜੋ ਮੰਦਾ ਗਿਰਤ ਅਲਾਇ । 
ਹੇ ਗੁਰੁ ਮਿਲੀ ਸ ਤੇਗ ਤੁਮ ਕਲਮਾ ਰੂਪ ਸੁਹਾਇ ॥ 578 ।। 
ਚੌਪਈ 
ਐਸ ਸੁਨਤ ਮਨ ਮੋਹ ਉਪਜਾਯੋ । ਸਰ ਗੁਰੂ ਲੈਨ ਨੀਰ£ ਬਹਿ ਆਯੋ.। 
ਛਾਯਾ ਕਰੀ ਢਾਲ ਕੇ ਸਾਥ । ਗ੍ਰੂ ਸਮ ਕੋਇ ਨਾ ਦੀਨਾ ਨਾਥ ॥ 272 ॥ 


£ਅ ਪੁੰਥੀ ਕੌ “ਅ ਪੋਥੀ ਭਰਿ 


ਅਧਿਆਇ ਵੀਹਵਾਂ 802 


ਤਾਹਿ ਦਿਗਨ ਤੋ ਜੌਤ ਨਿਕਾਸੀ । ਦਯਾ ਸਿੱਧ ਕੇ ਮੁਖ ਮਹਿ ਬਾਸੀ । 
ਜਲ ਕਾਸਟ ਪਾਲਯੋ ਨਿਜ ਜਾਨ । ਬੌਰਤ ਨਾਹ ਘਨੋ ਹਿਤ ਠਾਨ ॥ 580 ॥ 
ਦੋਹਰਾ ਰ 
ਤੈਸੇ ਗੁਰੁ ਛਾਂਯਾ ਕਰੀ ਅਪਨੇ ਰੂਪ ਸਮਾਇ । 
ਨਿਜ ਆਸੁੰ ਮੁਖ ਧੋਇ ਤਿਹ ਨਾਮ ਨਰਨ ਸਮ ਗਾਇ ॥ 282 ॥ 
ਚੌਪਈ 
ਪਾਛੋ ਖਾਂ ਅਸਮਾਨ ਨਿਹਾਰਾ । ਪੈਦੇ ਖਾਂ ਗੁਰ ਓਰ ਪਧਾਰਾ । 
ਛੌਡ ਜੁਧ ਸੋ ਦੌੜਤ ਆਯੋ । ਆਗੇ ਪੈਦਾ ਮ੍ਰਿਤਕ ਦਿਖਾਯੋ' । 582 ॥ 
ਬੈਠ ਗੁਰੂ ਤਾਂ ਪਰ ਕਰ ਛਾਯਾ । ਬਾਬਾ ਏਕਲ ਖਰੋਂ ਦਿਖਾਯਾ । 
ਬਾਬੇ ਓਰ ਗਯੋ ਮਤ ਹੀਨਾ । ਮਾਰੇ ਬਾਨ ਕੋਪ ਬਡ ਕੀਨਾ ॥ 583 ॥ 
ਰ ਦੋਹਰਾ 
ਬਾਨ ਨ ਲਾਗਯੌ ਕੋਇ ਤਿੰਹ ਬਾਬੇ ਐੱਚ ਕਮਾਨ । 
ਸਨਹੈ ਸਤ ਤਿੰਹ ਭਾਲ ਮਹਿ ਹਨਾ ਏਕ ਰਿਸ ਬਾਨ । 5841 
ਚੰਪਈ 
ਲਾਗ ਬਾਨ ਤਿੰਹਿ ਪ੍ਰਾਨ ਬਿਲਾਏ । ਖਾਂ ਅਸਮਾਨ ਗਿਰਾ ਦੂਖ ਪਾਇ । 
ਬਾਬਾ ਨਿਕਟ ਤਾਹਿ ਕੇ ਜਾਇ । ਰੁਦਨ ਕਰਤ ਉਠਹੁ ਮੁਖ ਗਾਇ ।। 585 ॥ 
ਰੁਦਨ ਸਨਤ ਗੁਰੁ ਗਏ ਤਿੰਹ ਪਾਸਾ । ਸ੍ਰੀ ਮੁਖ ਐਸੇ ਕੀਨ ਪ੍ਰਕਾਸ਼ਾ । 
ਬਾਬਾ ਕਾਹਿ ਤੁਮ ਰੁਦਨਾਵੋ । ਮੈ ਕਉਂ ਅਪਨੀ ਬਿਰਥਾ ਸੁਨਾਵੇ । 
ਬਾਬੋ ਕਹਾ ਖੇਲ ਹਮ ਸੋਗਾ । ਨਿਤ ਪ੍ਰਤ ਕਰ ਇਹ ਧਾਰ ਉਮੰਗਾ ॥ 586 ॥ 
ਅਬ ਹਿਤ ਧਾਰ ਅਯੋਂ ਢਿਗ ਮੌਰੇ । ਕਾਨੇ ਹਨੇ ਅਧਿਕ ਮਮ ਓਰੇਂ । 
ਮੈਨੇ ਜਾਨ ਪ੍ਰੀਤਿ ਅਧਿਕਾਈ । ਇਕ ਕਾਨੀ ਇਸ ਓਰ ਪਠਾਈ ॥ 587 ॥ 
ਦੋਹਰਾ 
ਮਮ ਕਾਨੀ ਇਸ ਕੌ ਹਨੀ ਉਠਤ ਨ ਖਾਂ ਅਸਮਾਨ । 
ਕਹਿ ਗੁਰ ਇਹ ਤੋ ਮ੍ਰਿਤ ਹੈ ਲਾਗੋ ਤੀਖਨ ਬਾਨ ॥ 588 ॥ 
ਚ ਚੌਪਈ 
ਸੁਨਤ ਐੱਸ ਬਾਬੇ ਬਚ ਭਾਖੇ । ਜਾਕੇ ਲਾਗੇ ਮ੍ਰਿਤ ਨਹਿ ਰਾਖੇ । 
ਹੇ ਪ੍ਰਭ ਅਪਨੇ ਆਯੁਧ ਲੀਜੈ । ਚਲ੍ਹ ਧਾਮ ਮਮ ਆਇਸ ਦੀਜੋ ॥ 589 ॥ 
ਅਸ ਕਹ ਆਯੁਧ ਸਗਲ ਉਤਾਰੇ । ਬਾਬਾ ਗਯੋ ਧਾਮ ਨਿਰਧਾਰੇ । 
ਅਟਾ ਝਰੋਖੇ ਮਾਤ ਨਿਹਾਰੇ । ਨਭ ਸੁਰ ਜੈ ਜੈ ਸਬਦ ਉਚਾਰੇ ॥ 590 ॥ 


`ਕ= ਸ=ਤ=ਦ==ਟਾਂ 





੪ਅ ਪ੍ਰੰਥੀ ਪਾਯੋ 


ੱ 


804 ਗੁਰ ਬਿਲ'ਸ ਪਾਤਸ਼ਾਹੀ ੬ 


ਸੈਨਾ ਕਰੇ ਜੁਧ ਰਿਸ ਰਾਤੀ । ਜੌਗਣ ਪੀ ਪੀ ਰੁਧ੍ਰਂ ਅਘਾਤੀ । 

ਚਾਂਵਡ ਸਿਆਲ ਭੂਤ ਕਿਲਕਾਰੀ । ਨਾਚਤ ਕਾਲੀ ਦੇ ਦੈ ਤਾਰੀ ।॥ 591 ॥ 

ਆਂਤਾ ਬੀਰ ਸੁਮੰਡ ਪਰੋਏ । ਸਮਹੁ ਸਾਰ ਜੌ ਜ੍ਰਝਤ ਜੌਏ । 

ਏ ਬਿਧ ਭਯੋ ਘੋਰ ਸੈਗ੍ਰਾਮਾ । ਪਹੁੰਚੇ ਸੂਰ ਸੂਰ ਕੇ ਧਾਮਾ 0 592 ॥ 
ਦੋਹਰਾ 

ਕੁਤਬ ਖਾਂਨ ਕੀ ਸੈਨ ਹਤ ਔਰ ਸੈਨ ਬਹੁ ਮਾਰ । 

ਕੁਤਬ ਖਾਂਨ ਸੋ ਜਰਝ ਕੇ ਲਖੁ ਬੀਰ ਅਪਾਰ ॥ 593 ॥ 

ਕੁਤਬ ਖਾਂਨ ਤਬ ਖੜਗ ਲੋ ਮਾਰ ਲਖੁ ਸੋਗ । 

ਲਖ ਗ੍ਰਿਹ ਗੁਰੁ ਕੇ ਗਯੋ ਕਾਲੋਂ ਮ੍ਰਿਤ ਤਹਿ ਸੋਗ ॥ 594 ॥ 

ਰ ਚੌਪਈ 

ਜਾਤੀ ਮਲ ਬਿਧੀ ਚੋਇ ਜੌਧਾ । ਕ੍ਰਤਬ ਖਾਂਨ ਕਾਲੋਂ ਖਾਂ ਕ੍ਰੋਧਾ । 

ਚਾਰੇ ਲਰੇ ਬੀਰ ਰਸ ਰਾਤੇ । ਕੌਕ ਬਕ ਅਸ ਮਾਸ ਅਘਾਤੇ । 595 ॥ 

ਬਿਧੀ ਚੈਦ ਦਿਸ ਐਸ ਫਿਰਾਵੈ । ਦੇਖ ਪ੍ਰਜਾਪਤਿ ਚਕ੍ਰ ਲਜਾਵੈ । 

ਸੈਨਾ ਅਧਿਕ ਮਲੋਛੀ ਮਾਰੀ । ਚਾਲੀ ਨਦੀ ਸ੍ਰੌਨ£ ਕੀ ਭਾਰੀ ॥ 596 ॥ 
ਦੋਹਰਾ 

ਹੈ ਗਜ ਉਸਟਰ ਮ੍ਰਿਤ ਜੌ ਨਦੀ ਕੰਠ ਸੌ ਜਾਨ । 

ਨੀਰ ਸਰਨ ਚਲ ਭਯੰਕਰਾ ਦਿਖ ਕਾਇਰ ਭੈਮਾਨ ।। 597।। 
ਚੌਪਈ ਰ 

ਸਰ ਬਾਰ ਸੋ ਭਯੋ ਸਿਵਾਰਾ । ਫੋਨ ਪਾਗ ਚਲ ਛਤ੍ਰ ਉਖਾਰਾ । 

ਅੰਗ੍ਰੀ ਮਸਤ ਮਾਰ ਭਜ ਜਾਨੋ । ਠਾਕੁ ਹੈ ਦਮ ਧੁਜਾ ਪ੍ਰਮਾਨੋ ॥ 598 ॥ 

ਭਵਰੀ ਚਕ੍ਰ ਸੋ ਸੋਭ ਅਪਾਰੀ । ਜਾਂਘ ਬੀਰ ਬਲਜੋਤ ਉਦਾਰੀ । 

ਮਲਕ ਬਿਧੀ ਮੁਖ ਮਾਰ ਅਲਾਈ । ਇਹ ਬਿਧ ਸਰਨਤ ਨਦੀ ਚਲਾਈ । 599 ॥ 
ਦੌਹਰਾ 

ਦੇਖ ਮਿਰਿਤ ਸਯਮ ਬੀਰ ਕੌ ਸਰੀ ਗੁਰੁ ਅਸ੍ਰ ਕੁਦਾਇ । 

ਕਾਲੇ ਖਾਂ ਕੀ ਓਰ ਤਬ ਆਏ ਤਤ ਛਿਨ ਧਾਇ 600॥ 
ਚੌਪਈ 

ਐੱਸ ਕੁਵੇਡ ਬਾਨ ਗੁਰੁ ਮਾਰਾ । ਕਾਲੇ ਖਾਂ ਹੈ ਸੁਰਗ ਸਿਧਾਰਾ । 

ਕਾਲੋਂ ਖਾਂ ਮਨ ਕੰਧ ਉਪਾਯੋ । ਖੋੱ'ਚ ਕਮਾਨ ਸੁ ਬਾਨ ਚਲਾਯੋਂ 601 ॥ 

ਲਾਗ ਭਾਲਾਂ ਗੁਰ ਘਾਵ ਨਾ ਕੀਨੋ । ਰੌਚਕ ਮਾਸ ਬਾਂਨ ਮੁਖ ਲੀਨੇ । 

ਜਫਰ ਤਿਲਕ ਮਾਨੋ ਗੁਰ ਧਾਰਾ । ਕਾਲੇ ਖਾਂ ਤਹਿ ਅਸ਼ਹ ਸਵਾਰਾ ।! 602 ॥ 


ਹੀ 


ਅ ਪੌਥੀ ਸੌਣ “£ ਪੌਥੀ ਖ੍ਰਨ $ਅ ਪੱਰੀ ਮਾਥ 


ਅਧਿਆਂਦਿ ਵਹਵਾਂ 805 
ਦਹਰਾ 

ਕਟਕ ਬੈਨ ਗੁਰੁ ਕੋ ਕਹੇ ਆਯੋ ਅਸ੍ਹ ਕੁਦਾਇ । 

ਤਮਕ ਤੇਗੁ ਗੁਰੁ ਕੇ ਹਨੀ ਸੀ ਗੁਰੁ ਢਾਲ ਰੁਕਾਇ ॥ 603 1 
ਚ੦੮! 

ਪੁਨ ਗੁਰੂ ਅਪਨੀ ਤੇਗ ਚਲਾਈ । ਮੁੰਡ ਰੁੰਡ ਹੈ ਚੀਰ ਪਰਾਈ । 

ਭਯੋ ਮ੍ਰਿਤ ਕਾਲੋਂ ਖਾਂ ਸੂਰਾ । ਕੁਤਬ ਖਾਨ ਅਯੋ ਪੁਨ ਪੂਰਾ ॥ 604 ॥ 

ਆਵਤ ਤਾਂਹਿ ਬਾਂਨ ਬਹੁ ਮਾਰੇ । ਸ੍ਰੀ ਗੁਰ ਕਾਟ ਪੰਥ ਮੈਂ ਡਾਰੋਂ । 

ਪੁਨ ਗੁਰੁ ਐਸਾ ਬਾਨ ਚਲਾਯੋ । ਤਾਂਕੋ ਅਸ੍ਹ ਸਮੰਤ ਗਿਰਾਯੋ ।! 605 ॥ 

ਦੋਹਰਾ 
ਤਾਂ ਕੌ ਦੇਖ ਪਦਾਤ ਗੁਰ ਅਪਨੋ ਅਸ ਤਜਾਇ । 


ਦੁ 


ਅਰਧ ਜਾਮ ਦਿਨ ਤਬ ਰਹਾ ਗਹੇ ਤੇਗ ਤਬ ਧਾਇ ॥ 606 ॥ 
ਦ ਪਈ 
ਕੁਤਬ ਖਾਂਨ ਰਿਸ ਖਗ/ ਪ੍ਰਹਾਰਾ । ਰੋਕ ਢਾਲ ਗੁਰੁ ਕੀਨਾ ਵਾਰਾਂ । 
ਭਾਰ ਮੂੰਡ ਇਮ ਕਾਟ ਗਿਰਾਯੋ । ਜਾਨ ਤਰੋਗ ਸੌਗ ਈ'ਟ ਗਿਰਾਯੌ । 607 ॥ 
ਪੁਨਾ ਬਾਨ ਹਨ ਸੈਨਾ ਮਾਰੀ । ਬਚਾਂ ਨ ਕੋਈ ਸਰ ਬਲਾਰੀ । 
ਪਾਂਚ ਸਾਤ ਮੂਜੀ ਭਜ ਬਾਚੇ । ਰਾਖੇ ਸੁਧ ਹੇਤ ਗੁਰ ਸਾਚੇ ॥ 608 ॥ 
ਦੋਹਰਾ 
ਸਤੁ ਪਾਂਚ ਹਜ਼ਾਰ ਹਨ ਸੈਨਾ ਹੈ ਗਜ ਘਾਇ । 
ਗੁਰ ਸੈਨਾ ਹਨ ਸਾਤ ਸੈ ਸੈਗਤ ਸਯਮ ਰਨ ਆਇ ॥ 6091 
ਚੌਪਈ 
ਸਨੋ ਸੈਤ ਜੇਤਕ ਰਨ ਆਏ । ਆਏ ਗੁਰੁ ਕੇ ਸਮੂਹ ਕਰਾਏ । 
ਭਏ ਮੁਕਤ ਭਵ ਸੋਸ ਮਿਟਾਯੋ । ਕੌਉ ਨ ਗਰਭ ਮਾਤ ਕੇ ਆਯੋ । 6101 
ਏ ਧਿਯਾਇ ਜੋ ਪੜੌ ਸੁਨਾਵੈ । ਦੁਖ ਦਰਿਦ ਤਿਹ ਨਿਕਟ ਨਾ ਆਵੈ । 
ਸਪਤ ਸਦਨ ਤਾਂਹਿ ਗਿਹ ਛਾਜੈ । ਕਾਮ ਆਦਿ ਲੈ ਦਿਖ ਤਹਿੰ ਲਾਜੈ ।॥ 611॥ 
ਦੋਹਰਾ ਰ 
ਸੰਮਤ ਸੌਰਾਂ ਸੇ ਭਏ ਅਰ ਇਕ ਨਵ ਹਾੜ । 
ਗਏ ਵਿਸ ਅਹਿ ਜਾਨ ਮਤ ਆਹਵ ਭਯੌ ਸੁ ਗਾੜ॥ 612॥ 
ਸਵੈਯਾ _ 
ਭੁਲ ਛਿਮਾਂ ਕਵਿ ਕੀ ਕਰੀਏ ਸਭ ਸਤ ਸੁਨੋ ਲਖ ਢੀਠ ਗਵਾਰਾ । 
ਔਰ ਅਜਾਨ ਨਿਦਾਨ ਨਹੀ” ਮਤ ਗਾਥ ਕਹੀ ਗੁਰੂ ਕੇ ਉਪਕਾਰਾ । 


&ਅ ਪੋਥੀ ਖੜਗ ਤਅ ਪੁੱਥੀ ਮਹਿ 


806 ਗੁਰ ਬਿਲਾਸ ਧਾਤਸ਼ਹੀ ੬ 


ਗਾਂਥ ਪ੍ਰਸਿਧ ਸੁਨੀ ਜਗ ਮੈ ਤੁਮਰੇ ਸਮ ਨਾਹਿ ਕੋਈ ਹਿਤ ਧਾਰਾ। 

ਜੌਰ ਦਢੋਉ ਕਰ ਮਾਂਗਤ ਹਉ ਏਹ ਦਾਨ ਕਰੋ ਮਮ ਸੋਸ ਨਿਵਾਰਾ ॥ 613 ॥ 
ਦੋਹਰਾ 

ਅਛਰ ਅਰ ਪ੍ਰਸੈਗ ਕੀ ਜਹਾਂ ਭੂਲ ਲਖ ਨੰਨ । 

ਸੋਧ ਬਨਾਵਓ ਧਾਰ ਹਿਤ ਸੈਤ ਛਿਮਾਪਨ ਐਨ ॥ 614॥ 

ਸੰਦਰ ਗਾਥ ਆਗੇ ਆਵੈ ਕਰਹਿ ਸਹਿਤ ਪਰਵਾਰ । 

ਗਮਨ ਸੁ ਕੀਰਤ ਪੁਰੀ ਮਹਿ ਪੁਨ ਬਾਬਾ ਸੁ ਸਿਧਾਰ ॥ 615 ॥ 

ਮਾਤ ਮਰਵਾਹੀ ਬਿਧੀ ਸਸਿਂ ਦੇਹ ਤਿਆਗ ਕੌ ਜਾਂਹਿ । 

ਹਰਿ ਰਾਇ ਕਉ ਤਿਲਕ ਦੋ ਪੁਨ ਸਰੀ ਗੁਰੂ ਜੌਤਿ ਸਮਾਂਹਿ ।616॥ 
ਦੋਹਰਾ 

ਤਿਲਕ ਦੇਹ ਹਰੀ ਰਾਇ ਕਉ ਅਪਨੀ ਜੌਤ ਪ੍ਰਕਾਸ । 

ਅਚਲ ਧਾਮ ਨਿਜ ਜਾਇ ਹਹਿ ਸ੍ਰੀ ਗਰ ਧਾਰ ਹੁਲਾਸ ॥ 617 ॥ 

ਇਤਿ ਸੀ ਗੁਰੁ ਬਿਲਾਸ ਪੈਦੇ ਖਾਂ ਸੈਨਾ ਜ਼ੁਤ ਮ੍ਰਿਤ ਬਰਨੰਨ ਨਾਮ ਬੀਸਮੇ 

ਧਿਆਇ ॥ 20 ॥ ਵਾਹਿਗੁਰੂ ।। ਰ ਰ 


ਪਅ ਪੋਥੀ ਚੰਦ 


ਅਧਿਆਇ ਇੱਕੀਵਾਂ 


ਸਵੇਯਾ 
_ ਬੈਢਤ ਹਉ ਗੁਰ ਨਾਨਕ ਕੌ ਅਵਨੀ ਜਿਹ ਕੀਰਤਿ ਰਾਜ ਰਹੀ ਹੈ । 
` ਜਿਹ ਨਾਮ ਲੀਏ ਅਘ ਬਿੰਦ ਟਰਹਿੰ ਤਰਨੀ ਸਤਿਨਾਮ ਕੀ ਭਾਰ ਬਹੀ ਹੈ । 
ਪੰਥ ਪ੍ਰਕਾਸ਼ਹਿ ਸੁ ਨਾਸ ਮਲੇਛਨ ਕੀਰਤਿ ਪ੍ਰੰਜਨ ਜਾਤ ਸਹੀ ਹੈ । 
ਨਮੋ ਸਦਾ ਵਿਘਨ ਹਰੀਏ ਕਰੀਏ ਰਿਦ ਵਾਸ ਹੁਲਾਸ ਮਹੀ ਹੈ । 1 ॥ 
ਚੌੜ ਪ੍ਰਚੰਡ ਅਖੰਡ ਬਡੇ ਭੁਜ ਦੌਡ ਅਦੌਡ ਜਿਤੇ ਰਨ ਮਾਂਹੀ । 
ਸੰਭ ਨਿਸਰੰਭ ਸੇ ਜੀਤ ਨਿਸਾਚਰ ਭਾਰ ਨਿਵਾਰ ਧਰਾ ਸੁਖ ਪਾਂਹੀ । 
ਇਸ਼ਟ ਸਦਾ ਮਮ ਰਛ ਕਰੋਂ ਜਸ ਭਾਖਤ ਪੂਰਨ ਖੇਦ ਨਸਾਂਹੀ । 
ਨਮੰ ਸਦਾ ਪੱਦ ਪੰਕਜ ਕੌ ਮਮ ਦੇਹੁ ਸੁਮਤਿ ਕੁਮਤਿ ਮਿਟਾਂਹੀ । 2 ॥ 
ਦੋਹਰਾ 
ਅੰਬੁਜ ਪਦਾ ਸਭ ਸੋਤ ਕੇ ਬੋਦਉ ਨਿਜ ਧਰ ਸੀਸ । 
ਬਿਨੈ ਸੁਨਤ ਕਵਿ ਦਾਸ਼ ਕੀ ਰਛਾ ਕਰਹਿ ਜਗਦੀਸ ।। 3 ।। 
ਅਖਰ ਦਾਤਾ ਗੁਰੂ ਕੌ ਪਦ ਪੰਕਜ ਰਿਦ ਧਾਰ । 
ਹਰ ਗੋਵਿੰਦ ਗੁਰਦੇਵ ਕਾ ਬਰਨਓ ਜਸ ਸੁਖਕਾਰ ।। 4 ॥ 
ਰ ਭਗਤ ਸਿਘੋਵਾਚ ।। ਚੌਪਈ ॥ 
ਹੋ ਗੁਰ ਤੁਮਰੇ ਮੁਖ ਰਵਿਕੌਦਾ । ਕਿਰਨਾ ਬਚ ਮਮ ਦੇਤ ਆਨੰਦਾ । 
ਕਥਾ ਅਮੀ ਸਮ ਮੋਹਿ ਅਘਾਵੈ । ਮੌਰੇ ਹਿਯੋਂ ਅਧਿਕ? ਬਿਗਸਾਵੈ ।। 5 ॥ 
ਤਾਂਤੇ ਮੁਕਉ ਦਾਸ ਪਛਾਨੋ । ਹੇ ਗੁਰ ਆਗਲ ਚਰਿਤ ਬਖਾਨੌ । ਰ 
ਜੁਧ ਪਾਛ ਗੁਰ ਕੈਂਸ ਕਰਾਵਹਿਂ । ਕੀਰਤਪੁਰ ਕਿਹ ਭਾਂਤ ਸਿਧਾਵਹਿਂ ॥ 6 ॥ 
ਮਨੀ ਸਿੰਘੋਵਾਚ ॥ ਦੌਹਰਾ ॥ 
ਭਗਤ ਸਿੰਘ ਤੋਂ ਸਮ ਨਹੀ” ਭਵ ਮੌਕ ਉੱ ਦਿ੍‌ਸ਼ਟਾਇ । 
ਪ੍ਰੌਮ ਪ੍ਰੀਤਿ ਗੁਰ ਜਸ ਬਿਖੈ ਮਨ ਮਹਿ ਅਰ ਨ ਭਾਇ । 7॥ 


&ਮ ਪੌਥੀ ਚਰਨਕਮਲ _“£ਦ ਪੋਥੀ ਬਹੁਤ 


808 ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਏ ਸਿਧਾਂਤ ਕਥ ਜਾਨ ਰਸਾਲਾ । ਪਾਠਨ' ਸੁਨਤ ਮਿਟ ਹੈ ਅਘ ਜਾਲਾ । 
ਆਹਵ ਕਰ ਜਬ ਭਲੋਂ ਉਜਾਰਾ । ਲੋਪ ਸੂਰ ਨਿਸ ਨਖਤ੍੍‌ ਉਜਾਰਾ । 8 ॥ 
ਜੇ ਕਾਇਰ ਥੇ ਭਾਜ ਬਚਾਏ । ਸ਼ਾਹ ਓਰ ਚਿੰਤਾਂਤਰ ਧਾਏ । 
ਸੀ ਗੁਰ ਘਨੀ ਮਸਾਲ ਜਗਾਇ । ਬਿਧੀਏ ਆਦਿਕ ਸੰਗਿ ਲਵਾਇ ॥ 9 । 
ਦਹਰਾ 
ਪੈਦੇ ਆਦਿਕ ਸੂਰ ਜੇ ਜੋ” ਜੂਝੇ ਰਨ ਮਾਂਹਿ । 
ਕਿਪਾ ਦਿਸਟ ਸਭ ਓਰ ਦਿਖ ਕੀਏ ਮੁਕਤ ਸੁਖ ਪਾਂਹਿ ॥ 10॥ 
ਸੀ ਗੁਰ ਸਭ ਸਿਉ ਸਮ ਦ੍ਿਸ਼ਟਿ ਅਰੀ ਮੀਤ ਨਹਿ ਕੋਇ । 
ਅਮੀ ਮਿਹਰ ਸਸ ਲਖੁਜੀ ਤਾਂਕੋ ਦਾਹਿਤ ਜੋਇ ।। 11 ।। 


ਰਸਾਵਲ ਛਦ 
ਚਿਤਾ ਉਚ ਕੀਨੀ । ਮਹਾਂ ਪ੍ਰੰਮ ਭੀਨੀ । 
ਸਭ ਮੁਕਤਿ ਕੀਨੇ । ਸ੍ਰੀ ਗੁਰ ਪ੍ਰਬੀਨੇ ॥ 12 ।! 
ਦੋਹਰਾ 
ਇਹ ਬਿਧਿ ਬੀਤੀ ਨਿਸ ਜਬੈ ਦੋਇ ਜਾਮ ਨਿਰਧਾਰ । 
ਕਰਖ ਹੀਆ ਗੁਰ ਕੌ ਲੀਆ ਸੁਨੋ ਸੋਤ ਤਿਹ ਵਾਰ ।। 13 ॥ 
ਚੌਪਈ 
ਬੁਢਣ ਸ਼ਾਹ ਗੁਰੂ ਗੁਨ ਗਾਵੈ । ਕਰਤ! ਯਾਦ ਗੁਰ ਅਰ ਨ ਭਾਵੇ । 
ਰਹੇ ਜਾਮ ਗ੍ਰਿਹ ਪ੍ਰਾਨ ਮਝਾਰਾ । ਹੋ ਪ੍ਰਭ ਕੀਜੈ ਨਾਹਿ ਅਵਾਰਾ ॥ 14 ॥ 
ਤੁਮ ਗੁਰ ਨਾਨਕ ਦਰਸ਼ਨ ਦੀਜੈ । ਛਟਮ” ਰ੍ਰਪ ਇਛ ਪੂਰਨ ਕੀਜੋ । 
ਬਿਨਾ ਦਰਸ ਮਮ ਤਿਆਗੋ ਪ੍ਰਾਨ । ਸੀ ਗੁਰ ਅੰਤਰਜਾਮੀ ਜਾਨ ॥ 15 ।। 
ਰ ਦੋਹਰਾ 
ਜਾਨ ਲਗੇ ਗੁਰ ਸਵਾਰ ਹੋਇ ਬਿਧੀਏ ਕਹਾ ਉਚਾਰ ! 
ਕੀਰਤ ਪੁਰ ਪਿਆਨਾ ਕਰੋ ਤੁਮ ਨਿਜ ਧਾਂਮ ਪਧਾਰ ॥ 16 । 
ਤੌਹਿ ਉਡੀਕਤ ਗੈਗ ਸਰ ਹਮ ਤਹਿ ਦਰਸਨ ਠਾਂਨ । 
ਕਰ ਆਇਸ ਏਹ ਭਾਂਤ ਕੀ ਚਾਲੇ? ਕ੍ਪਾ ਨਿਧਾਨ । 17॥ 
ਰ ਚੌਪਈ 
ਬਿਧੀ ਚੌਦ ਗੁਰ ਮਹਲੀ ਜਾਇ । ਰਥ ਬਹਲਾਂ ਬਹੁ ਲਾਦ ਚਲਾਇ । 
ਖਾਸੇ ਐਂ ਸੁਖਪਾਲ ਅਨੰਤਾ । ਜਰਤਕਾਰ ਨਗ ਕੀਨ ਧਿਅੰਤਾ । 18 ॥ 


£%॥ ਪੋਥੀ ਪਠਤ “ਅ ਪੋਥੀ ਜਿਤੋਂ ਜੋ “ਅ ਪੋਥੀ ਕਤਹਿ “ਦ ਪੋਥੀ ਖਸਟਮ “% ਪੌਥੀ ਗਮਲੇਂ 


ਅਧਿਆਇ ਇੱਕੀਵਾਂ 809 


ਬਿਧੀਏ ਸਭ ਕਉ ਦਈ ਸੁਨਾਇ । ਗੁਰ ਆਇਸ ਨਹਿ ਦੇਰ ਕਰਾਂਇ । 

ਸਨਤ ਸਭੇ ਤਿਆਰ ਤਦਾਏ । ਧਾਰ ਭੇਟ ਥੰਮ ਜੀ ਦਰਸਾਏ ।। 19 ॥ 
ਦੋਹਰਾ 

ਦੇਉ ਮਾਤ ਖਾਸੋ ਚੜੀ ਖੋਮ ਕੌਰ ਰਥ ਰਾਜ । 

ਸਾਥ ਗੁਰੂ ਜੀ ਸੋਭ ਧਰ ਨਿਰਖਤ ਰਤਿ ਪਤਿ ਲਾਜ ॥ 20॥ 
ਚੌਪਈ 

ਬਾਬੋ ਰਥ ਚੜ ਆਨੰਦ ਧਰਾਯੋ । ਹਰੀ ਰਾਇ ਕੇ ਸਾਥ ਬਹਾਯੋ । ॥ 

ਸੂਰ ਅਣੀ ਅਰੁ ਤੇਗ ਹੈ ਰਾਜੇ । ਜਾਂਹਿ ਨ੍ਰਿਖ ਨਿਸਪਤਿ ਮਤਿ ਲਾਜੋਂ ॥ 21 ॥ 

ਬਿਧੀ ਚੰਦ ਕੀ ਨਾਰ ਤਦਾਏ । ਚੜੀ ਬਹਲ ਪਰ ਆਇਸ ਪਾਏ । 

ਪਤਿਬਰਤਾ ਪਤੀ ਧਰ ਹੇਤ । ਸਸੀ' ਲਾਲ ਜੁਤ ਹਰਖ ਨਿਕੇਤ੍ਰ ॥ 22 ।। 
ਦੁਹਰਾ 

ਚੜੇ ਪਿਤਾ ਸੈਗ ਸੋ ਚੜਾ ਔਰ ਦਾਸ ਬਹੁ ਜਾਂਨ । 

ਬਾਬਕ ਤੀਅ ਸਭ ਬਹਲ ਚੜ ਚਲੋਂ ਦੇਰ ਨਾ ਠਾਂਨ । 23 ॥ 

ਜਾਤੀ ਮਲ ਆਦਿਕ ਚਲੋਂ ਸੀ ਗੁਰ ਦਰਸ਼ਨ ਪਾਇ । 

ਸਨੇ ਸਨੇ ਸਰਮ ਖੋਇਓ ਬਡ ਆਨੰਦ ਮਨ ਪਾਇ ॥ 24 ॥ 

ਕਛੂ ਦਬ ਨਹਿੰ ਸੰਗ ਲੀਓ ਸ੍ਰੀ ਗੁਰੁ ਓਰ ਸੁਧਾਰ । 

ਧੀਰ ਮਲ ਰਹਿ ਸਦਨ ਮੈ ਧਨ ਹਿਤ ਰਖਯਾ ਭਾਰ ॥ 25 ॥ 

ਧੀਰ ਮਲ ਬਹੁ ਬਿਨਤਿ ਕਰਿ ਨਿਜ ਮਾਤਾ ਕਉ ਰਾਖ । 

ਤਰਿੰ ਢਿਗ ਅਨੌਤੀ ਰਹਿਤ ਭਈ ਧਾਰ ਪੁਤ ਅਭਿਲਾਖ ॥ 26 ।1 
ਚੌਪਈ 

ਸ ਗੁਰ ਗ੍ਰੰਥ ਧੀਰ ਮਲ ਰਾਖਾ । ਮਾਂਗ ਬਿਧੀ ਸਸਿ ਧਰ ਅਭਿਲਾਖਾ । 

ਤਿਨੈ ਨਾ ਦੀਓ ਦੀਓ ਉਤਾਰਾ । ਬਿਧੀਚੇਦ ਜੌ ਬਿਯੋਤ ਸਵਾਰਾ ।। 27 ॥ 

ਰਹਾ ਮਾਂਝ ਨਹ ਪੁਰਰਨ ਹੋਯੋ । ਭਗਤ ਸਿੰਘ ਗੁਰ ਕਾ ਬਚ ਜੌਯੇ । 

ਬਿਲਾਵਲ ਰਾਗ ਭੌਗ ਤਹਿ ਜਾਨੋ । ਭਗਤ ਸਿੰਘ ਏ ਸਬਦ ਪ੍ਰਮਾਨੋ ।। 28 ॥ 
ਦੌਹਰਾ 

ਭੁਪ ਸੁਤਾ ਕੇ ਕਾਂਰਨੇ ਭਯੋ [ਭੇਖ]” ਇਕ ਜਾਨ । 

ਦਯਾ ਸਿੰਘ ਇਹ ਪਰ ਰਹਾਂ ਤਾਂਹਿ ਭੌਗ ਪਹਿਚਾਨ ।। 29 ।। 
ਚੌਪਈ 

ਲੀਏ ਸੈਚੀਆਂ ਕੀਨੋ ਪਯਾਨਾ ! ਸਾਥ ਪਰਵਾਰ” ਦੇਖ ਧਰ ਨਾਨਾਂ । 

ਜਾਇ ਗੰਗ.ਸਰ ਦਸਨ ਕੀਓ । ਗੁਰ ਦਰਸ਼ਨ ਕਰ ਆਨੰਦ ਲੀਓ ॥ 30 ॥ 


£ਮ ਪੋਥੀ ਚੰਦ “ਅ ਪੌਥੀ ਵਿਚੋ" “ਦ ਪੱਥੀ ਕ੍ਰਟਝ 


810 ਗ੍ਰਰ ਬਿਲਾਸ ਪਾਤਸ਼ਾਹੀ ੬ 


ਸ੍ਰੀ ਗੁਰ ਸਭ ਕੀ ਕਰੀ ਸੋਭਾਰ । ਬਿਧੀ ਚੋਦੈ ਅਸ ਬੈਨ ਉਚਾਂਰ । 

ਧੀਰ ਮਲ ਪ੍ਰਭ ਸਦਨ ਰਹਾਯੋ । ਨਿਜ ਮਾਤਾ ਸਿਉ” ਨਹਿ ਸੋ ਆਯੋ ॥ 31 ॥ 
ਦੌਹਰਾ ਰ 

ਅਰ ਸਕਲ ਆਏ ਪ੍ਰਭੂ ਸੀ ਪ੍ਰਭ' ਸੁਨ ਮੁਸਕਾਇ । 

ਬਿਧੀ ਚੋਦ ਅਵਤਾਰ ਲਖ ਪ੍ਰਿਥੀਆ ਕਪਟ ਮਹਾਇ ॥। 32 ।। 
ਚੌਪਈ 

ਤਬ ਲੰ ਰਹੀ ਜਾਮ ਨਿਸ ਜਾਨੋ । ਤੁਰਤ ਦਯਾ ਨਿਧ ਪਿਆਨਾ ਠਾਂਨੋ । 

ਬਲੀ ਮਸਾਲ ਸਸੀ ਪ੍ਰਕਾਸ਼ਾ । ਚਲਤ ਪੰਥ ਸਭ ਧਾਰ ਹੁਲਾਸਾ ।। 33 ॥ 

ਚਲੈ ਯਾਨ ਸਭ ਪੌਨ” ਸਮਾਨਾ । ਸੀ ਗੁਰ ਸੰਗ ਧਾਰ ਸੁਖ ਨਾਨਾਂ । 

ਗਈ ਨਿਸਾ ਰਵਿ ਆਇ ਪ੍ਰਕਾਸ਼ਾ । ਪਸ਼ ਪੰਖੀ ਮਨ ਧਾਂਰ ਹੁਲਾਸਾ । 34 ॥ 
ਦੌਹਰਾ 

ਸਕਲ ਸੰਨ ਪ੍ਰਵਾਰ ਕੌ ਲੀਨਾ ਸੰਗ ਸੁਧਾਰ । 

ਬਿਧੀਏ ਆਦਿਕ ਸਾਥ ਲੌ ਆਗੇ ਚਲੈ ਮੁਰਾਰ ॥ 35 ॥ 

ਏਕ ਜਾਮ ਦਿਨ ਜਬ ਅਯੋਂ [ਬੰਗੇ]“ ਗਰਾਂਮ ਨੀਯਰਾਇ । 

ਛੱਡ ਪੰਥ ਚਲ ਦਾਹਨੇ ਸੁੰਦਰ ਕੂਪ ਲਖਾਇ ॥ 36 ॥ 

ਛਾਯਾ ਬਡ ਤਹਿੰ ਸੋਭਤੀ ਤਹਿੰ ਜਲ ਪਾਂਨ ਸੁ ਕੀਨ । 

ਦੇਖ ਪਰਵਾਰ ਨਾ ਪਾਛ ਲਖ ਬਾਜੈ ਅਗਰ ਸੁਨੀਨ ॥ 37 ॥ 

ਬੰਗੇ ਨਾਂਘ ਅਨੰਦ ਸੇ ਸਵਾ ਜਾਂਮ ਦਿਨ ਆਇ। ` 

ਬਾਬਾ ਆਵਤ ਅਨੰਦ ਸਿਉ ਬਾਬਕ ਸਬਦ ਅਲਾਇ ॥ 38 । 
ਚੌਪਈ 

ਬਜਤ ਨਿਸ਼ਾਨ ਗੁਰੂ ਸੁਨ ਪਾਏ । ਬਿਧੀਣੋ ਪ੍ਰਤਿ ਅਸ ਬੈਨ ਅਲਾਏ । 

ਏਂ ਪਹਿਲਾ ਮੋਰਾ ਅਸਥਾਨ । ਕਰੈ ਦਰਸ ਜੌਂ ਧਰ ਸੁਖਮਾਨ । 39॥ 

ਇਤਨੇ ਮੈ ਦੁਇ ਜਾਤਕ ਆਏ । ਚਾਰਤ ਧੇਨ ਦਰਸ ਗੁਰ ਪਾਏ। 

ਸ੍ਰੀ ਗੁਰ ਕਹਾ ਬਾਲਕ ਸੁਨ ਲੀਜੋ । ਰਚ ਸਥਾਨ ਇਹ ਠਾਂ ਸੇਖ ਕੀਜੈ । 40 । 
ਦੋਹਰਾ 

ਐਸੇ ਕਹਿ ਪਿਆਨਾ ਕੀਓਂ ਬਾਲ ਦਰਸ ਗੁਰ ਪਾਇ । 

ਪਰੀ ਸੂਝ ਸੁਖ ਪਾਇਓ ਤਹਿੰ ਠਾਂ ਠੌਰ ਬਨਾਇ । 41 ॥ 
ਚੌਪਈ 

ਆਗੇ ਲਾਗੋ ਦੇਖ ਦੀਵਾਨ । ਹਰਖੇ ਸਾਹਿਬ ਕਿ੍‌ਪਾ? ਨਿਧਾਨ । 

ਦਯਾਸਿੰਧ ਕਾ ਰੂਪ ਦਿਖਾਏ । ਸਭ ਜਨ ਉਠੇ ਹਰਖ ਮਨ ਪਾਏ ॥ 42 ॥ 


“ਅ ਪੋਥੀ ਗੂਰ ਐ ਪੌਥੀ ਮਾਰੁਤਿ 3ਅ ਪੌਥੀ ਕ੍ੁਟੈਬ “£ ਪੋਥੀ ਵਿਚੋਂ" ੯ ਪੌਥੀ ਮਯ! 


ਅਧਿਆਇ ਇੱਕੀਵਾਂ 811 


ਚੌਪਈ 
ਬੈਠੇ ਪ੍ਰਭੂ ਪਾਦ ਪਤ ਕੇਜਾ । ਸ੍ਰਮਤ ਪੰਥ ਸਗਲਾ ਤਬ ਭੌਜਾ । 
ਚਾਰ ਘਰੀ ਤਹਿ ਠਾਂ ਹੁਇ ਰਾਗਾ । ਕੀਨ ਦਰਸ ਜਾਕੇ ਬਡ ਭਾਗਾ ।। 43 ।। 
ਬਾਬਕ ਕੌਗ ਸ਼ਬਦ ਕਾ ਪਾਯੋ । ਕ੍ਰਿਪਾ ਸਿੰਧ ਤਬ ਮੌਲਾਂ ਝੁਕਾਯੋ। 
ਤਹਿ ਤੇ ਤਤ ਛਿਨ ਪਿਆਨ ਕਰਾਏ । ਨਿਜ ਨਿਜ ਯਾਨ ਸਭੇ ਚੜ ਧਾਏ ॥ 441। 
ਦਹਰਾ 
ਨਾਂਘ ਕੌਹ ਪਿਖ ਦੂਣ ਕੌ ਸ੍ਰੀ ਗੁਰ ਭਏ ਅਨੰਦ । 
ਚਲਤ ਸਤਦਵ ਹਰਖ ਸੌ ਮਨਹੁ ਕਟਤ ਭਵ ਫੋਧ ॥ 45 ॥ 
ਚੌਪਈ 
ਨਾਂਘ ਸਤੁਦਵ ਉਤਰੇ ਪਾਰਾ । ਆਫ ਟਿੱਬਾ ਅਗ੍ਰ ਨਿਹਾਰਾ । 
ਕਰੀ ਬੈਦਨਾ ਤਹਾ ਮੁਰਾਰੀ । ਬਿਧੀ ਚੈਦ ਦਿਖ ਬਿਸਮੰ" ਧਾਰੀ । 46 ॥ 
ਹੇ ਪ੍ਰਭ ਇਹੁ ਠਾਂ ਔਰ ਨਾ ਕਈ । ਬੰਦਨ ਕਰੀ ਕਵਨਾ! ਕੌ ਜੋਈ । 
ਮੌਕੋ ਕਹੋ ਕਾਹਿ ਕੋ ਥਾਨਾ । ਪ੍ਰਭ ਮੁਸਕਾਏ ਬੰਨ ਬਖਾਨਾ । 47 ॥ 
ਦਹਰਾ ਰ 
ਬਿਧੀ ਚੋਦ ਏ ਠੌਰ ਸਮ ਨਾਂਹਿ ਜਗਤ ਕੌਉ ਜਾਨ । 
ਦਸਮ ਰੂਪ ਧਰ ਚਰਿਤ ਹਮ ਇਹ ਠਾਂ ਕਰਹਿ ਮਹਾਨ ॥ 48 ॥ 
ਚੌਪਈ 
ਜਾਂਨ ਸਨਾਤਨ ਏ ਅਸਥਾਨਾ । ਦਾਸਰਥੀ ਇਹੁ ਠਾਂ ਤਪ ਠਾਨਾਂ । 
ਬਿਧੀ ਚੈਦ ਸੁਨ ਮੌਲ” ਝੁਕਾਯੋ । ਸੀ ਗੁਰ ਅਗਰ ਪਿਆਨ ਕਰਾਯੋਂ ॥ 49 । 
ਕੌਤਕ ਭਯੋ ਅਗਰ ਤਹ ਭਾਰੀ । ਸੁਨੋ ਸੈਤ ਗਥ ਗੁਰ੍ਹ ਅਪਾਰੀ । 
ਲਘ ਸੈਕਾ ਹਿਤ ਪ੍ਰਭ ਉਤਰਾਏ । ਬਿਧੀ ਚਦ ਹੈ ਨੀਰ ਪਿਆਏ ॥ 50 ॥ 
ਕਿਥੋ” ਨੀਰ ਵਿਖ ਕੀਨਾ ਪਾਨਾ । ਅਚਵਤ ਹਰਤ ਲਏ ਤਿਹ ਪ੍ਰਾਨਾ । 
ਹੈ ਦਰਿਆਈ ਚਾਲ ਬਿਅੰਤਾ । ਨਰ ਅਨਹਰ ਧਰ ਬਿਸਮ ਅਨੌਤਾ ॥ 5] ॥ 
ਦਹਰਾ 
ਦੌਇ ਘਰੀ ਦਿਨ ਤਬ ਰਹਾ-ਯਹਾ ਜਾਨ ਪਰਮਾਨ । 
ਔਰ ਅਸ ਚੜ ਗੁਰੂ ਜੀ ਤਤ ਛਿਨ ਕੀਨ ਪਯਾਨ ॥ 22 ।। 
ਚੌਪਈ 
ਬਰਨਤ ਮਗ“ ਇਤਹਾਸ ਥਿਅੰਤਾਂ । ਜਿਹ ਪਿਖ ਮਨ ਪੁਨ ਲਜਤ ਅਨੌਤਾਂ । 
ਕੀਰਤਪੁਰ ਪ੍ਰ ਮਨਹੁ ਸੁਰੇਸਾ _ਕਥਤ ਐਸ ਗੁਰ ਕੀਯ£ ਪ੍ਰਵੇਸਾ ॥ 53 ॥ 


ਣਾ ਗਲਤ ਲੱ ਆ ਅਕਲ 
£ਅ ਪੌਥੀ ਮਾਥ “ਅ ਪੋਥੀ ਨਿਮਹਿ “ਅ ਤੋਂ ਏ ਪੌਥੀ ਸਾਧ “ ਪੰਥੀ ਪੰਥ %ਅ ਪੌਥੀ ਕੀਨ 


812 ਗੁਰ ਬਿਲ'ਸ ਪਾਤਸ਼/ਹੀ ੬ 


ਬੁਢਨ ਸ਼ਾਹ ਕੇ ਨਿਕਟ ਪਧਾਰੇ । ਦਯਾਸਿੰਧ ਨਹਿ ਲਾਇ ਅਵਾਰੇ । 
ਆਗੇ ਦੇਖ ਰੂਪ ਤਿੰਹ ਕੈਸਾ । ਮਾਨਹੁ ਬਾਲ ਝੰਡ ਧਰ ਜੈਸਾ । 54 ॥ 
ਦੌਹਰਾ 
ਸਮਾਧ ਲਾਇ ਤਬ ਧਿਆਨ ਗੁਰ ਧਰਤ ਤਾਂਹਿ ਤਬ ਆਂਨ । 
ਤਬ ਗੁਰ ਲਖ ਬੁਢਨ ਅਯੋ ਮਨ ਜਹਿੰ ਅਧਿਕ ਸੁਮਾਨ ॥ 55 । 
ਚੌਪਈ 
ਕੌਮਲ ਸੁਨਤ ਗੁਰੂ ਕੇ ਬੈਨਾ । ਬੁਢਣ ਸ਼ਾਹਿ ਪਾਇ ਮਨ ਚੈਨਾ । 
ਗਦ ਗਦ ਹ੍ਰੈ ਨਿਜ ਨੈਨ ਉਘਾਰੇ । ਪਰਾ ਚਰਨ ਅਸ ਬੈਨ ਉਚਾਰੇ ॥ 56 ॥ 
ਨੇਤਿ ਨੇਤਿ ਤੁਮਕੋ ਕਹਿ ਬੇਦਾ । ਅਜ ਅਬਨਾਸ਼ੀ ਰੂਪ ਅਭੇਦਾ । 
ਤੁਮਰੇ ਨਾਮ ਨ ਗਨਤੀ ਆਵੈ । ਕਥਿਤ ਸੇਖਾਂ ਅਸ ਬੇਦ ਅਲਾਵੈ । 57 ॥ 
ਜਬ ਜਬ ਹੋਇ ਬਡੋਂ ਛਿਤ ਭਾਰੂ । ਤਬ ਤਬ ਤੁਮ ਧਰ ਹੋ ਅਵਤਾਰੂ । 
ਨਰਹਰਿ ਬਾਵਨ ਰ੍ਰਪ ਤੁਮਾਰਾ । ਮਛ ਅਵਤਾਰ ਸੋਘਾਸੁਰ ਮਾਰਾ । 58 ।। 
ਦੋਹਰਾ 
ਗੁਰ ਨਾਨਕ ਬਪੁ ਤੁਮ ਕੀਯੋ ਅੰਗਦ ਅਮਰ ਨਿਧਾਨ । 
ਰਾਮ ਦਾਸ ਅਰਜਨ ਤ੍ ਹੀ ਛਟਮਾ ਰੂਪ ਬਲਵਾਨ ॥ 59 ॥ 
ਚੌਪਈ 
ਤੁਮ ਗੁਰ ਨਾਨਕ ਬਚਨ ਉਚਾਰੇ । ਛਟਮ” ਰੂਪ ਕਰ ਮੌਹ ਦੀਦਾਰੇ । 
ਪ੍ਰਾਨ ਅੰਤ ਜਾਵਉ ਗਰ ਧਾਮ । ਸੌ ਪ੍ਰਭ ਭਏ ਪੂਰ ਮਮ ਕਾਮ ॥ 60 ॥ 
ਸੌ ਮਮ ਨੌਨਨ ਆਜ ਨਿਹਾਰਾ । ਆਯੁਧ ਧਰੇ ਸੁ ਰੂਪ ਮੁਰਾਰਾ । 
ਸ੍ਰੋਤ ਛੀਟ ਸਾਖ ਤਨ ਸੋਹੈ । ਬਾਲ ਮਨੀ ਜਨ ਅਤਿ ਮਨ ਮੌਹੈ । 61 ।॥ 
ਅਸ ਕਹਿ ਪਦ ਪੰਕਜ! ਲਪਟਾਯੋ । ਦਯਾਸਿੰਧ ਗਹਿ ਕੌਠ ਲਗਾਯੋ । 
ਭਈ ਸੂਝ ਸ੍ਰਮ ਸਕਲ ਬਿਹਾਏ । ਤੀਨ ਕਾਲ ਕੰਤਕ ਦ੍ਰਿਸਟਾਏ ॥ 62 ॥ 
ਦੋਹਰਾ 
ਬਾਬਾ ਜੀ ਤਬ ਲੌ ਆਇ ਬੌਠ ਬਦਨ ਧਾਰ । 
ਬੁਢਣ ਤਬ ਕਰ ਬੋਦਨਾ ਮਨ ਮਹਿ ਹਰਖ ਅਪਾਰ ।। 63 ॥ 
ਦਯਾ ਸੌਜੁਤ ਸ੍ਰੀ ਗੁਰੂ ਕਹਾ ਤਮਰੇ ਨਿਕਟ ਰਹਾਇ । 
ਬਾਬਾ ਜੀ ਹਮ ਜਾਤ ਹਹਿਂ ਅਸ ਕਹ ਉਠੇ ਤਦਾਇ ।! 64 ॥ 
ਚੌਪਈ, 
ਜਾਤੀ ਮਲਕ ਸੁ ਸਾਥ ਲਵਾਈ । ਉਤਰ ਕੋਹ ਤੇ ਗ੍ਰਿਹ ਮਹਿ ਆਈ । 
ਤਹਿ ਠਾਂ ਆਯੁਧ ਬਸਨ ਉਤਾਰੇ । ਕੀਨ ਇਸਨਾਨ ਨਾਂ ਲਾਇ ਅਵਾਰੇ ॥ 65 ॥ 


£ਅ ਪੌਥੀ ਸੌਸ _£ਅ ਪੋਥੀ ਖਸਟਮ _5ਅ ਪੌਥ) ਚ ਰਨਕਮਲ 


ਅਧਿਆ ਇ ਇੱਕੀਵਾਂ . 813, 


ਘਰੀ ਚਾਰ ਨਿਸ ਜਬੈ ਬਿਤਾਈ । ਕਰ ਭੌਜਨ ਦ੍ਰਿਗ ਨਿੰਦਾ ਪਾਈ । 
_ ਬਾਬਾ ਬਿਧੀਆ ਤਹਾਂ ਰਹਾਇ । ਬਰਢਨ ਸ਼ਾਹਿ ਨਿਕਟ ਸ੍ਰਖ ਪਾਏ ।। 66 ॥ 


'ਦੌਹਰਾਂ 
ਬਹ ਚਰਚਾ ਕਰ ਆਨੰਦ ਸਿਉ ਭਰਤ ਭਵਿਖ ਜੁ ਹੋਇ । 
ਬਿਧੀ ਚੋਦ ਬਿਨਤੀ ਕਰੀ ਅਤਿ ਅਧੀਨ ਮਨ ਹੋਇ ॥ 67 ॥ 
ਚੌਪਈ 
ਬਢਣ ਸ਼ਾਹਿ ਬਿਨੌ ਸੁਨ ਲੀਜੈ । ਤਮ ਗੁਰ ਨਾਨਕ ਦਰਸ਼ਨ ਕੀਜੈ । 
ਵਰਖ ਪਾਂਚ ਸੈ ਉਮਰ ਤੁਮਾਰੀ । ਰਹ ਬਾਲ ਤਨ ਤਪ ਬਲਿਕਾਰੀ ॥ 68 ।। 
ਤੀਨ ਕਾਲ ਹੁਇ ਗਾਥਾ ਜੌਈ । ਤੁਮ ਤੇ ਛਪੀ ਜਾਨ ਨਹਿ ਕੋਈ । 
ਇਹ ਤੇ ਪਾਂਚ ਕੌਸ ਥੇ ਆਯੋ । ਆਛੋ ਟਿਬਾ ਗੁਰੂ ਦਿਖਾਯ ।॥ 62 ।। 
ਕਰ ਬਦਨ ਸੀ ਮੁਖਹੁ ਬਖਾਨਾਂ । ਦਾਸਰਥੀ ਏਹੁ ਥਾਨ ਮਹਾਨਾ । 
ਪੁਨ ਕਹਿ ਦਸਮ ਰੂਪ ਜਬ ਧਾਰਉ' । ਏਹੁ ਠਾਂ ਅਨਗਨ ਚਰਿਤ ਵਿਥਾਰਉ£ ॥70॥ 
ਸਨੋ ਸ਼ਾਹ ਮੌਰੇ ਭ੍ਰਮ ਪਾਯੋ । ਕੌਨ ਸਮੇ ਤਪ ਰਾਮ ਕਰਾਯੋ । 
ਦਸਮ ਰੂਪ ਜਬ ਸ੍ਰੀ ਗੁਰੂ ਧਰ 3“। ਕੌਤਕ ਕੌਨ ਕੌਨ ਜਗ ਕਰ ਹੈ” ।। 71 ॥ 
__. ਦੋਹਰਾ 
ਦਾਸ ਜਾਂਨ ਸਭ ਹੀ ਕਹੋ ਗੋਪ$ ਰਖੋ ਜਿਮ ਸ਼ਾਹ । 
ਸਨੋ ਸੈਤ ਬੁਢਨ ਹੀਏ ਤਬ ਹੀ ਭਯੋ ਉਮਾਹ ।। 72 ॥ 
ਚੌਪਈ 
ਬਢਣ ਕਹੀ ਐਸ ਤਿੰਹ ਸਾਥ । ਬਿਧੀ ਚੋਦ ਜਾਨੋ ਤੁਮ ਗਾਥ । 
ਜਾਂਨ ਅਜਾਂਨ ਪ੍ਰਛ ਤੁਮ ਮੈ ਤੇ । ਜਗ ਮਹਿਛਪੀ ਨਾਹਿ ਗਥ ਤੋਂ ਤੋ ॥73॥ 
ਜਬੈ ਸ ਕੌਸਕ ਗੁਰ ਸੁਤ ਮਾਰੇ । ਵਸਿਸ਼ਟ ਸੁਨਤ ਮਨ ਚਿੰਤਾ ਧਾਰੇ । 
ਡੁਬਨ ਹੇਤ ਇਹਾਂ ਚਲ ਆਵਾ । ਰਾਮਾ ਇਹੁ ਸਤ [ਰੌਰ]“ ਚਲਾਵਾ ।। 74 ॥ 
ਇਹਾਂ ਨ ਡ੍ਰਬ ਬਾਂਧ ਨਿਜ ਔਗਾ । ਜੂਹ ਤਹਿ ਆਇ ਸੁਰਾਮ ਅਭੌਗਾ। ` 
ਬਡ ਬਿਆਸ ਪਾਸ ਕਟ ਡਾਰੀ । ਨਾਂਘ ਬਿਪਾਸਾ ਭਯੋ ਸੁਧਾਰੀ । 75 ॥ 
ਦਹਰਾ 
ਨਾਮ ਸਤਦਵ ਇਹੁ ਭਯੋ ਚਲਤ ਠੌਰ ਸਤ ਜਾਨ । 
ਕਰ ਉਪਦੇਸ਼ ਬਸਿਸ਼ਟ ਸੋ ਰਾਮ ਤਹਾਂ ਤਪ ਠਾਨ ।। 76॥ 
ਚੌਪਈ 
ਤਿੰਹ ਸਮ ਉਤਮ ਠੌਰ ਨਾ ਕੋਈ । ਤੀਨ ਲੌਕ ਮਹਿ ਹੋਇ ਨਾ ਹੋਈ । 
ਸਹੀ ਅਕਾਲ ਛਠਮ ਗ੍ਰਰ ਜਾਨੋ । ਕਛੂ ਭੋਦ ਮਨ ਮਾਂਹਿ ਨਾ ਆਨੋ ॥ 77 ॥ 


ਰਿ ਤਦ ਤਕ 
7ਅ ਪੁੱਥੀ ਕਰਰਿ£ ਅ ਪੌਥੀ ਦਿਖਾਰਉਂ $ਅ ਪੰਥ] ਗ੍ਰਹਜ 6ਝੁ ਪੌਥੀ ਵਿਚੋਂ 


814 ਗੁਰ ਬਿਲਾਸ ਪਾਤਸ਼ਾਹੀ ੬ 


ਹਰੀ ਰਾਇ ਸਪਤਮ ਗੁਰ ਹੋਵੈ । ਹਰੀ ਕ੍ਰਿਸ਼ਨ ਵਸ ਗੁਰ ਸਮ ਖੋਵੈ । 
ਪੁਨ ਗੁਰ ਤੇਗ ਬਹਾਦਰ ਹੋਵੈ' । ਪਟਣੇ ਜਾਇ ਸੈਗਤ ਦੂਖ ਖੋਵੈ" ॥ 78 ॥ 
ਸੰਮਤ ਸਤ੍ਹ ਸਤ ਜਬ ਹੋਈ । ਬੀਸ ਤੀਨ ਜਗ ਆਨੰਦ ਜੋਈ । 
ਪੋਖ ਮਾਸ ਵਹੁ ਦਸਮ ਉਪਾਵਹਿੰ । ਸੁਰ ਧਰਨੀ ਦ੍ਰਿਜਿ ਹਰਖ ਧਰਾਵਰਹਿ । 79 ॥ 
ਦੋਹਰਾ 
ਪੁਨ ਆਵਹਿ ਲਖਨੌਰ ਕੋ ਕੀਰਤਿ ਪੁਰੀ ਦਿਖਾਇ । 
ਆਨੰਦ ਪੁਰ ਤਿੰਹ ਠਾਂ ਰਚੌ' ਮਾਖੌ ਦੌਤ ਪਲਾਇ ॥ 80 । 
ਬਾਲ ਚਰਿਤ ਬਹੁਰੋ ਕਰਹਿ ਸਾਹਿਬ ਕ੍ਰਿਪਾ ਨਿਧਾਨ _ 
ਵਿਵਾਹ ਤੀਨ ਕਰ ਆਨੰਦ ਸਿਉ ਕੰਤਕ ਅਰ ਮਹਾਨ ॥ 81 ॥ 
ਚੌਪਈ 
ਨਵਮ ਰੂਪ ਦਿਲੀ ਕਰ ਪਯਾਨਾ । ਆਇ ਸੀਸ ਇਹੁ ਠਾਂ ਰਚ ਥਾਨਾ । 
ਬੁੰਗਾ ਸਮਹੁ ਅਕਾਲ ਬਨਾਵਹਿ । ਕਮਰ ਕਸਾ ਗੁਰ ਦਸਮ ਕਰਾਵਹਿ ॥ 82 1੧ 
ਮਾਤ ਬੋਨ ਕਰਹੈ' ਪੁਨ ਪਯਾਨਾ । ਰਚੈ” ਪਾਂਵਟਾਂ ਨਗਰ ਨਿਧਾਨਾ । 
ਪੁਨ ਭੌਗਾਣੀ ਆਹਵ ਕਰਹੈ । ਅਰ ਨਦੌਨ ਜੁਧ ਕਉ ਧਰਹੈ” ॥ 83 ॥ 
ਪੁਨ ਆਨੰਦ ਪੁਰ ਆਹਵ ਹੋਈ । ਸਾਥ ਕੋਹੀਆਂ ਗਜਮਿਸ ਜੋਈ । 
ਦੇਵੀ ਪੂਜ ਭੋਜ ਸਿਖ ਦੇਵੈ"। ਕਰ ਦ੍ਰਿਜ ਰੋਸ ਮਾਨ ਤਿੰਹ ਕੇਵੈ”" ।॥ 84॥ 
ਦੋਹਰਾ 
ਕਲਮੌਟ ਜਧਾਂ ਪੁਨ ਹੋਇਗਾ ਔਰ ਚਰਿਤ ਬਹੁ ਜਾਨ । 
ਕਰਹਿੰ ਪਰੀਖਿਯਾ ਸ੍ਰੀ ਗੁਰੂ ਸਭ ਸਿਖਨ ਕੀ ਮਾਨ ॥ 85 ॥ 
ਚੌਪਈ _ 
ਪੁਨ ਦਲ ਕੌਹ ਸਭੈ ਚਲ ਆਵਹਿ । ਕਰਹਿਂ ਸਪਤ ਢਿਗ ਡੇਰਾ ਪਾਵਹਿ । 
ਨਿਤ ਨੂਤਨ ਆਹਵ ਹੋਇ ਭਾਰੂ । ਸਭ ਸਿਖਨ ਮਨ ਹੋਇ ਸੇਭਾਰੂ ॥ 86 ॥ 
ਅਸਨ ਬਸਨ ਬਿਨ ਤਨ ਹੋਇ ਖੀਨਾ । ਜਾਨ ਮਿਰਤ ਕਰਹਹਿਂ ਮਨ ਬੀਨਾਂ । 
ਲਿਖੈ ਬਿਦਾਵਾ ਤਮ ਗੁਰ ਨਾਂਹੀ । ਹਮ ਨਹਿ ਸਿਖ ਚਲੈ ਸਭ ਜਾਂਹੀ ॥ 87 ॥ 
ਚਾਲੀ ਮੁਕਤੇ ਨਹ ਲਿਖ ਦੇਫੈ' । ਭਾਰ ਭਰੋਸਾ ਗੁਰ ਪਗ ਲੇਵੈ" । 
ਸਾਹਿਬ ਰਾਮ ਕੌਰ ਸੁਤ ਚਾਰੂ । ਤੀਨ ਮਹਲ ਮਾਤਾ ਸਮ ਧਾਰੂ । 88 ।। 
ਲਿਖੋ ਨਾਏ ਸਬ ਗੁਰ ਗਤਿ ਜਾਨਾ । ਕਰਤ ਜ੍ਰਧ ਗੁਰ ਕਰਹੈ" ਪਯਾਨਾ । 
ਦੋ ਲੱਖ ਤੁਰਕ ਸੈਨ ਮਗ ਆਵੈ । ਦਸਮ ਗੁਰੂ ਪਹਿ” ਘੇਰਾ ਪਾਵੈ । 89 ॥ 
ਦੋਹਰਾ 
ਚਾਲੀ ਮੁਕਤੇ ਸਾਥ ਗੁਰੁ ਆਹਵ ਕਰਤ ਸਿਧਾਇ । 
ਭਗਤ ਸਿੰਘ ਗੁਰ ਗਤਿ ਬਡੀ ਕੋਊ ਨਹਿ ਸਕੇ ਲੁਖਾਇ ।। 90 ।। 


4% ਪੋਥੀ ਸਮਰ “£ ਪੌਥੀ ਕੌ 


ਅਧਿਆਇ ਇੱਕੀਵਾਂ 815 


ਚੌਪਈ 
ਚਮਕੌਰ ਜਾਇ ਪਨ ਹੋਵੈ ਜੁਧਾ । ਮ੍ਰਿਤ ਪੁਤ੍ਰ ਦੋਇ ਲਰ ਧਰ ਕਰੁਧਾ । 
ਸਰਹੰਦ ਭੀਤਿ ਦੋ ਗਰ ਸੁਤ ਆਵਹਿੰ । ਸ੍ਰੀ ਗੁਰ ਸੰਨ ਤੁਰਕ ਬਹੁ ਘਾਵਹਿਂ ।। 91॥ 
ਜੀਵਨ ਸਿੰਘਾਂ ਗੁਰ ਕਾ ਸਿਖ ਹੋਈ । ਗੁਰ ਸਮ ਰ੍ਰਪ ਭੱਦ ਨਾਹਿ ਕੌਈ । 
ਤਾਂਕੋ ਅਪਨੀ ਠੌਰ ਬਹਾਇ । ਸੰ ਗੁਰਿਆਈ ਮਾਂਥ ਟਿਕਾਇ ।। 921 
ਪਾਂਚ ਤੀਸ ਮੁਕਤੇ ਤਹਿੰ ਦੇਵੈ" । ਪਾਂਚ ਸਿਖ ਅਪਨੇ ਸੰਗ ਲੋਵੈ” । 
ਮਾਛੀਵਾੜੇ ਪੁਨ ਪ੍ਰਭ ਜਾਇ । ਵੀ ਗਿਹ ਕਰ ਚਰਿਤ ਮਹਾਇ ॥ 93 ॥ 


ਦੋਹਰਾ 
ਜਾਇ ਮਾਲਵੇ ਪੁਨਹ ਗੁਰੂ ਆਹਵ ਕਰਹਿਂ ਬਯੋਤ । 
ਮੁਕਤੇ ਚਾਰ ਸੁ ਦੇਹ ਤਜ ਟ੍ਰਟੀ ਮੇਲ! ਅਨੰਤ ॥ $4 ॥ 

ਚੌਪਈ ਰ 
ਤਾਂਹਿ ਨਾਮ ਤਹਿੰ ਤੀਰਥ ਕਰ ਹੈ” । ਨਾਮ ਮੁਕਤਸਰ ਅਤਿ ਸੁਖ ਧਰ ਹੈ” । 

ਪੁਨਾ ਜਾਇ ਦਮਦਮਾ ਸਵਾਰਹਿੰ । ਆਦਿ ਗ੍ਰੰਥ ਗੁਰ ਤਾਹਿ ਉਚਾਰਹਿ ॥ 95 ॥ 

ਪੁਨ! ਜਾਇ ਦੀਨੇ ਕੀ ਨਗਰੀ । ਮੇਲ ਸਲਾਹ ਸੀ ਗੁਰ ਸਗਰੀ । 
ਜਫਰਨਾਮਾ ਸੀ ਮੁਖਹੁੰ ਅਲਾਵਹਿ । ਵਾਹਿਗੁਰੂ ਕੀ ਫਤੇ ਬੁਲਾਵਹਿ । 96 ॥ 
ਮ੍ਰਿਤ ਔਰੈਗਾ ਸਨ ਹੁਇ ਸ਼ਾਹ । ਤਾਰਾ ਆਜ਼ਮ ਧਾਰ ਉਮਾਹ । 
ਬਨ ਬਘੋਰ ਗੁਰੁ ਆਹਵ ਕਰਹੈ' । ਥਕੇ ਸੋਸ ਜੇ ਕੌਤਕ ਕਰਹੈ" ॥ 9711. 
ਪੁਨ ਤਾਰੇ ਆਜ਼ਮ ਕਉ ਮਾਰੈ'। ਸ਼ਾਹ ਬਹਾਦਰ ਰਾਜ ਬਹਾਰੈ” । 
ਪੁਨ ਪ੍ਰਵੇਸ਼ ਨਦੇੜ ਕਰੈਗੇ । ਠੌਰ ਪੁਰਾਤਨ ਜਾਂਨ ਧਰੈਗੇ । 98 ।। 

ਦਹਰਾ 
ਛਠਮ! ਰੂਪ ਨਿਜ ਦੇਹ ਧਰ ਜੇ ਕੰਤਕ ਜਗ ਠਾਂਨ । 
ਦਯਾਜਿੰਧ ਕੋ ਦਸਮ ਗੁਰ ਸੀ ਮੁਖ ਸਕਲ ਬਖਾਨ ।। 2? ।। 

ਜ਼ੰਪਈ 
ਦਸਮ ਗੁਰੂ ਕੇ ਚਰਿਤ ਬਿਯੌਤਾਂ । ਜੋ ਨਦੇੜ ਕਰ ਬਰਨਤ ਸੰਤਾ । 
ਸੰਮਤ ਸਤ੍ਹ ਸੈ ਜਬ ਆਵੈ । ਅਰਧ ਸਹਸ ਬਿਤ ਔਰ ਗਨਾਵੈ । 100 ।' 
ਕੌਤਕ ਸੁਦੀ ਪੰਚਮੀ ਜੋਈ । ਵੀਰ ਵਾਰ ਬਡ ਆਨੰਦ ਹੋਈ । 
ਦਸਮ ਗੁਰੂ ਨਿਜ ਧਾਮ ਸਿਧਾਵਹਿੰ । ਬਿਧੀ ਚੰਦ ਨਿਜ ਰੂਪ ਸਮਾਂਵਹਿੰ ॥ 101 ॥ 


ਦੌਹਰਾ 
ਜੇ ਬਿਧੀਆ ਚਿੰਤਾ ਕਰਉ” ਸ੍ਰੀ ਗੁਰ ਚਰਿਤ ਸੁਧਾਰ । 
ਬਦੈ ਗ੍ਰੰਥ ਮਨ ਮਹਿ ਡਰੋ ਸੂਚਨ” ਕਰਓ ਉਚਾਰ ।। 102 ।। 


ਸਤ 
£੪ ਪੋਥੀ ਸੰਗਤ ਸਿੰਘ ?ਅ ਪੋਥੀ ਗੌਢੇ' $ਅ ਪੋਥੀ ਖੋਸਟਮ 4ਝ ਪੌਥੀ ਸੰਖੋਪ 


816 


ਗੁਰ ਬਿਲਾਸ ਪਾਤਸ਼ਾਹੀ ੬ 


ਚੌਪਈ 
ਥੋਰੇ ਤੇ ਅਨਗਨ ਪਹਿਚਾਨੋ । ਬਿਧੀ ਚੌਦ ਗੁਰ ਚਰਿਤ ਮਹਾਨ । 
ਬੁਢਣ ਸ਼ਾਹ ਅਸ ਜਬ ਭਾਖੀ । ਭਵਿਖਤ ਦਸਮ ਗੁਰੂ ਕੀ ਸਾਖੀ ॥ 10371 
ਬਿਧੀ ਚੈਦ ਬਡ ਆਨੰਦ ਪਾਯੋਂ । ਦੇਹਿ ਬਿਦੇਹ ਹੋਇ ਸੁਖ ਪਾਯੋ । 
ਬਾਬੇ ਸਿਉ ਚਰਚਾ ਬਹੁ ਕਰੋ । ਸ੍ਰੀ ਗੁਰ ਚਰਿਤ ਸੁਨੇ ਮੁਖ ਰਰੈ ॥ 104 ॥ 
ਏ ਬਿਧ ਨਿਸ ਬਿਬ ਜਾਮ ਬਿਤਾਈ । ਬਢਣ ਜਾਨ ਅੰਤ ਨੀਯਰਾਈ । 
ਬਾਬੇ ਪ੍ਰਤਿ ਅਸ ਬੈਨ ਉਚਾਰੇ । ਛਿਮੋ ਦਾਸ ਲਖ ਰੂਪ ਮੁਰਾਰੇ ॥ 105॥ 
ਦੌਹਰਾਂ 
ਇਹੀ ਦਾਨ ਦੀਜੀਏ ਪ੍ਰਭੂ ਤਿਨ ਪਦ ਰਜਾ ਪ੍ਰੀਤਿ । 
ਪ੍ਰਾਨ ਅੰਤ ਮੌਰਾ ਅਯੋ ਤਜ ਹਉ” ਦੇਹ ਅਨੀਤ । 106 ॥ 
ਜਬ ਤੁਮ ਜੌਤੀ ਜੌਤਿ ਮਿਲ ਮਮ ਢਿਗ ਵਾਸ ਕਰਾਇ । 
ਬਾਬੇ ਕਹਿ ਐਸੇ ਕਰਓ” ਏ ਬਿਧ ਕਹਿ ਸੁਖਦਾਇ ॥ 107॥ 
ਚੌਪਈ 
ਡੇਢ ਜਾਮ ਨਿਸ ਜਬੈ ਰਹਾਈ । ਇਹੁ ਬਿਧ ਚਰਚਾ ਕਰਤ ਮਹਾਈ । 
ਇਹੁ ਦਿਸ ਸ੍ਰੀ ਗੁਰ ਸੌਚ ਕਰਾਯੋਂ । ਕੀਓ ਇਸਨਾਨ ਮੰਤ ਮੁਖ ਗਾਯੋ ॥ 108 ॥ 
ਬੁਢਨ ਸ਼ਾਹ ਨਿਕਟ ਤਬ ਗਏ । ਪ੍ਰਾਨ ਅੰਤ ਤਾਕਾ ਪਿਖ ਲਏ । 
ਬ੍ਢਨ ਦੇਖ ਹਰਖ ਮਨ ਪਾਯੋ । ਧੈਨ ਧੰਨ! ਸੀ ਗੁਰ ਕੋ ਗਾਯੋ ॥ 109 ॥ 
ਪ੍ਰਾਨ ਅੰਤ ਦਰਸ਼ਨ ਮਮ ਦੀਨੋ । ਅਪਨਾ ਪ੍ਰਨ ਪੂਰਨ ਤੁਮ ਕੀਨੋ । 


_ ਤੁਮਰੇ ਨਾਮ ਸੇਤ ਸੰਸਾਰ । ਕਾਂਮਾਦਿਕ ਰੋਗਨ ਹਨ ਡਾਰੂ ।। 110 ॥ 


ਦੌਹਰਾ 
ਸਿਦਕ ਨਿਰੰਤਰ ਮਮ ਰਹੇ ਪਦ ਪੰਕਜ” ਤਮ ਕੇਰ । 
ਦੇਹੁ ਦਾਨ ਰਹਿਹੈ ਸਦਾ ਨਹਿ ਅੰਤਰਾ ਫੋਂਰ॥ 111॥ 
ਚੌਪਈ 
ਦਯਾ ਸਿੰਧ ਪੁਲਕਤ ਕਹ ਬੈਠਾ । ਬੁਢਨ ਸ਼ਾਹਿ ਸਿਦਕ ਤਮ ਐਨਾ । 
ਐਸੇ ਹੋਇ ਜੌਸ ਰੁਚ ਤੋਰੀ । ਔਰ ਬਾਤ ਸੁਨ ਲੀਜੈ ਮੌਰੀ॥ 112 ॥ 
ਰਹਹੁ ਸੁਚੇਤ ਨਾ ਤਿਆਗੇਂ ਪ੍ਰਾਨਾ । ਦੇਖਹੁ ਚਰਿਤ ਜਗਤ ਕੇ ਨਾਨਾ । 
ਕਹੁ ਬੁਢਣ ਪੁਨ ਪ੍ਰਾਨ ਬਿਲਾਵੈ । ਔਸ ਸਮਾ ਫਿਰ ਹਾਥ ਨਾ ਆਵੈ।। 1131 
ਜਹਿੰ ਢੂੰਢਤ ਤਪਸੀ ਮੁਨ ਜੌਗੀ । ਪਾਇ ਨਾ ਅੰਤ ਸਹਸ ਫਨ ਭੌਗੀ.। 
ਸੌ ਦ੍ਰਿਗਿ ਗੋਚਰ ਮੇਰੇ ਆਯੋ । ਹੈ ਪ੍ਰਭ ਐਸ ਸਮਾ ਕਬ ਪਾਯੋਂ ॥ 114॥ 


ਅ ਪੌਥੀ ਧੂਰ _$ਅ ਪੌਥੀ ਗੁਰ ਮੁਖਹੁ ਅਲਾਯੋਂ _$% ਤੇ ਏ ਪੌਥੀ ਚਰਨਕਮ਼ਲ 


ਅਧਿਆਇ ਇੱਕੀਵਾਂ 817 
ਅਪ੍ਰੰਮੋਯ ਅਨਵਦ ਅਬਿਨਾਸੀ । ਬਾਹਰ ਭੀਤਰ ਘਟਿ ਘਟਿ ਵਾਸੀ । 
ਮਹਾ ਵਾਕ ਵੰਦਾਂਤ ਅਲਾਵੈ । ਤੌਤ੍ ਤਵ ਰੂਪ ਲਖਾਵੈ ॥ 115 0 
ਦੋਹਰਾ 
` ਮੋਰੇ ਹੀਯ! ਵਾਸਾ ਕਰੋਂ ਇਹੁ ਪ੍ਰਭ ਰੂਪ ਤੁਮਾਰ । 
ਨਿਜ ਨੈਨਨ ਜੋ ਦੇਖਿਓ ਮਾਨਖ ਰੂਪ ਮੁਰਾਰ ॥ 116 ॥ 
ਚੌਪਈ ( 
ਅਸ ਕਹ ਪਦ ਪੰਕਜ ਗੁਰ ਲਾਗਾ । ਤਜੇ ਪ੍ਰਾਨ ਬੁਢਨ ਬਡ ਭਾਗਾ । 
ਗਯੋ [ਯਾਨ[! ਚੜ ਗੁਰ ਕੇ ਧਾਮਾ । ਦਯਾ ਸਿੰਧ ਕਰ ਪੂਰਨ ਕਾਮਾ ॥ 317 । 
ਤਬ ਲੌ ਰਹੀ ਜਾਮ ਨਿਸ ਜਾਨੋ । ਦਯਾ ਸਿੰਧ ਅਸ ਕੌਤਕ ਠਾਨੌ । 
ਬਾਬਕ ਆਸਾ ਵਾਰ ਲਗਾਈ । ਤਿੰਹ ਠਾਂ ਸੁਨਤ ਭਏ ਜਗ ਸਾਂਈ ॥ 118 ॥ 
ਬੀਤ ਨਿਸਾ ਕਸਪ ਸੁਤਾ ਆਇ । ਆਸਾ ਵਾਰ ਭੰਗ ਤਬ ਪਾਇ । 
ਗੁਰ ਆਇਸ ਬੁਢਣ ਕੀ ਰੀਤਿ । ਬਾਬਕ ਕਰੀ ਧਾਰ ਹੀਯ ਪ੍ਰੀਤਿ ॥ 119 ॥ 
ਬਹੁ ਬਨਾਇ ਲੀਏ ਸਭ ਸਾਥ । ਬੁਢਣ ਚਰਿਤ ਪੰਥ ਕਰ ਨਾਥ । ਰ੍ 
ਅਏ ਨਕੇਤ ਪ੍ਰਭੁ ਮੁਸਕਾਵਤ । ਬਯੰਤ [ਬਯੋਤ[ ਜਨ ਬੇਦ ਬਤਾਵਤ । 120॥ 
ਦੋਹਰਾ 
ਕੀਰਤਪੁਰ ਗੁਰ ਬਸਤ ਭਏ ਕਰਤ ਚਰਿਤ ਬਹੁ ਜਾਨ । 
ਭਗਤ ਸਿੰਘ ਥੋਰੀ ਸੁਨਹੁ ਪਾਛਲ ਗਾਥ ਬਖਾਨ ॥ 121 ॥ 
ਚੌਪਈ 
ਪੁਰ ਕਰਤਾਰ ਜੁਧ ਕਰ ਨਾਨਾ । ਹਰਿ ਗੋਬਿੰਦ ਗੁਰ ਕੀਨ ਪਯਾਨਾ । 
ਧੀਰ ਮਲ ਗਿਹ ਦਰਬ ਸੈਭਾਰਾ । ਮਨ ਮਹਿ ਐਸੇ ਭਯੋਂ ਵਿਚਾਰਾ ॥ 122 ॥। 
ਲਿਖ ਪਾਤੀ ਢਿਗ ਸ਼ਾਹਿ ਪਠਾਵਉ । ਨਿਜ ਉਪਰ ਤਿੰਹ ਛਿਮਾ ਕਰਾਵਉ” । 
ਦੌਇ ਚਾਰ ਦਿਨ ਕੀਓ ਮੁਕਾਮ । ਸਦਨ ਬੀਚ ਸੌਂ ਰਹੇ ਮੁਦਾਮ ॥ 123 ॥ 
ਬਾਦਸ਼ਾਹ ਕਉ ਮਿਰਤ ਸੁਨਾਈ । ਸਭ ਸੈਨਾ ਕੀ ਨਾਹਿ ਬਚਾਈ । 
ਸਨਤ ਸ਼ਾਹ ਮਨ ਬਿਸਮੈਂ ਪਾਯੋ । ਨਿਜ ਅੰਗ੍ਰੀ ਮੁਖ ਗਹੇ ਅਲਾਯੋ ॥ 124 ॥ 
ਦੌਹਰਾ 
ਹਜ਼ਾਰ ਪੰਜ ਤੌ ਸੈਨ ਥੀ ਗੁਰ ਸੈਨਾ ਸੁਨਾਂ ਥੌਰ । 
ਖਾਂ ਵਜ਼ੀਰ ਬਿਸਮੌ ਭਈ ਜ੍ਰਧ ਜੀਤ ਗੁਰੁ ਘੋਰ ॥ 125 ।। 
ਚੌਪਈ 
ਖਾਂ ਵਜ਼ੀਰ ਕਹਿ ਸੁਨੋ ਸੁ ਸ਼ਾਹ । ਗੁਰ ਸਮ ਬਲੀ ਨ ਜਾਨੋ ਆਹ । 
ਤੀਨ ਬਾਰ ਤਮ ਅਗ ਨਿਹਾਰਿਯੋਂ । ਜੌ.ਤਮ ਪਠਾ ਸੁ ਤਿਨੌ ਸੋਘਾਰਿਯੋ ।। 126 ॥ 


੫ਅ ਪ੍ਰੌਥੀ ਰਿਦ “ਦ ਪੌਥੀ ਵਿਚੋ” “% ਪੋਥੀ ਦਿਨਕਰ “ਅ ਖੌਥੀ ਵਿਚੋ 


8'8 


ਗ੍ਰਰ ਬਿਲਾਸ ਧਾਤਸ਼ਾਹੀ ੬ 


ਅਬ ਪੈਦਾ ਹੋਇ ਲੂਣਾ ਹਰਾਮੀ । ਤੁਮ ਢਿਗ ਆਯੋ ਲੋਲਪ ਕਾਮੀ । 
ਤੁਮ ਦੇ ਸੈਨ ਹਨੀ ਤਿਹ ਸੈਗਾ । ਦਮਾਦ ਭਾਤ ਜੁਤ ਕਰ ਬਹੁ ਜੌਗਾ ।। 127 ॥ 
ਨਾਰ ਸੁਤਾ ਗਿ੍‌ਹ ਪੁਰੀ ਦਬਾਏ । ਗੁਰੁ ਕੇ ਕੰਪ ਨ ਬਾਚਨ ਪਾਏ । 
ਜੌ ਅਸ ਗੁਰ ਸਿਉ ਰਾਰ ਮਚਾਵੈ । ਨਿਹਚੇ ਜਮ ਕੌ ਸਦਨਾਂ ਸਿਧਾਵੈ । 128 ॥ 
ਤਮ ਕੋ ਰਾਜ ਐਸ ਨਿਜ ਦੀਨੋ । ਮੁਸ਼ਟ ਭਾਂਗ ਲੈ ਦੇਰ ਨਾ ਕੀਨੋਂ । 
ਕਰੀ ਰਾਰ ਤਮ ਤਿਸ ਸੰਗ ਭਾਰੀ । ਅਜੈ ਸਮਝ ਨਹਿੰ ਖੇਦ ਅਪਾਰੀ ।। 129 ।। 
ਦੋਹਰਾ 
ਐਸ ਬਾਤ ਜਬ ਕਰਤ ਥੇ ਤਦ ਲੈ ਦੂਰਸੁ ਆਇ । 
ਧੀਰ ਮਲ ਪਾਤੀ ਪਠੀ ਅਸ ਕਹ ਅਗ੍ਰ ਧਰਾਇ ॥ 130 ।। 
ਚੌਪਈ 
ਖਾਂ ਵਜ਼ੀਰ ਪਿਖ ਤੁਰਤ ਉਘਾਰੀ । ਵਾਰ ਪਤ੍ਰਿਕਾ ਬਿਸਮੈ ਧਾਰੀ । 
ਗੁਰ ਸੁਤ ਨਿੰਦ ਸੁ ਐਸੇ ਕੀਨੀ । ਬਡ ਭੈ ਧਾਰ ਪਤ੍ਰ੍‌ਕਾ ਦੀਨੀ ॥ 131 । 
ਮਨ ਮਹਿ ਧਾਰ ਮੁਖਹੁੰ ਅਸ ਗਾਈ । ਸੁਨੋ ਸ਼ਾਹ ਪਾਤੀ ਅਸ ਆਈ । 
ਜਿਹ ਤਰੰਗ ਹਿਤ ਕੀਨੀ ਰਾਰ । ਪੰਥ ਮਾਂਹਿ ਸੋ ਸੁਰਗ ਸਿਧਾਰ । 132 । 
ਸਮਝ ਬਾਤ ਖਲੜਾ ਭਰ ਪੌਨਾ । ਨਾਂਹਿ ਬਿਸ੍ਰਾਸ ਕਰਤ ਕਬ ਗੌਨਾਂ । 
ਤਾਂਤੇ ਅਬ ਤੁਮ ਕੀਜੇ ਐਸੀ । ਕਰੋ ਬੇਦਨਾ ਕਰਿ ਪਿਤ ਜੈਸੀ॥ 133 ।। 
ਦੋਹਰਾ 
ਸਨਤ ਸ਼ਾਹ ਤਬ ਬੋਦਨਾ ਖਾਂ ਵਜ਼ੀਰ ਬੁਧਵਾਨ । 
ਬ੍ਰਿਥਾ ਸੈਨ ਹੈ ਹਿਤ ਹਤੀ ਭਏ ਮ੍ਰਿਤ ਬਖਾਨ ।। 134 ।। 
ਭਗਤ ਸਿੰਘ ਅੰਤ ਨਿੰਮ ਹੁਇ ਗਰਿ ਅੰਚਰ ਕੋ ਪਾਇ । 
ਬਾਦਸ਼ਾਹ ਬਿਨਤੀ ਕਹੀ ਹੈ ਗੁਰੁ ਮੋਹਿ! ਛਿਮਾਇ । 135 ॥ 
ਚੌਪਈ 
ਸਨੋ ਸੈਤ ਮਨ ਰਾਰ ਮਿਟਾਈ । ਸਦਾ ਸ਼ਾਹਿ ਗੁਰ ਕੇ ਗੁਨ ਗਾਈ । 
ਤਾਂਹਿ ਦੂਤ ਕਰ ਅਸ ਲਿਖ ਦੀਨੋ । ਜੋ ਕਾਰਜ ਤਮ ਕਹਿ ਕਰ ਚੀਨੋ ॥ 136 ॥ 
ਜੋ ਕਾਰਜ ਮਮ ਲਾਇਕ ਹੋਵੈ । ਪਠੋ ਲਿਖਾਇ ਬਿਲਮ ਨਹਿ ਜੋਵੈ । ਰ 
ਲੈ ਕੇ ਪਾਤੀ ਦੂਤ ਸਿਧਾਯੋਂ । ਧੀਰ ਮਲ ਕੌ ਪਾਸਸੁ ਆਯ॥ 137।। 
ਪਾਤੀ ਸੁਨਤ ਬਿਗਸ ਮਨ ਐਸਾ । ਕਪਟੀ ਮੀਤ ਕਪਟ ਮਿਲ ਜੈਸਾ । 
ਏਹ ਨਾਂ ਭਈ ਬਾਤ ਏ ਜਾਨੋ । ਸੁਨੋ ਚਰਿਤ ਤਹਿਂ ਜੋ ਗੁਰ ਠਾਨੋ । 128॥ 
ਮੈਗਤ ਆਵਤ ਤਹਾਂ ਬਿਅੰਤਾ । ਚੜਤ ਪੂਜ ਜਿੰਹ ਪਰਤ ਨਾ ਅੰਤਾਂ । 
ਮਧ ਕੋਹ ਗੁਰ ਖੇਲ ਸ਼ਿਕਾਰਾ । ਕਰਹਿ ਮੁਕਤ [ਪਸੂ]“ ਜੀਵ ਹਜਾਰਾਂ 1! 139 ॥ 


_.___ 
1੦ ਮੋਥ) ਨਮਕ “ਅ ਪੰਥੀ ਸਿਉ ਨਰਕ “ਅ ਪੌਥੀ ਬ੍ਰਲ 5ਮ ਪੌਥੀ ਵਿਚੋ' 


ਅਧਿਆਇ ਇੱਕੀਵਾਂ _819 


ਦੋਹਰਾ 
ਕੀਰਤਪਰ ਕੀਰਤ ਬੜੀ ਇੰਦਪੁਰੀ ਅਲਕੇਸ਼ । 
ਲਾਜਤ ਬਰਨ ਨਿਸੈਸੁ ਪੁਰ ਪੰਕਜ ਪੁਤ੍ਰ ਮਹੇਸ਼ ।। 140 ॥ 
ਚੌਪਈ 
ਸਨੋ ਸੰਤ ਜਹਿੰ ਕੌ ਸੁਮਰਾਵੈ । ਸ੍ਰੀ ਗੁਰ ਤਹਿੰ ਪ੍ਰਤਖ ਸੁਹਾਵੈ । 
ਕੀਰਤ ਪੁਰ ਏ ਭਾਂਤ ਬਿਰਾਜੈ । ਸਭ ਸੋਭਾ ਜਾਂਕੌ ਪਿਖ ਲਾਜੋ ॥ 141 ॥ 
ਏਕ ਦਿਵਸ ਪਾਤੀ ਅਸ ਆਈ । ਏਕ ਸਿਖ ਬਹੁ ਦੂਰ ਪਠਾਈ । 
ਭੀਤਰ ਸਿਧ ਪੁਰੀ ਤਹਿ ਜਾਨੋ । ਲਿਖੀ ਬਿਨਤ ਭਾਰੀ ਘਿਘਆਨੇ । 142॥ 
ਹੇ ਪ੍ਰਭ ਹਮ ਸਦ ਦਾਸ ਬਿਚਾਰੋ । ਈਹਾਂ ਆਇ ਪੁਰ ਸਗਰਾ” ਤਾਰੋ । 
ਵਾਚ ਪਤਿ੍‌ਕਾ ਪ੍ਰਭ ਮੁਸਕਾਏ । ਪ੍ਰੌਮੀ ਕਰਤ ਰਿਦੋ ਜੋ ਭਾਏ ॥ 143 ॥ 
ਬਿਧੀ ਚੰਦ ਕਉ ਕਹਾ ਸੁਨਾਇ । ਤੁਮ ਮਮ ਰੂਪ ਨਾ ਭੇਦ ਜਨਾਇ । 
ਤਹਾ ਜਾਇ ਦਰਸ਼ਨ ਤੁਮ ਦੀਜੈ । ਕਾਜ ਭੇਟ ਤਹਿ ਕੀ ਸਭ ਲੀਜੋ । 144 ॥ 
ਦਹਰਾ 
ਸਤਿਨਾਮ ਮੁਖ ਮੰਤਰ ਧਰ ਗੁਰੁ ਆਇਸ ਕੋ ਪਾਇ । 
ਬਿਧੀ ਚੈਦ ਪਿਆਨਾ ਕੀਓ ਕਛੂ ਨ ਦੇਰ ਲਗਾਇ ।। 145 ॥ 
ਚੌਪਈ 
ਚਲਤ ਚਲਤ ਅਸ ਕੌਤਕ ਹੋਯੋ । ਆਗੇ ਸੁਨਾ ਨੌਨ ਨਹਿ ਜੌਯੋ । 
ਦੇਉ ਗਾਂਉਂ ਪੁਨ ਮਗ ਮਹਿ ਆਯੋ । ਦਖਨ ਪੂਰਬ ਸੋਧ ਸ੍ਹਾਯੋਂ ॥ 146 ॥ 
ਸੁੰਦਰ ਸ਼ਾਹ ਫਕਰ ਅਸਥਾਨ । ਦਿਖ ਬਿਧੀਏ ਮਨ ਹਰਖ ਧਰਾਨ । 
ਆਸਨ ਡਾਰ ਬੰਠ ਸਮ ਖੋਈ । ਸੂਕੀ ਨਿੰਮ ਹਰੀ ਤਹਿ ਰੋਈ ॥ 147 ॥ 
ਪੁਰ ਜਨ ਦੇਖ ਅਚੇਭਾ ਮਾਨਾ । ਕਹਤ ਪਰਸਪਰ ਨਰ ਤਪ ਖਾਨਾ । 
ਜਿਹ ਤਪ ਬਲ ਤਰੂ ਹਰਿਯਾ ਹੌਯੋ । ਸੂਕਾ ਬਰਖ ਘਨੋਂ ਹਮ ਜੌਯੋ । 148।। 
ਚਲਤ ਬਾਤ ਏ ਤਹਾਂ ਸੁਨਾਈ । ਜਹਿ ਬਨ ਮਹਿ ਸ਼ੁੰਦਰ ਤਪ ਲਾਈ । 
ਸੁੰਦਰ ਸ਼ਾਹਿ ਅਚੇਭਾ ਮਾਨਾ । ਕੇਹਰ” ਚੜ ਆਯੋ ਤਪ ਥਾਨਾ ॥ 149 ॥ 
ਦੋਹਰਾ ਰ 
ਮਨ ਮਹਿ ਕਰਤ ਵਿਚਾਰ ਸੌ ਮਮ ਤਪ ਬਲ ਅਧਿਕਾਇ । 
ਮਮ ਆਇਸ ਹਰ ਜੀਵ ਬਨ ਹਰ ਬਾਹਨ ਕਰ ਧਾਇ ।। 150 ॥ 
੍ ਚੌਪਈ 
ਆਯੋ ਫਕਰ ਦੇਖ ਹੈ ਕੈਸਾ । ਹਰੀ ਨਿੰਮ ਮਮ ਸੁਨਾ ਨਾ ਐਸਾ । 
ਕੇਹਰ” ਪਿਖ ਜੇ ਠਾਂਢ ਰਹਾਵੈ । ਕਰ ਧੀਰਜ ਜੇ ਨਾਂਹਿ ਪਲਾਵੈ ॥ 151 ॥ 


%ਅ ਖੌਥੀ ਸਗਲੋ £ਅ ਤੋਂ ਏ ਪੋਥੀ ਰਿਦ “£ ਪੋਥੀ ਸਿੰਘ 


820 


ਗੁਰ ਬਿਲਾਸ ਪਾਤਸ਼'ਹ। ੬ 


ਤਬ ਹਉ ਜਾਨ ਅਲਾਹੀ ਬੋਦਾ । ਨਹ ਜਾਦੂਗਰ ਸਮਝੋਂ ਗੋਦਾਂ । 
ਐਸ ਬਿਚਾਰਤ ਮਗ ਮਾਹਿ ਆਯੋ । ਬਿਧੀ ਚੰਦ ਕੌ ਅਗ੍ਰ ਦਿਖਾਯੰ ॥ 152. ॥ 
ਹਰੀ ਨਿੰਮ ਤਰ ਆਸਨ ਡਾਰਾ । ਬਿਧੀ ਚੋਦ ਬੈਠਾ ਸੁਖ ਧਾਰਾ । 
ਪੁਰ ਜਨ ਘਨੇ ਦਰਸ ਕੌ ਆਵਹਿੰ । ਭਈ ਭੀਰ ਬਹੁ ਦਰਬ ਚੜਾਵਹਿ । 153 ॥ 
ਸੁੰਦਰ ਸ਼ਾਹ ਨਿਕਟ ਜਬ ਆਯੋ । ਭਾਗੇ ਲੋਕ ਅਧਿਕ ਭੈ ਪਾਯੋ । 
ਬਿਧੀਆ ਏਕ ਬੈਠ ਤਹਿੰ ਰਹਿਯਾ । ਕੇਹਰ ਭੈ ਚਿਤ ਰੋਗ ਨਾਂ ਲਹਿਯਾ ॥ 154। 
ਦੋਹਰਾ 
ਸੁੰਦਰ ਸ਼ਾਹ ਜਬ ਹੀ ਆਯੋ ਕੇਹਰ ਨਿਕਟ ਸਵਾਰ । 
ਬਿਧੀਏ ਫੋਰ ਕਟਾਖਯ ਨਿਜ ਕੇਹਰ [ਕੇ]? ਓਰ ਨਿਹਾਰ ॥ 122 ॥ 
ਚੌਪਈ 
ਜੜਵਤ ਭਯੋ ਚਲਾ ਨਹਿ ਜਾਵੈ । ਸੁੰਦਰ ਸ਼ਾਹ ਅਧਿਕ ਬਲ ਲਾਵੈ । 
ਐਸੋ ਭਾਵ ਹੀਏ ਕਵਿ ਆਯੋ । ਸੁਨੋ ਸਤ ਹੋਤਾ ਧਰ ਆਯ ॥ 126 । 
ਜਿਲਾ ਸਮਾਨ ਭ੍ਰਮ ਸੋ ਜਾਨੋ । ਕੇਹਰ ਹੈ ਪਾਂਡਵ ਲਪਟਾਨੇ । 
ਅਗਨ ਮੁਖੀ ਜੋ ਮਾਰ ਸੁਹਾਵੈ । ਜਸ ਨਹਿ ਸਨਮੁਖ ਦੀਪ ਜਾਗਾਵੈ ।। 157 ॥ 
ਪੁਟ ਬੀਜਨ ਰਵਿ ਕੌ ਡਰ ਦੇਵੈ । ਪੰਖੀ ਚਾਹਿ ਗਰੜ ਜਿਤ! ਲਵੇ । 
ਏ ਸਭ ਬਿਰਥਾ ਮਨੌਰਥ ਜਾਨੋ । ਕੋਟ ਬਿਧੀ ਸਮ ਬਿਧੀਆ ਮਾਨੋ । 158 । 
ਤਾਕੋ ਕੇਹਰ ਤੁਛ ਡਰਾਵੈ । ਭਯੋ ਸਿਲਾ ਸਦਰ ਦਿ੍‌ਸ਼ਟਾਵੈ । 
ਨਿਜ ਬਲ ਲਾਇ ਜਬੈ ਉਹ ਹਾਰਾ । ਨਗਨ ਪਾਂਊ ਹ੍ਰੈ ਅਗ ਪਧਾਰਾ । 159 ॥ 
ਦਹਰਾ 
ਤਾਂਤੇ ਉਤਰ ਅਧੀਨ ਹੈ ਨਿਜ ਗਰਿ ਅੰਚਰ ਡਾਰ । 
ਬਿਧੀ ਚੈਦ ਕੇ ਪਗ ਪਰਾ ਉਸਤਿਤਿ ਕੀਨ ਅਪਾਰ ॥ 160 । 
ਬਿਧੀ ਚੋਦ ਕਰ ਕਮਲ ਸਿਉਂ ਤਾ ਕੌ ਬਦਨ ਉਠਾਇ । 
ਦੈ ਧੀਰਜ ਚਰਚਾ ਕਰੀ ਸੈਸਾ£ ਦੀਓ ਮਿਟਾਇ । 161 ॥ 
ਚੌਪਈ 
ਸੁੰਦਰ ਸ਼ਾਹ ਕਰ ਬਿਨਤਾਂ ਬਹੌਰ । ਹਰ ਮੁਕਤਾਇ ਜਾਇ ਬਨ ਓਰ । 
ਬਿਧੀ ਚੈਦ ਕਹ ਬੈਨ ਗੈਭੀਰਾ । ਸਤਿਨਾਮ ਕਹ ਡਾਰੋਂ ਨੌਰਾ ॥ 162 ॥ 
ਸੱਚਰ ਸ਼ਾਹ ਨੀਰ ਤਹਿ ਡਾਰਾਂ । ਸਤਿਨਾਮ ਮੁਖ ਮੰਤ ਉਚਾਰਾ । 
ਕੋਹਰ ਤਤ ਛਿੰਨ ਤਜੇ ਪਰਾਨਾ । ਸੁਰ ਸੰਦਰ ਹਰੈ ਚੜਾ ਬਿਮਾਨਾ । 163 ।। 
ਬਿਧੀ ਚੋਦ ਕਉ ਬੋਧਨ ਧਾਰੀ । ਚਲ ਨਭ ਓਰ ਗਾਇ ਬਹੁ ਨਾਰੀ । 
ਸੰਦਰ ਸ਼ਾਹ ਦੇਖ ਬਿਸਮਾਯੋ । ਪੂਛਤ ਰੇ ਜਨ ਕਹਾ ਸਿਧਾਯ ॥ 164 ॥ 


ਸਿੰਘ ਦੇਹ ਕਿਹ ਕਾਰਨ ਪਾਈ । ਭਾਖੰ ਕਥਾ ਨ ਢੇਰ ਲਗਾਈ । 


ਵਿ ਰ 
1੪ ਪੋਥੀ ਮੰਦਾ “ਟ ਪੋਥੀ ਵਿਚੋ. “ਅ ਪੋਥੀ ਜਿਣ $੭( ਪੰਥੀ ਸੰਕਾ ਦ ਪੋ) ਅਰਜ 


ਅੰਧਿਅਦਿ ਇੱਕੀਵਾਂ 821 


। ਸੁਰੋਵਾਚ ਚੌਪਈ । 
ਹੇ ਸੁੰਦਰ ਤਉ ਸਮ ਨਹ ਕੋਈ । ਅਛਤ ਤਨ ਜਹਿੰ ਦਰਸ਼ਨ ਹੋਈ । 
ਕਿੰਨਰ ਰਾਜ ਮੋਹਿ ਪਹਿਚਾਨ । ਅਤਿ ਬਡ ਤੇਜ ਨ ਜਾਇ ਬਖਾਲੋਂ । 
ਏਕ ਸਮੇ ਦੁਰਬਾਸਾ ਆਯੋ । ਦੇਵ ਸਭਾ ਬਡ ਓਜ ਜਨਾਯੋ ।। 166 ॥ 
ਦੋਹਰਾ 
ਤਾਹਿੰ ਓਰ ਮੌਹਿ ਕੋਪ ਸਿਉ” ਦੇਖੀ ਦਿ੍‌ਸ਼ਟ ਅਪਾਰ । 
ਤਾਂਹਿ ਸਾਪ [ਮੌਕੋ]' ਦੀਓ ਦੀਰਘ ਮਨ ਰਿਸ ਧਾਰ ॥ 167। 
ਅਰੇ ਦੁਸ਼ਟ ਕੇਹਰ ਸਮ ਕੌਪ ਕਰੇ ਤ੍ਰੰ ਜਾਨ । 
ਤਾਂਤੇ ਕੇਹਰ ਬਪੁ ਤਮੌ ਹੋਇ ਸਤਿਯ ਮਨ ਮਾਨ ॥ 168 ॥ 
ਤਬ ਮੈ" ਬਿਨਤੀ ਬਹੁ ਕਹੀ ਤਹਾ ਸ੍ਰਾਪ ਕਬ ਅੰਤ । 
ਗੁਰ ਨਾਨਕ ਕੀ ਅੰਸ ਖਟ ਤਾ ਸਿਖ ਕਰੇ ਸੂ ਮੰਤ ॥ 169 ॥ 
ਚੌਪਈ 
ਹਰੀ ਨਿੰਮ ਸੁਨ ਸੁੰਦਰ ਧਾਵੈ । ਤੁਮ ਪਰ ਚੜੌ ਸੁ ਓਜ ਜਨਾਵੈ । 
ਤੁਮ ਜੜ ਹੋਇ ਮੁਕਤ ਸੋ ਕਰ ਹੈ । ਸਤਿਨਾਮ ਕਹਿ ਨੀਰ ਸੁ ਡਰ ਹੈ ।। 170 ॥ 
ਦੌਹਰਾ 
ਚਲਤ ਪੰਥ ਗੁਰ ਢਿਗ ਅਯੋ ਕੀਰਤ ਪੁਰ ਸੁਖ ਪਾਇ । 
ਧਰੀ ਭੋਟ ਗੁਰ [ਅਗ |! ਸਬ ਬਿਨਤੀ ਕੀਨ ਮਹਾਇ ॥ 171 ॥ 
ਰ ਚੰਪਈ 
ਦਯਾ ਸਿੰਧ ਮੁਖ ਧਨ ਅਲਾਲੋ । ਬਿਧੀ ਚੋਦ ਬਡ ਆਨੰਦ ਪਾਯੋ । 
ਬਿਧੀ ਚੰਦ ਕਹਿ ਮਯਾਂ ਤੁਮਾਰੀ । ਹੈ ਪ੍ਰਭ ਤੁਮਰੋਂ ਨਾਮ ਮੁਕਾਰੀ ॥ 172 ॥ 
ਜੇ ਹੈ ਮਾਨਕ ਬਿਧੀਏ ਆਨੇ । ਸਿਖਨ ਕਉ ਦੈ ਆਨੰਦ ਠਾਨੰ । 
ਦਿਹ ਬਿਧ ਸਿਉ ਕਛ ਦਿਵਸ ਬਿਤਾਏ । ਪਾਵਸ ਆਇ ਘਨ ਉਮਡਾਏ ।। 173 ॥ 
ਤੀਰ ਸਤਦਵਾ ਸੀ ਗੁਰੁ ਜਾਵਹਿੰ । ਪੇਖ ਨਦੀ ਬਡ ਆਨੰਦ ਪਾਵਹਿ” । 
ਢਾਹਤ ਕੰਢੇ ਚਲਤ ਗਜੋਤੀ । ਸਾਧ ਸੋਗ ਖਹਿ ਪਾਪੁਨ ਰੌਤੀ । 174 ॥ 
ਦੋਹਰਾ 
ਉਮਡ ਘਟਾ ਆਵੈ ਘਨੀ ਬਤਖਾ ਹੋਤ ਅਪਾਰ 1 
ਸੀ ਗੁਰ ਖੋਲ ਸ਼ਿਕਾਰ ਬੁਹੁ ਬਿਚਰਤ ਆਨੰਦ ਧਾਰ ॥ 175 ॥ 
ਚੌਪਈ] 
ਪਾਵਸ ਬੀਤ ਨਿਮਲ ਆਕਾਸ਼ਾ । ਦਯਾ ਸਿੰਧ ਬਹ ਕਰਹਿ? ਬਿਲਾਸਾ । 
ਅਸੂ ਮਾਸ ਸੁਖਦ ਤਬ ਆਯੋ । ਸ੍ਰੀ ਗੁਰ ਕੌਤਕ ਅਗਮ ਕਰਾਯੋ ॥ 176 ॥ 


)ਅ ਪੋਥੀ ਵਿਚੋਂ" ਦਏ ਪੋਥੀ ਵਿਚ“ “ਅ ਪੋਥੀ ਸਤਿਲੂਜ 


822 ਗ੍ਰਰ ਬਿਲਾਸ ਪਾਤਸ਼ਾਹੀ ੬ 


ਜਹਿ ਲਗ ਬਾਂਬੈ ਕੀਓ ਪਯਾਨਾ । ਅਪਨੇ ਧਾਮ ਧਾਰ ਸੁਖ ਮਾਨਾਂ । 

ਸੁਨਹੁ ਸੋਤ ਸੋ ਕਥਾ” ਪ੍ਰਕਾਸ਼ਤ” । ਮਯਾ ਗੁਰੂ ਮਨ ਧਾਰ ਹੁਲਾਸਉ” ।। 177।। 
ਗੁਰੁ ਦਰਸ਼ਨ ਕੌ ਸੈਗਤ ਆਈ । ਦੇਸ ਦੇਸ! ਕੀ ਗੁਰ ਗੁਨ ਗਾਈ । 

ਸਭ ਦੇਵ ਮਨ ਮਹਿ ਧਰ ਹੇਤ । ਸੰਗਤ ਮਿਲ ਦਰਸ਼ਨ ਸੁਖ ਕੇਤ੍ਰ ॥ 178।। 
ਨਿਤਪ੍ਰਤਿ ਭੀਰ ਹੌਤ ਗੁਰਦੁਵਾਰੇ । ਕਰ ਦਰਸ਼ਨ ਫਲ ਪਾਵਤ ਚਾਰੇ । 

ਏਕ ਸਿਖ ਅਤਿ ਹੀ ਰਸ ਮਾਤਾ । [ਦੇਖ|? ਤੇਜ ਗੁਰ ਨਾਂਹਿ ਅਘਾਤਾ । 179॥ 
ਨੌਮੀ ਸੁਦੀ ਤਾਸ ਦਿਨ ਜਾਨੋਂ । ਅਤਿ ਵਿਰਾਗ ਮਹਿ ਲਾਇ ਦੀਵਾਨੇ । 

ਰਹਾ ਤਬੈ ਘਰੀਆਂ ਦਿਨ ਚਾਰ । ਬੈਠੇ ਗੁਰ ਮਾਨਖ ਤਨ ਧਾਰ । 180 ॥ 


੨, 


ਰ ਦੋਹਰਾ 

ਬਾਬਕ ਕਿੰਨਰ ਜਛ ਪਨ ਕਰਤ ਰਾਗੁ ਸੁਖ ਸੋਗ । 
ਉਚ ਸਿੰਘਾਸਨ ਬੰਠ ਗੁਰ ਲਾਜਤ ਕੋਟ ਅਨੌਗੁ।। 181।। 

ਚੌਪਈ 
ਮਹਾ ਕਾਲ ਤਬ ਨਟ ਤਨ ਧਾਰਾ । ਕਰ ਉਸਤਤਿ ਹੈ ਪ੍ਰਭ? ਕਰਤਾਰਾ । 
ਦੀਨ ਭਗਤ ਸੰਤਨ ਸੁਖਦਾਈ । ਮੋ ਤੇ ਉਪਮਾ ਕਹੀ ਨ ਜਾਈ॥ 182। 
ਹਉ” ਅਨਾਥ ਤੁਮ ਨਾਥ ਸਦਾਵੇਂ । ਤੁਮ ਪਾਵਨ ਹਉ” ਪਤਿਤ ਕਹਾਵੇਂ । 
ਹਉ” ਗਰੀਬ ਤੁਮ ਨਾਮ ਨਿਵਾਜ । ਹਉ” ਜਨ ਦੀਨ ਤੁਮੈ ਸਿਰਤਾਜ ॥ 183 ॥ 
ਹਉ” ਨਿਮਾਣ ਤੁਮਰੋ ਬਡ ਮਾਨ । ਹਉਂ' ਨਿਤਾਣ ਤੁਮਰੋ ਬਡ ਤਾਣ । 
ਮੋਹਿ ਚਾਹ ਪ੍ਰਭ ਪੁਰਨ ਕੀਜੈ । ਸੁਤਹ ਮੌਰ ਅਪਨੇ ਗ੍ਰਿਹ ਲੀਜੌ ।। 184 ।। 
ਤੀਨ ਬੇਰ ਅਸ ਬਿਨੈ ਅਲਾਈ । ਰਹੋਂ ਮੌਨ ਸੀ ਗੁਰ ਚਿਤ ਲਾਈ । 
ਨਰ ਸਮ ਐਜੇ ਬਚਨ ਅਲਾਯੋ । ਦੇਖੋ ਮੋਹ ਤੌਨ ਬਿਰਧਾਯੋ ।। 185 । 

ਦੌਹਰਾਂ 
ਅਤਿ ਵਿਰਾਗ ਮਹਿ ਬੈਨ ਗੁਰ ਸੁਨਤ ਸਕਲ ਬਿਸਮਾਇ । 
ਰਾਗ ਭੌਗ ਪਾਯੋ ਤਬੈ ਨਿਜ ਨਿਜ [ਸਦਨ[ ਸਿਧਾਇ । 186 ॥ 

ਚੌਪਈ 
ਚਲਤ ਕਾਲ ਨਰ ਸਮ ਤਨ ਕੀਨੋ । ਅਧਿਕ ਸ਼ੋਕ ਮਨ ਅਪਨੰ ਲੀਨੋਂ । 
ਮਮ ਅਨਾਥ ਨਿਜ ਰਿਦੈ ਵਿਚਾਰ 1 ਕੀਨ ਬਿਨੌ ਨਹਿ ਅੰਗੀਕਾਰ ।। 187 ।। 
ਜਬ ਕਛ ਦੂਰ ਠੌਰ ਤੇ ਆਯੋ । ਆਵਤ ਬਾਬਾ ਅਗ ਦਿਖਾਯੋ । 
ਚੜੇ ਤਰੈਗ ਅਤਹਿ ਛਬਿ ਸੋਈ ! ਬਿਚਰਤ ਆਏ ਮੌਜ ਸਿਉ ਸੋਈ ॥ 188 । 
ਤਾਂਹਿ ਸਿਖ ਪਗ ਬੰਦਨ ਧਾਰੀ । ਬ'ਬੋ ਦੀਨਾ ਧੀਰਜ ਭਾਰੀ । 
ਚਿੰਤਾ ਜੁਤ ਦਿਖ ਦਯਾ ਸ੍ਮੁੰਦਾ । ਜਿਹ ਦਰਸ਼ਨ ਨਾਸਤ ਜਗ ਦੈਦਾ । 189 ॥ 


_ 
ਗਅ ਪੋਥੀ ਗਾਥ £ਅ ਪੌਥੀ ਬਦੇਜ ਦ ਪੌਥੀ ੫੍‌ਦੇਸ ਅ ਪੋਥੀ ਵਿਚੋ” “ਅ ਪੋਥ! ਗੁਰ #ਅ ਪੌਥੀ ਵਿਚੋ' 


ਅਧਿਅ!ਇ ਇੱਕੀਵਾਂ 823 


ਕਾਰਨ ਕੰਨ ਸੋਚ ਤੁਮ ਰਾਖੇ । ਧਰੋਂ ਚਿੰਤ ਕਿਆ ਮਨ ਅਭਲਾਖੇ । 
ਬ੍ਰਿਥਾ ਆਪਨੀ ਤਾਹਿ ਸੁਨਾਈ । ਨਿਮੀਭੂਤ ਬਿਨਤ ਬਹੁ ਗਾਈ ।। 190 ॥ 
ਦਯਾ ਧਾਰ ਬਚ ਅਸ ਕਹੇ ਸਭੇ ਸੁਨਤ ਧਰ ਧੀਰ । 
ਆਪਨ ਸੁਤਾ ਸੁ ਦੀਜੀਐ ਦੁਰਲਭ ਮਿਲਨ ਸਰੀਰ।। 191 ॥ 
ਚੌਪਈ 
ਉਤ ਅਸਵ ਤੇ ਗਹਿ ਭੁਜ ਤਾਕੀ । ਬਾਬੇ ਭਾਲ ਮਨੋਂ ਛਬਿ ਛਾਕੀ। 
ਸਦਨ ਆਇ ਸਭ ਬਾਤ ਸੁਨਾਈ । ਦੋਉ ਮਾਤ ਕੋ ਹਰਖ ਧਰਾਈ ॥ 1920 
ਸੁਨੋ ਮਾਤ ਇਹੁ ਸਿਖ ਅਲਾਵੇਂ । ਦੇਵੈ ਸੁਤਾ ਮੋਹਿ ਇਹੁ ਭਾਵੈ । 
ਦੋਏ ਮਾਤ ਅਸ ਬੰਨ ਅਲਾਏ । ਹੋ ਸੁਤ ਕੀਜੈ ਦੇਰਿ ਮਤਾਏ ॥ 193 । 
ਬਾਬਾ ਕਹਾ ਮਾਤ ਇਹੁ ਭਾਖੇ । ਹੋਇ ਪ੍ਰਾਤ ਸਬ ਕਰ ਅਤਿਲਾਖੇ । 
ਕਹਾਂ ਮਾਤ ਸੁਤ ਬਹੁ ਧਨ ਲੀਜੋ । ਤਤ ਛਿਨ ਸਗਲ ਤਿਆਰੀ ਕੀਜੈ ॥ 194॥ 
ਐਸੇ ਕਹੇ ਮਾਤ ਜਬ ਬੈਨਾ । ਮਹਾ ਕਾਲ ਮਨ ਪਾਯੋ ਚੈਨਾ । 
ਪਰੀ ਨਿਸਾ ਅਹਿ ਸਕਲ ਬਿਤਾਯੋਂ । ਖਿਰੈ ਨਖਤ੍ਰ ਸਸੀ” ਪ੍ਰਗਟਾਯੋ ।। 195 ।। 
ਅਸ ਆਇਸ ਮਾਤਾ ਕਰੀ ਗਾਵਤ ਨਾਰ ਅਨੰਤ । 
ਭਾਵੀ ਪ੍ਰਬਲ ਦਿਖਾਇ ਹਿਤ ਕੌਤਕ ਕੀਨੇ ਬਯੌਤ ॥ 196 । 
ਚੌਪਈ 
_ਕਛੁਕ ਦੂਰ ਮਹਲ ਤੇ ਜਾਂਨ । ਜਹਾਂ ਬੈਠ ਗੁਰੁ ਲਾਇ ਦੀਵਾਨ । ਰ 
ਤਾਂ ਨਿਸ ਰਹੇ ਤਹਾ ਪਹਿਚਾਨੋ । ਦਯਾਸਿੰਧ ਗੁਰ ਚਰਿਤ ਮਹਾਨੋ । 197 ॥ 
ਹੌਤ ਰਾਗ ਬਿਬ ਜਾਮ ਰਹਾਯੋ । ਬਹੁਰੋ ਮਨ ਨਿੰਦਰਾ ਮਹਿ ਲਾਯੋ । 
ਨਿਜ ਨਿਜ ਸੈਨ ਸਬਨ ਤਬ ਕੀਨੇ । ਬੈਠ ਪਲੰਘ ਗੁਰੂ ਆਨੰਦ ਲੀਨੋ ।। 198 ।। 
ਕਰ ਚਾਪੀ ਬਿਧੀਆ ਰਸ ਮਾਤਾ । ਬਯੋਜਨ ਕਰੌ ਤਾਹਿ ਤਬ ਰਾਤਾ । 
ਘਨੇ ਦਾਸ ਬੈਠੇ ਢਿਗ ਜਾਨ । ਗਾਵਤ ਨਾਰੀ ਸੁਨ ਪ੍ਰਭ ਕਾਨ । 199 ॥ 
ਸਰੀ ਮੁਖ ਤੇ ਅਸ ਬੈਨ ਅਲਾਏ । ਗਾਵਤ ਮਾਰੂ ਨਾਰ ਮਹਾਏ ॥। 
ਰੋਵਤ ਕਿਧੇ ਖੌਜ ਨਿਜ ਸੀਸਾ । ਭਾਖ ਦਾਸ ਕਿਆ ਕਹੁ ਜਗਦੀਸਾ । 200 ॥ 


ਦੋਹਰਾ 
ਏਤੋਂ ਗਾਵਤ ਨਾਰ ਬਹੁ ਬਾਬੇ ਰਚਾ ਵਿਵਾਹੁ । 
ਬਾਜੇ ਬਜਤ ਅਨੰਦ ਸਿਉ ਸਭ ਮਨ ਬਧੈ [ਉਮਾਹ[$।। 


“ਝ ਪੋਥੀ ਚੰਦਮ! ਐ ਪੌਥੀ ਵਿਚੋਂ" 


824 ਗੁਰ ਬਿਲ'ਸ ਪ'ਤਜ਼ ਹੀ ੬ 


ਚੌਪਈ 
ਪ੍ਰਾਤ ਹੋਇ ਸਭ ਹੀ ਹੁਇ ਕਾਜਾਂ । ਇਕਠੇ ਜਾਨ ਸਭੁ ਮਹਾਰਾਜਾ । 
ਸ੍ਰੀ ਗੁਰ ਮੁਖਤੇ ਮਾਰੂ ਬੈਨਾ । ਹੇ ਪ੍ਰਭ ਹਮ ਕੋ ਪਰਤ ਨਾ ਚੰਨਾ । 202 । 
ਸਰੀ ਗੁਰ!ਮੁਖ ਤੇ ਬੰਨ ਅਲ਼ਾਏ । ਮੋ ਕਉ ਰੋਵਤ ਨਾਰ ਲਖਾਏ । 
ਤੀਨ ਬੇਰ ਐਸੇ ਹੀ ਕਹਾ । ਸਭੀ ਦਾਸ ਮਨ ਬਿਜਮੈ ਲਹਾ । 203 ॥ 
ਦਯਾਸਿੰਧ ਪੁਨ ਮੌਨ ਰਹਾਏ । ਬਿਨ ਨੀ'ਦਰ ਦ੍ਰਿਗ ਨੀਰ ਉਪਾਏ । 
ਭਯੋ ਪ੍ਰਾਤ ਨਿਸ ਜਬੈ ਬਿਤਾਈ । ਬਾਬੇ ਆਇਸੁ ਐਸ ਅਲਾਈ ॥ 204 ॥ 
ਸੁਠੋ ਦਾਸ ਸਭ ਹੀ ਮੁਹੇ ਬੈਨਾ । ਆਇਸ ਮਾਤ ਜਾਨ ਸੁਖ ਐਨਾਂ । 
ਲੀਜੈ ਰੋਕ ਸਮਗ੍ਰੀ ਲਿਆਵੇ । ਮੁਹ ਵਿਵਾਹ ਨਹਿ ਦੇਰ ਜਨਾਵੇਂ । 202 ॥ 
ਰ ਦੌਹਰਾ 
ਬਾਬੇ ਕੀ ਆਇਸ ਸੁਨੀ [ਲੀਨਾ[' ਦਰਬ ਅਪਾਰ । 
ਜਹਿੰ ਤਹਿ ਧਾਏ ਦਾਸ ਬਹੁ ਮਾਨ ਮਹਿ ਆਨੰਦ ਧਾਰ ।। 2060. 
ਭਾਂਤ ਭਾਂਤ ਕੀ ਮੌਲ ਲੈ ਸਕਲ ਸਮਦ੍ਰੀਂ ਮੈਲ । 
ਜੋਤਕ ਚਾਹਿ ਵਿਵਾਹੁ ਕੀ ਭਾਵ ਮਨ ਸਬ ਖੇਲ ॥ 207 । 
ਸਵੇਯਾ 
ਗਾਵਤ ਨਾਰ ਮਿਲੀ ਸੁਖ ਸੋਦਰ ਬਾਜਤ ਬਾਜ ਬੜੀ ਛਬ ਹੋਈ । 
ਪਾਵਤ ਦਾਨ ਅਨਾਥ ਘਨੇ ਜਨ ਆਨੰਦ ਕੋ ਦਹ ਜਾਵਤ ਜੋਈ । 
ਜਾਂਮ ਗਯੋ ਅਹਿ ਦੌਇ ਤਬੈ ਸਿਖ ਰੇਤ ਸ਼ਿਕਾਰ ਗਹੇ ਸੁਖ ਪੌਈ । 
ਕਾਲ ਮਹਾ ਕਰ ਆਇਸੁ ਪ੍ਰਛਤ ਧੇਨ ਕੀਓ ਬਪੁ ਜਾਨ ਨਾ ਕੋਈ ॥ 208 ॥ 
ਰ ਚੌਪਈ 
ਮਿਰਗ ਜਾਨ ਸਿਖ ਤੁਪਕ ਚਲਾਈ । ਲਾਗ ਧੇਨ ਕੇ ਪ੍ਰਾਨ ਬਿਲਾਈ । 
ਕੌਹੀਆ ਰੂਪ ਸਕਲ ਸੁਧਾਰਾਂ । ਤਿਸ਼ਟ ਤਿਸ਼ਟ ਮੁਖ ਬੈਨ ਉਚਾਰਾ ।੧ 209 ॥ 
ਤਤ ਛਿਨ ਸਕਲ ਸਿਖ ਗਹਿ ਲੀਨੇ । ਹਨੀ ਧੇਨ ਤ੍ਰਮ ਬਡ ਦੁਖ ਦੀਨੇ ॥ 
ਭਾਖ ਕੌਹੀਆ ਤੌਕਉ ਮਾਰੇ । ਧੇਨ ਸੋਗ ਨਹਿ ਪ੍ਰਾਨ ਉਬਾਰੇ ॥ 210॥ 
ਜੋ ਤੁਮ ਰਾਖ ਪ੍ਰਾਨ ਕੀ ਚਾਹਾ । ਧੋਨ ਜਿਵਾਇ ਖੇਦ ਨਹਿ ਪਾਹਾਂ । 
[ਭਾਖ]” ਸਿਖ ਹੁਇ ਮਿਤ ਨ ਜੀਵੈ । ਤਬ ਤ੍ਰਰਕਨ ਅਤਿ ਦੁਖ ਸੌ ਥੀਵੈ। 211॥ 
ਦੋਹਰਾ 
ਜਿਖਨ ਤਬੈ ਪੁਕਾਰਿਯੋ ਬਾਬਾ ਜੀ ਤੁਮ ਆਇ । 
ਦੇਖੈ ਨੈਨ ਵਿਵਾਹੁ ਤੁਮ ਦੀਜੋ ਗਾਇ ਜਿਵਾਇ 11 212॥ 


ਨ 
੫ ਪ੍ੌਥ] ਵਿਚੋਂ' “ਦ ਪੌਥੀ ਵਿਚੋ' 


ਅਧਿਆਇ ਇੱਕਵਾ 


ਚੌਪਈ 
ਅੰਤਰਜਾਮੀ ਬਾਬੇ ਸਭ ਜਾਨੀ । ਸੋਵਤ ਸੇਵਕ ਬਿਨੈ ਪਛਾਨੀ । 
ਉਠੇ ਤੁਰਤ ਤਹਿੰ' ਓਰ ਸਿਧਾਏ । ਚੜ ਹੈ ਤਤ ਖਿਨ ਦੇਰ ਤਜਾਏ ॥ 213 ॥ 
ਜਾਇ ਸੀ ਮੁਖ ਐਸ ਅਲਾਯੋ । ਕਾਹਿਤ ਕੌਹੀਏ ਸ਼ੌਰ ਮਚਾਯੋਂ । 
ਸਿਖਨ ਕਉ ਕਾਹਿਤ ਦੇ ਖੋਂਦਾ । ਕਹਾ ਤਾਂਹਿ ਮਮ ਚਰਿਤ ਬਲੋਦਾ । 214। 
ਇਹ ਠਾਂ ਪੈਨ ਚਰਤ ਥੀ ਆਈ । ਮਾਰ ਤੁਪਕ ਇਨ ਸਿਖਨ ਘਾਈ । 
ਤਉ ਇਨ ਤਜੈ' ਧੇਨ ਜੇ ਜੀਵੈ । ਤੌਸੇ ਚਰੇ ਆਬ ਤਸ' ਪੀਵੈ ॥ 215 ।। 


ਭਾਖੇ ਬੈਨ ਐਸ ਤਿਨ ਜਬਹੀ । ਬਾਬਾ ਉਤਰਿਓ ਅਸਵ ਤੇ ਤਬ ਹੀ । 
ਕਰ ਨਵਲਾਸ ਨੀਮ ਕੌ ਜਾਨੋ । ਲਾਇ ਧੇਨ ਸਿਉ ਬੈਨ! ਬਖਾਨੋ 1 216। 
ਦੋਹਰਾ 
ਉਠੋ ਮਾਤ ਨਿੰਦਾ ਤਜੋ ਸੇਵਕ ਕਰੋਂ ਸਹਾਇ । 
ਭਗਤ ਸਿੰਘ ਤਤ ਛਿਨ ਉਠੀ ਸੁਨਤ ਬੰਨ ਇਮ” ਗਾਇ ॥ 217 ॥ 
ਚੌਪਈ 
ਚਰਿਤ ਘਾਤ ਕੋ ਤੈਂਸ ਦਿਖਾਈ । ਸਗਲ ਹੀਏ ਅਤਿ ਹਰਖ ਧਾਈ । 
ਸਗਲ ਸਿੱਖ ਤਤ ਛਿਨ ਮੁਕਤਾਏ । ਕਰ ਬੈਦਨ ਸੁਰ ਆਨੰਦ ਪਾਏ ॥ 218 ॥ 
ਬਾਬੇ ਕੀ ਉਸਤਤਿ ਸਬ ਕਰਹੈ' । ਧੋਨ ਜਿਵਾਇ ਪਰਸਪਰ ਰਰਹੈ” । 
ਦਯਾਸਿੰਧ ਢਿਗ ਕਾਹਿ ਸੁਨਾਈ । ਬਾਬੇ ਮ੍ਰਿਤਕ ਧੇਨ ਜਿਵਾਈ ॥ 219 ॥ 
ਹਰਿਗੋਵਿੰਦ ਐਸੇ ਸਨ ਬਾਨੀ । ਬਾਂਬੋਂ ਕੀ ਢਿਗ ਮ੍ਰਿਤ ਪਛਾਨੀ । 
ਕਰ ਬਿਧੂਪ ਸਮ ਅਪਨੇ ਨੈਨਾ । ਨਰਅਨ ਹਰ ਸਭ ਹੀ ਸੁਖ ਐਨਾ । 220 ॥ 
ਡੋਢ ਜਾਮ ਦਿਨ ਤਬੈ ਰਹਾਯੋਂ । ਦਯਾਸਿੰਧ ਢਿਗ ਬਾਬਾ ਆਯੋਂ । 
ਲੋ ਨਵਲਾਸੁ ਨੀਮ ਕੀ ਹਾਥਾ । ਪਦ ਪੰਕਜ” ਪਰ ਨਾਯੋ ਮਾਥਾ । 221 ॥ 


ਦੋਹਰਾ _ 
ਪੁਨ ਸਨਮੁਖ ਠਾਂਢਾ ਭਯੋ ਸੀ ਗੁਰ ਬੈਨ ਉਚਾਰ । 
ਮ੍ਰਿਤ ਜਿਵਾਈ ਧੰਨ ਤੁਮ ਬਲ ਨਹਿੰ ਸਕੇ ਸੋਭਾਰ ॥ 222 ॥ 


ਚੌਪਈ 
ਕਰਾਮਾਤ ਤਮ ਦੇਣੇ ਲਾਗੇ । ਐਸੇ ਕਰ ਜਗ ਲਾਗੇ ਠਾਗੇ । 
ਦੋਇ ਤੇਗ ਗਹਿ ਕਿ੍‌ਪਾ ਨਿਧਾਨ । ਨਾਂਹਿ ਸਮਾਵਹਿੰ ਏਕ ਮਿਆਨ ।। 223 । 
ਕੌ ਹਮ ਤਜੈ' ਕੈ ਤੁਮ ਤਜ ਪ੍ਰਾਨਾ । ਸੁਨੋ ਸੋਤ ਜਬ ਐੱਸ ਬਖਾਨਾ । 
ਬਾਬਾ ਸੁਨ ਅਸ ਪ੍ਰਭ ਕੇ ਬੌਨਾਂ । ਭਗਤ ਸਿੰਘ ਮਨ ਪਾਯੋ ਚੈਨਾ । 224 ॥ 


ਦਿ 
੧4 ਪੋਥ) ਤਿਮ,£ਅ ਪੌਬੀ ਬਚਨ ?ਏ ਪੌਥੀ ਯਹਿ 6# ਪੋਥੀ ਚਰਠਕਮਲ 


826 ਰ ਗੁਰ ਬਿਲਾਸ ਪ'ਤਸ਼ਾਹੀ ੬ 


ਕਰ ਪਰਕਰਮਾ ਬੈਧਨਾ ਧਾਰੀ । ਦੀਓ ਨ ਉਤਰ ਸਮੁਹਿ ਮੁਰਾਰੀ । 
ਜਿਹ ਠਾਂ ਬੁਢਣ ਕੇ ਰਚ ਥਾਨਾ । ਬਾਬੇ ਤਿਹੀ" ਢਿਗ ਕੀਓ ਪਯਾਨਾ ।। 225 ॥ 
ਬੁਢਨ ਕਬਰ ਨਿਕਟ ਤਬ ਜਾਇ । ਬਾਬੇ ਸੰਦਰ ਠੌਰ ਦਿਖਾ ਇ । 
ਨਵਲਾਸੁ ਨਮਿਕੀ ਤਹਾਂ ਗਡਾਈ । ਆਪਣੇ ਕਰ ਤਹਿੰ ਕੁਸਾ ਡਸਾਈ ॥ 226।। 
ਦੋਹਰਾ 
ਪਾਂਚ ਗੁਰੂ ਸੁਤ ਲੋਨ ਕਉ ਆਏ ਹਰਖ ਧਰਾਇ । 
ਕਰ ਉਸਤਤਿ ਐਸੇ ਕਹਾ ਅਬ ਨਿਜ ਧਾਮ ਸਿਧਾਇ ।। 227 । 
ਚੌਪਈ 
ਤਬ ਲੰ ਰਹਾ ਜਾਮ ਦਿਨ ਜਾਨੋ । ਬਾਬੇ ਧਿਆਨ ਨਿਰੰਤਰ ਠਾਲੋਂ । 
ਕੀਓ ਸੋਨ ਨਿਜ ਦੇਹ ਤਜਾਇ । ਪਰਮ ਧਾਮ ਨਿਜ ਰੂਪ ਸਮਾਇ । 228 ॥ 
ਜੈ ਜੈ ਕਾਰ ਕਰਹਿ ਸੁਰ ਸਾਰੇ । ਭਰ ਭਰ ਅੰਜਲ ਫੂਲਨ ਡਾਰੇਂ । 
ਦੇਖ ਉਤਸਵ ਸਕਲ ਸੁ ਹਰੇ । ਬ੍ਰਹਮਾ ਸ਼ਿਵ ਆਦਿਕ ਜਸ ਟਰੇ'॥ 229 ॥ 
ਸਭ ਸੁਰ ਕਰਹਿ ਕਰਓ ਵਿਸ੍ਰਾਮ' । ਬਾਥੇ ਕਹੈ ਜਾਉ ਨਿਜ ਧਾਮ । 
ਏ ਬਿਧ ਬਾਬਾ ਧਾਮ ਸਿਧਾਯੋ । ਗੁਰ ਨਾਨਕ ਕੇ ਰੂਪ ਸਮਾਯੋ ॥ 230 । 
ਢੂੰਢਤ ਦਾਸ ਪਾਛ ਤੇ ਆਏ । ਦੇਖ ਮ੍ਰਿਤ ਬਾਬਾ ਬਹੁ ਬਿਸਮਾਏ । 
ਹਾਇ ਹਾਇ ਕਰ ਰੋਇ ਪੁਕਾਰੇ । ਬਾਬਾ ਜੀ ਤੁਮ ਕਾਹਿ ਪਧਾਰੇ” ॥ 231) 
ਦੋਹਰਾ 
ਆਇ ਗੁਰ ਢਿਗ ਅਸ ਕਹਾ ਹੇ ਪ੍ਰਭੁ ਬਿਸਮੈ ਹੋਇ । 
ਬਾਂਬਾ ਜੀ ਅਬ ਹੀ ਗਏ ਪਰਾ ਮਿ੍‌ਤੂ ਤਨ ਜੋਇ ।। 232 ॥ 
ਚੌਪਈ 
ਘਟਿ ਘਟਿ ਜਾਨਨਹਾਰ ਦਯਾਲਾ । ਕਬਹੂੰ ਨਾ [ਖੋਭ] ਸਦਾ ਕ੍ਿਪਾਲਾ । 
ਇਮ ਦਾਸਨ ਕੇ ਬੈਨ ਸੁਨਾਇ । ਚਲੋ ਤੁਰਤ ਮਨ ਮੌਹ ਉਪਾਇ ॥ 233 । 
ਬਿਧੀਏ ਆਦਿਕ ਲੈ ਨਿਜ ਸਾਥ । ਚਲੋ ਤਹਾਂ ਕਉਂ ਦੀਨਾ ਨਾਥ । 
ਏਕ ਦਾਸ ਕਉ ਸਦਨ ਪਠਾਲੋ । ਦੋਇ ਮਾਤ ਕਉ ਜਾਇ ਸਨਾਯੋ । 2341) 
ਸੁਨਤ ਬਾਤ ਸਭ ਹਾਂ ਰੁਦਨਾਏ । ਮਾਤ ਭਾਤ ਸੁਨ ਤਿਹੰ ਠਾਂ ਆਏ। 
ਬਾਬੇ ਕਾ ਤਨ ਮ੍ਰਿਤ ਦਿਖਾਇ । ਧੀਰਜ ਮੋਟ ਸਭੀ ਰੁਦਨਾਇ ॥ 235 ॥ 
ਬਿਧੀ ਚੰਦ ਗੁਰ ਬੈਨ ਚਿਤਾਰੇ । ਭਏ ਸਾਚ ਹਮ ਨੈਨ ਨਿਹਾਰੇ । 
ਜੇ ਗਾਵਤ ਅਬਲਾ ਰਸ ਮਾਤੀ । ਸੌ ਰੋਵਤ ਅਪਨੀ ਹਨ” ਛਾਤੀ ॥ 236 ॥ 


'ਅ ਪੋਥੀ ਆਰਾਮ ਏ ਪੋਥੀ ਸਿਧਾਰੇ ਦਏ ਪ੍ਰੌਥੀ ਵਿਚੋ “ਟ ਪ੍ੌਥ) ਪਿਟ 


ਅਧਿਅ!ਇ ਇੰਕੀਵਾਂ 827 


ਰ ਦੋਹਰਾ 
ਸਭ ਕਉ ਧੀਰਜ ਦੈ ਪ੍ਰਭੂ ਚੋਦਨ ਅਧਿਕ ਮੰਗਾਇ । 
ਕ੍ਰਿਤ ਕਰਾਈ ਰਾਇ ਹਰਿ ਤਿਹਿ ਠਾਂ ਚਿਖਾ ਬਨਾਇ । 2371 
ਰ ਚੌਪਈ 
ਬਾਬੇ ਦੇਹ ਚਿਖਾ ਪਰ ਰਾਖੀ । ਦੇ ਲਾਂਬੂ ਕਰ ਸੂਰਜ ਸਾਖੀ । 
ਬਾਬਕ ਮਾਰੂ ਸ਼ਬਦ ਉਚਾਰੇ । ਕੌਤਕ ਭਯੋ ਏਕ ਤਹਿ ਵਾਰੇ ॥ 238 ॥ 
ਬਾਬੇ ਜੌ ਨਵਲਾਸ ਬਡਾਈ । ਹਰੀ ਹੋਇ ਤਿਹ ਪਾਤ ਦਿਖਾਈ । 
ਦੇਖ ਸੀ ਮੁਖ ਬੈਨ ਅਲਾਯੋ । ਜੋ ਚਹਿ ਬਾਬੇ ਦਰਸ਼ਨ ਪਾਯੋ ॥ 232 ॥ 
ਦਰਸ਼ਨ ਕਰੇ ਨੀਮ ਏ ਜੋਈ । ਪਾਵੇ ਸੋ ਧਰ ਇਛਾ ਸੌਈ । 
ਬਿਧੀ ਚੰਦ ਕਉ ਬਹੁਰ ਸੁਨਾਇ । ਜਾਇ ਧਾਂਮ ਤੁਮ ਦੇਰ ਮਿਟਾਇ ।। 240 ॥ 
ਦੌਹਰਾ 
ਬਚਨ ਮਾਨ ਬਿਧੀਆ ਗਯੋ ਘਨੌ ਕੜਾਹ ਕਰਾਇ 1 
ਕਛੂ ਦੇਰ ਲਾਗੀ ਨਹੀ" ਦਯਾਸਿੰਧ ਨਿਕਟਾਇ ।। 241 ॥ 
ਚੌਪਈ 
ਸੀ ਗੁਰ ਲਾਯੋਂ ਅਧਿਕ ਦੀਵਾਨ । ਮਾਰੂ ਚੌਕੀ ਸੁਨਹਿ ਨਿਧਾਨ । 
ਮਧ ਕੜਾਹ!” ਉਚ ਥਾਂ ਰਾਖਾਂ । ਹੋਵਤ ਜੌ ਗੁਰੁ ਕੀ ਅਭਿਲਾਖਾ । 242 । 
ਕਪਾਲ ਕਿਯਾ ਕੀਨੀ ਹਰਿ ਰਾਇ । ਕਰ ਮਜਨ ਗੁਰ ਕੇ ਢਿਗ ਆਇ । 
ਗੁਰ ਨਾਨਕ ਜੇ ਰੀਤਿ ਠਹਿਰਾਈ । ਪਠ ਸੋਹਿਲਾ ਤਬ ਬਿਧੀਏ ਭਾਈ ।! 243 ॥ 
ਕਰ ਅਰਦਾਸ ਕੜਾਹ ਵਰਤਾਯੋ । ਬਹੁਰ ਸਰੀ [ਗੁਰੂ]! ਮੁਖ ਬੈਨ ਅਲਾਯੋ । 
ਆਂਧੀ ਬਰਖਾ ਹੌਇ ਅਨੌਤ । ਇਹੁ ਨਾਂ ਆਇ ਕੜਾਹ ਬਯੋਤ । 244 ॥ 
ਐਸੇ ਕਹ ਗ੍ਰਿਹ ਓਰ ਪਧਾਰੇ । ਕਰ ਪ੍ਰਚਾਵਣੀ ਲੌਕ ਸਿਧਾਰੇ । 
ਸੋਰਹ ਸੈ ਸਮੰਤ ਪਰਕਾਸ਼ਾ । ਔਰ ਬਾਨਵੇ ਅਸੂ ਮਾਸਾ ।। 245 ।। 
ਦਹਰ' 
ਗਏ ਸਪਤ ਦਿਨ ਮਾਸ ਕੇ ਅਸੂ ਸਦੀ ਪਛਾਨ । 
ਜੌਤੀ ਜੌਤ ਸਮਾਇ ਤਬ ਬਾਬਾ ਜੀ ਸੁਖ ਮਾਨ ।। 246 ॥ 
ਸੀ ਗੁਰ ਦਾਸ ਬੁਲਾਇ ਕੌ ਐਸੇ ਕਹਾ ਸੁਨਾਇ । 
ਧੀਰ ਮਲ ਢਿਗ ਜਾਇ ਤਮ ਤਤ ਛਿਨ ਦੇਰ ਨਾ ਲਾਇ। 247॥ 
ਜੈਨ ਦਿਨਾ ਚਲ ਪੰਥ ਮਹਿ ਜਾਵਓ ਪ੍ਰਰ ਕਰਤਾਰ । 
ਧੀਰ ਮਲ ਜਤ ਮਾਤ ਕੇ ਪੁਨ ਗੁਰ ਗ੍ਰਿੱਥ ਸੁਧਾਰ ॥ 248।। 


% ਪੌਥੀ ਪ੍ਰਸਾਦ “ਅ ਪੋਥੀ ਵਿਚੋ” 


82$ ਥ ਗ੍ਰਰ ਬਿਲ'ਸ ਪਾਤਸ਼ਾਹੀ ੬ 


ਚੌਪਈ 
ਬਾਬੇ ਮ੍ਰਿਤ ਤਾਂਹਿ [ਦਸ[” ਦੀਜੈ । ਇਹ ਠਾਂ ਆਇ ਸ਼ੌਂਕ ਮਤ ਕੀਜੈ । 
ਦੋਇ ਘਰੀ ਦਿਨ ਜਬੋ ਰਹਾਯੋ । ਕਰ ਬੋਧਨ ਸੋ ਦਾਸ ਸਿਧਾਯੋ । 249॥ 
ਸਗਰੀ ਨਿਸ ਅਹਿ ਪੁੰਨ ਨਿਸ ਚਾਲਾ । ਪਹੁੰਚਿਓ ਪੁਰ ਕਰਤਾਰ ਬਿਹਾਲਾ । 
ਧੀਰ ਮਲ ਕਉ ਬੋਦਨ ਧਾਰੀ । ਭਾਖੋ ਕਹਿ ਤਮ ਬੈਨ” ਮੁਰਾਰੀ । 250 ॥ 
ਬਾਬਾ ਜੀ ਨਿਜ ਰੂਪ ਸਮਾਨੋ । ਤੋਂ ਕਉ ਸੀ ਗੁਰ ਐਸ ਬਖਾਨੇ । 
ਨਿਜ ਮਾਤਾ ਜੁਤ ਇਹੁ ਠਾਂ ਆਵਓ । ਸ੍ਰੀ ਗੁਰੂ ਗ੍ਰੰਥ ਪਾਠ ਹਿਤ ਲਯਾਵਓ ।1251।। 
ਧੀਰ ਮਲ ਕਹਿ ਮੌਹ ਨ ਕਾਜਾ । ਤਜੌ' ਧਾਮ ਲਾਗਤ ਮਮ ਲਾਜਾ । 
ਸੀ ਗੁਰ ਗ੍ਰਿਤ ਕਹਾ ਨਹਿ ਦੇਵ । ਏਹੁ ਬਲ ਹਉ ਗੁਰਿਆਈ ਲੋਵ੍ਰੰ ॥ 252॥ 
ਦਹਰਾਂ 
ਕਹਾ ਦਾਸ ਧਨ ਧਾਮ ਜੋ ਅੰਤ ਨਾ ਚਾਲਤ ਸਾਥ । 
ਪ੍ਰਭ ਕੇ ਨਿਕਟ ਨਾਂ ਜਾਤ ਤੁਮ ਜੋ ਗੁਰ ਦੀਨਾ ਨਾਥ ॥ 253 ॥ 
ਚੌਪਈ 
ਧੀਰ ਮਲ ਪੁਨ ਐਸ ਉਚਾਰੇ । ਦੀਨਾ ਨਾਥ ਝੂਠ ਬਚ ਸਾਰੇ । 
ਗਯੋਂ ਭਾਗ ਧਨ ਧਾਂਮ ਤਜਾਇ । ਬਾਦਸ਼ਾਹ ਕਉ ਭੈ ਉਪਜਾਇ । 254 । 
ਮੌਰੀ ਸੁਲਾ ਸ਼ਾਹ ਕੈ ਸੋਗਾ । ਜੇ ਹਉ ਜਾਂਉ” ਹੋਇ ਪੁਨ ਜੰਗਾਂ । 
ਹੁਏ [ਹਹਿ|” ਸਭ ਧਨ ਧਾਮ ਹਮਾਰੇ । ਤਾਂਤੇ ਜਾਂਉ ਨਾ ਗੁਰ ਨਿਕਟਾਰੇ£ ।। 255 ।। 
ਪੁਨਾ ਦਾਸ ਅਨੌਤੀ ਢਿਗ ਗਯੋਂ । ਸਭ ਪ੍ਰਸੰਗ.ਤਿਹੈ ਭਾਖਤ ਭਯੋ । 
ਪਤਿ ਕੀ ਮ੍ਰਿਤ ਸੁਨਤ ਬਿਸਮਾਈ । ਤਤ ਛਿਨ ਧੀਰ ਮਲ ਪਹਿ ਆਈ ।। 256 ॥ 
ਹੇ ਸਤ ਤੋਂ ਪਿਤ ਸੁਰਗ ਸਿਧਾਯੋ । ਤੁਝ ਲੋਵਨ ਹਿਤ ਦਾਸ ਪਠਾਯੋ । 
ਚਲੋਂ ਪਿਤਾ ਕੀ ਕ੍ਰਿਤ ਸੁਵਾਰੋ । ਤਮ ਸੁਤ ਸਸ਼ਟ ਦੇਰ ਨਾ ਧਾਰੋਂ ॥ 257 ॥ 
ਦੋਹਰਾ 
ਧੀਰ ਮਲ ਕਹਿ ਮਾਤ ਕਉ ਹਮਰੋ ਸਾਕ ਨਾਂ ਕੋਇ॥ 
_ ਚਲਓ ਨਾਂ ਸਦਨ ਤਿਆਗ ਕੈ ਜਾਹੁ ਇਛ ਤੁਮ ਹੋਇ ॥ 258 ॥ 
ਚੰਪਈ 
ਸਨ ਕੇ ਬੈਨ ਅਨੌਤੀ ਬਿਸਮਾਈ । ਦਾਸ ਸੰਗ ਚੜ ਕੌ ਰਥ ਧਾਈ । 
ਰੈਨ ਦਿਨਾ ਚਲ ਪਹੁੰਚੇ ਤਹਾਂ । ਕੀਰਤ ਪੁਰ ਥੇ ਸ੍ਰੀ ਗੁਰ ਜਹਾਂ । 259 । 
ਰੁਦਨ ਕਰਤ ਅਨੰਤੀ ਗ੍ਰਿਹ ਜਾਈ । ਦੋਉ ਸਾਸ ਕਉ ਤਬੈ ਮਿਲਾਈ । 
ਸੀ ਗੁਰ ਲੀਏ ਰਾਇ ਹਰਿ ਸੋਗਾ । ਬਾਬੇ ਕੇ ਚੁਨ ਪੁਸ਼ਪ ਉਮੰਗਾ ॥ 260 ॥ 


੫ ਪ੍ਰੋਥੀ ਵਿਚੋਂ £ ਪੋਥੀ ਬਚਨ “ਅ ਤੋਂ ਟ ਪੌਥੀ ਵਿਚੌ' “ਅ ਪੌਥੀ ਦਰਬਾਰੇ 


ਅਧਿਆਇ ਇੱਕਵਾਂ 829 


ਜਾਇ ਦਾਸ ਤਬ ਬੈਦਨ ਧਾਰੀ । ਧੀਰ ਮਲ ਨਹਿ ਅਯੋ ਮੁਰਾਰੀ । 

ਸੀ ਗੁਰ ਗ੍ਰੰਥ ਨ ਦੀਨਾ ਮਾਨੀ । ਕਠਿਨ ਬੈਨ ਕਹਿ ਘਨੇਂ ਗ੍ਰਮਾਨੀ ॥ 261 । 

ਹੇ ਪ੍ਰਭ ਅਨੰਤੀ ਏਹ ਠਾਂ ਆਈ । ਕਹਾ ਗੁਰੂ ਵਰੇ ਕਪਟੀ ਭਾਈ । 

ਦਯਾਸਿੰਧ ਪੁਨ ਦਾਸ ਬੁਲਾਏ । ਐਸ ਕਹਿ ਸਭ ਹੀ ਸਮਝਾਏ 1। 262 ।। 

ਸਾਹਿਬ ਭਾਨੇ ਢਿਗ ਤੁਮ ਜਾਇ । ਕਰ ਬਦਨ ਹਮਰੈ ਢਿਗ ਲਿਆਇ । 

ਨਮਸਕਾਰ ਕਰ ਦਾਸ ਸਿਧਾਏ । ਕਛ ਦਿਨ ਭੀਤਰ ਤਹਿੰ ਪਹੁੰਚਾਏ । 

ਪਿਖ ਰਾਮਦਾਸ ਪੁਰੀ ਸੁਖਦਾਈ । ਜਹਿੰ ਪੇਖਤ ਸੂਰ ਸਦਨ ਲਜਾਈ ॥ 263 ॥ 

ਤਤ ਛਿਨ ਕੀਨੋ ਪੁਰ ਪਰਵੋਸ਼ਾ । ਜਾਇ ਅੰਜੁਲੀ ਕੈ ਆਦੇਸ਼ਾਂ । 

ਬਾਬੇ ਜੀ ਕੀ ਮਿਤ ਸੁਨਾਈ । ਗੁਰ ਆਇਸ ਸਭ ਹੀ ਸਮਝਾਈ ॥ 264 ॥ 

[ਸੁਨ] ਭਾਨੇ ਮਨ ਭਯੋ ਬਿਰਾਗਾ । ਬਿਹਬਲ ਭਯੋ ਪ੍ਰੋਮ ਰਸ ਪਾਗਾ । 

ਬਾਬੇ ਕਾ ਮਨ ਭਯੋ ਬਿਛੌਹਾ । ਦੇਹ ਦਰਸ ਦੁਰਲਭ ਜਗ ਸੋਹਾ ॥ 265 ॥ 

ਨਿਕਟ ਵਟਾਲੇ ਸਥ ਚਲ ਆਏ । ਰਾਮ ਸਦਨ ਸੰਦੇਸ਼ ਪੁਜਾਏ । 

ਰਾਮਾ ਸੁਨਤ ਅਧਿਕ ਬਿਸਮਾਯੋ । ਨਾਰੀ ਜਤ ਵਹੁ ਸੈਗ ਸਿਧਾਯੋਂ ॥ 266 । 

ਭਗਤ ਸਿੰਘ ਭਾਗਣ ਪੁਨ ਦਵਾਰਾ । ਤਜੇ ਪ੍ਰਾਣ ਗੁਰ ਧਾਮ ਸਿਧਾਰਾ । 

ਹਰੀ ਚੈਦ ਭੀ ਪ੍ਰਾਣ ਤਜਾਏ । ਭਯੋ ਵਰਖ ਗੁਰ ਪੁਰੀ ਸਿਧਾਏ ॥ 267 ।੧ 

ਜਾਹਿਬ ਭਾਨਾ ਪੰਥ ਸਿਧਾਵੈ । ਚਰਚਾ ਰਾਮੇ ਸੰਗ ਕਰਾਵੈ । 

ਚਲਤ ਚਾਲ ਮਨ ਆਨੰਦ ਪਾਯ ਗੀਰਤਪੁਰ ਸਭ ਨਗਰ ਦਿਖਾਯੋ 11 268॥ 

ਕਰ ਬਿਨਤੀ ਕੀਨੋ ਪਰਵੇਸ਼ਾ । ਦੇਖ ਸਰਪੁਰੀ ਲਾਜ ਸੁਰੇਂਸਾ । 

ਆਗੈ ਲਾਗੋ ਅਧਿਕ ਦੀਵਾਨ । ਚੌਕੀ ਸ਼ਬਦ ਹੌਤ ਬਚੁਂ ਜਾਨ ।। 269 ॥ 
ਦੋਹਰਾ 

ਦਯਾਸਿੰਧ ਦੁਇ ਰੂਪ ਪਿਖ ਸਾਹਿਬ ਭਾਨਾ ਆਇ । 

ਸਤ ਰਾਮਾ ਪੁਨ ਸਾਥ ਹੈ ਉਠੇ ਲੰਨ ਕੌ ਜਾਇ ॥ 270॥ 
ਚੌਪਈ 

ਪਰਸਪਰ ਚਰਨ ਬੋਦਨਾ ਕੀਨੋ !। ਕੁਸਲ ਪ੍ਰਸੈਨ ਲਹਿ ਆਨੰਦ ਲੀਨ । 

ਭਾਨੇ ਕੀ ਪ੍ਰਭ ਭੁਜਾ ਗਹਾਈ । ਮਧ ਦੀਵਾਨ ਬੈਠੇ ਗੁਰ ਆਈ ।। 271 ॥ 
ਦੋਹਰਾ 

ਬਾਬੇ ਕੀਨੋ ਚਰਿਤ ਜੌ ਸਤਿਗੁਰ ਦੀਓ ਸੁਨਾਇ । 

ਸਾਹਿਬ ਭਾਨਾ ਸੁਨਤ ਹੀ ਰਾਮਾ ਮਨ ਬਿਸਮਾਇ ।। 272 ॥ 

ਰ __ ਚੌਪਈ 
ਬਾਬੋ ਸਾਥ ਆਇ ਗ੍ਰਿਹ ਮਾਈ । ਮਿਲੀ ਮਾਤ ਸਿਉ ਬਹੁ ਬਿਲਲਾਹੀ” । 
ਮਾਤ ਮਰਵਾਹੀ ਧੀਰ ਧਰਾਵੈ । ਮਿਲ ਵਿਛਰਨ!£ ਜਗ ਬਾਤ ਸੁਨਾਵੈ ॥ 273 ॥ 


8 ਪ੍ਰੋਥੀ ਵਿਚੋ' _£ਅ ਪੌਥੀ ਕਲਪ'ਏ] 9% ਤੋ ਦ ਪੰਥੀ ਸੰਜੋਗ 


830 


ਗਰ ਬਿਲਾਸ ਪਾਤਸ਼ਾਹੀ ੬ 


ਤਿਯੋਦਸ ਦਿਨ ਤਾਂਹੀ ਦਿਨ ਜਾਨੋ । ਭਯੋ ਸਮਾਜ ਇਕਨੁ ਬਹੁ ਮਾਨੋਂ । 


ਰੂਪ ਚੋਦ ਗੁਰ ਕੈ ਢਿਗ ਆਯੋ । ਸਾਧੂ ਗੁਰ ਕੇ ਧਾਮ ਸਿਧਾਯੋ ॥ 274 ॥ 
ਰਾਇ ਜੌਧ ਤਾਂਕੇ ਸਗ ਆਇ । ਬਾਬੇ ਮਿਤ ਸੁਨਤ ਬਿਸਮਾਇ ! 
ਦਯਾਸਿੰਧ ਦੀਨੀ ਬਹੁ ਧੀਰਾ । ਸਤਿ ਰੂਪ ਪਿਖ ਮ੍ਰਿਖਾ' ਸਰੀਰਾ । 275 ॥ 
ਜਾਨ ਸਮਾਜ ਸਭੀ ਇਕਠਾਇ । ਆਇਸ ਸੀ ਗੁਰ ਕਰੀ ਤਦਾਇ । 
ਭੌਗ ਸੈ'ਚੀਆਂ ਬਿਧੀਏ ਪਾਯੋ । ਸਭ ਸਮਾਜ ਨਿਜ ਸੀਸ ਝੁਕਾਯੋ ॥ 276 ॥ 
ਦੌਹਰਾ 
ਸੁੰਦਰ ਪਰਮਾਨੰਦ ਜੀ ਤਬ ਲੋ ਪਹੁੰਚੇ ਆਇ । 
ਧਰਮਾਂ ਜਤ ਪਰਿਵਾਰ ਕੇ ਬੀਬੀ ਸਾਥ ਸੁਹਾਇ ।। 277 ॥ 
ਚੌਪਈ 
ਦੇ ਆਦਰ ਗੁਰ ਸਭੈ ਬਠਾਏ । ਕ੍ਰਸ਼ਲ ਪ੍ਰਸੰਨ ਕਹਿ ਧੀਰ ਧਰਾਏ । 
ਬੀਬੀ ਰੋਵਤ ਸਦਨ ਸਿਧਾਈ । ਗਏ ਕ੍ਰਾਤ ਕਹਿ ਕੌਹਿ ਤਜਾਈ । 278 ॥ 
ਮਿਲ ਮਾਤਾ ਤਹਿ ਧੀਰ ਧਰਾਯੋਂ । ਤਬ ਐਸੇ ਗੁਰ ਬੈਨ” ਅਲਾਯੋ । 
ਧੀਰ ਮਲ ਕਰ ਕਪਟਨ ਚੀਨੌ । ਗੁਰੂ ਗ੍ਰਿਥ ਨਹਿ ਦੈ ਰਿਸ ਕੀਨੋ ॥ 279 ॥ 
ਸਾਹਿਬ ਭਾਨੇ ਪੁਨਾ ਅਲਾਯੋਂ । ਹੇਂ ਪ੍ਰਭ ਧੀਰ ਮਲ ਨਹ ਆਯੋ । 
ਤਾਂ ਤੇ ਲਾਇਕ ਅਬ ਹਰਿ ਰਾਇ । ਦੀਜੈ ਤਾਂ ਕਉ ਪਾਗ ਬੰਧਾਇ ॥ 280 ॥ 
ਦਹਰਾ 
ਦਯਾਸਿੰਧ! ਸ੍ਰੀ ਮੁਖ ਕਹਾ ਦੀਜੋ ਦੇਰ ਨਾ ਲਾਇ । 
ਦਈ ਪਾਗ ਹਰਿ ਰਾਇ ਕੌ ਲਾਇਕ ਬ੍ਰਝ ਸਮਾਇ ।। 281 ॥ 
ਚੌਪਈ 
ਸਭ ਨੇ ਪਾਗ ਦਈ ਪੁਨ ਜਾਨੋ । ਲਗੇਂ ਅੰਬਾਰ ਹਰਖ ਬਹੁ ਮਾਨੋ । 
ਰਤਨ ਭਯੋ ਵਾਰ ਨਹਿ ਪਾਰਾ । ਹਰੀ ਰਾਇ ਬਡ ਆਨੰਦ ਧਾਰਾ ॥ 2821੧ 
ਨਿਤ ਨੂਤਨ ਸੁਖ ਭਾਰੀ ਹੋਵੈ । ਬਲਿ ਬਲਿ ਜਾਇ ਨੰਨ ਜੌ ਜੋਵੈ । 
ਸਤਦਵ ਨਦੀ ਨੀਰ ਚਲ ਐਸੇ । ਕਾਂਸੀ ਤੀਰ ਜਾਨਵੀ ਜੌਸੇ ॥ 283 ॥। 
ਕਰ ਮਜਨ ਹਰਿ ਪਾਪ ਅਨੋਕਾ । ਦਰਸ ਪ੍ਰਭੂ ਪੁਨ ਧਾਰ ਬਬੋਂਕਾ । 
ਐਸ ਠੌਰ ਤਜ ਚਲਾ ਨਾ ਜਾਵੈ । ਸਭ ਕਾ ਮਨ ਤਿਹ ਠਾਂ ਲਲਚਾਵੈ ।। 284 ॥ 
ਸੰਦਰ ਕੌ ਪ੍ਰਭ ਐਸ ਅਲਾਯੋ । ਦਾਤੁ ਸੁਤ ਨਹਿ ਇਹ ਠਾਂ ਆਯੋ । 
ਸੁੰਦਰ ਕਹਾ ਸਭੈ ਤੁਮ ਜਾਨੋਂ । ਧੀਰ ਮਲ ਸਾਖਾ ਅਠੁਮਾਨੋ । 285 # 


'ਦ ਪੌਥੀ ਸਿਖਿਆ _“ਐ ਪੋਥੀ ਬਚਨ _ਐ ਤੇ ਏ ਖੌਥੀ ਕ੍ਰਿਪਾ ਨਿਧ 


ਅਧਿਆਇ ਇੰਕੀਵਾਂ ਰ 831 


ਦੋਹਰਾ 
ਭਏ ਮਿਤਤਾ ਤਾਂਹਿ ਸੋ ਤਾਂਤੇ ਅਯੋਂ ਨ ਸੋਇ । 
ਭਗਤ ਸਿੰਘ ਇਹ ਭਾਂਤ ਕੀ ਚਰਚਾ ਅਨਗਨ' ਹੋਇ ।। 2861. 
ਚੌਪਈ 
ਸਨੋ ਸੈਤ ਜੇਤਕ ਥੇ ਆਏ । ਦਯਾਸਿੰਧ ਕੇ ਨਿਕਟਿ ਰਹਾਏ । 
ਏ ਬਿਧ ਅਸੂ ਮਾਸ ਬਿਤਾਯੋ । ਨਿਜ ਗ੍ਰਿਹ ਜਾਵਨ ਕਾਹਿ ਨ ਭਾਯੋ । 287 ॥ 
ਤਬ ਗੁਰ ਖੇਲਹਿੰ ਕੇਹਰ” ਸ਼ਿਕਾਰਾ । ਵਿਚਰ ਕੌਦਰਾ ਮਾਹਿ ਮ੍ਰਰਾਰਾ । 
ਕਬ ਚਰਚਾ ਕਰ ਲਾਇ ਦੀਵਾਨ । ਸੁਨਤ ਸਬਦ ਪ੍ਰਭ ਕ੍ਰਿਪਾ ਨਿਧਾਨ ॥ 288 ॥ 
ਕਰਹਿੰ ਚਰਿਤ ਸੁਖਸਿੰਧ ਅਪਾਰਾ । ਸੁਨੋ ਸੈਤ ਜਿਹ ਨਾਮ ਮੁਰਾਰਾ । 
ਦੀਪਮਾਲ ਕਾ ਮੋਲਾ ਆਯੋ । ਸੈਗਤ ਆਇ ਘਨੀ ਸੁਖ ਪਾਯੋ 1 289।। 
ਮੋਲਾ ਭਯੋ ਜਾਂਹਿ ਨਹੀ ਅੰਤਾ । ਚੜੀ ਭੇਟ ਥਹੁ ਭਾਂਤ ਅਨੌਤਾ । 
ਦੀਪਮਾਲ ਬਹੁ ਭਾਂਤ ਜਗਾਈ.। ਮਨਹੁ ਨਖਤ੍੍‌ ਨਭ ਭੂਮਿ ਸੁਹਾਈ ।। 290 ॥ 
ਰ ਦੌਹਰਾ 
ਮਨ ਬਾਂਛਤ ਫਲ ਪਾਇ ਕੌ ਸੈਗਤ ਗੀ” ਨਿਜ ਧਾਮ । 
ਜਾਹਿਬ ਭਾਨੇ ਆਦਿ ਸਭ ਗੁਰ ਢਿਗ ਰਹੇਂ ਅਕਾਮ ।! 291 । 
ਚੌਪਈ 
ਸਨਹੁ ਪ੍ਰੰਮ ਗੁਰ ਭਯੋ ਜੋਜੀਰਾ । ਰਾਖ ਬਾਂਧ ਵਹ ਸਕਲ ਸਰੀਰਾਂ । 
ਜੋਤਕ ਆਏ ਬੁਲਾਵਨ ਹੇਤੁ । ਬਹੁਰ ਨ ਗਏ ਹਟੈ ਨਿਜ ਕੇਤ੍ਰ । 292 ॥ 
ਰਾਇ ਜੌਧ ਰੂਪੋ ਕੇ ਸਾਥ । ਚਰਚਾ ਕਰ ਬਹੁ ਦੀਨਾ ਨਾਥ । 
ਰਾਮਾ ਧਰਮਾ ਦੋਊ ਸੁਜਾਨ । ਤਾਂ ਸੰਗ ਚਰਚਾ ਕਰਹਿਂ ਨਿਧਾਨ ॥ 2930 
ਸੰਦਰ ਪਰਮਾਨੌਦ ਗਿਆਨੀ । ਬੋਲਤ ਸਦਾ ਪ੍ਰੌਮ ਰਮ ਬਾਂਨੀਂ । 
ਇਨ ਕੌਤਕ ਚਰਚਾ ਜੌ ਗਾਉ” । ਗ੍ਰਿੰਥ ਬਢੰਨ ਤੇ ਅਧਿਕ ਡਰਾਉ” । 294 ॥ 
ਗੁਰ ਢਿਗ ਰਹੇ ਮਾਸ ਖਟ ਬੀਤੇ । ਕਹ ਚਰਿਤ ਕਰ ਆਨੰਤ ਪੀਤੇ । 
ਮੋਲਾ ਤਾਹਿ ਵਿਸਾਖੀ ਹੋਯੌ । ਸੈਗਤ ਘਨੀ ਅਧਿਕ ਸੁਖ ਪੰਯ । 222 ।। 
ਦਹਰਾ 
ਲੰਗਰ ਭੋਜਨ ਭਾਂਤ ਬਹੁ ਖਟ ਰਸ ਸਵਾਦ ਅਪਾਰ । 
ਜੋ ਜਸ ਚਾਹੈ ਪਾਇ ਤਸ ਕਮੀ ਨਾ ਗੁਰ ਕੇ ਦਵਾਰ”।। 296 ॥ 
ਚੌਪਈ 
ਸਦਾ ਭੀਰ” ਗੁਰ ਦੁਆਰ ਰਹਾਵੈ । ਇਕ ਸੰਗਤਿ ਆਵੈ ਇਕ ਜਾਵੈ । 
ਦਿਖ ਭਾਨਾ ਮਨ ਆਨੰਦ ਕਰਹੈ । ਬਲਿ ਬਲਿ ਜਾਇ ਅਧਿਕ ਸੁਖ ਧਰਹੈ ।297।। 


``___-. _ ੍‌ 
/ਦ ਪੌਥੀ ਬਹੁਬਿਧੀ _£ ਪੌਥੀ ਸਿੰਘ 'ਅ ਪੌਥ] ਗਈ %ਅ ਪ੍ੌਥੀ ਦਰਬਾਰ “ਟ ਪੌਥੀ ਦਾਸ 


832 ਰ ਗੁਰ ਬਿਲਾਸ ਪਾਤਸ਼ਾਹੀ ੬ 


ਵਿਸਾਖ ਬੀਤ ਪੁਨ ਜੇਠ ਬਿਤਾਯੋ । ਅਯੋ ਹਾੜ ਕੌਤਕ ਮਨ ਭਾਂਯੋ 
ਰਹੀ ਜਾਮ ਨਿਜ ਕੀਓ ਪਿਯਾਨਾ । ਮਾਤ ਮਰਵਾਹੀ ਲਾਇ ਧਿਆਨਾ ।। 298 । 
ਮਾਤ ਦਮੌਦੀ ਜੰਤ ਤਤ ਮਾਤਾ । ਦੀਓ ਦਰਸ ਐਸੀ ਕਹਿ ਬਾਤਾ । 
ਧਰਾ ਭੂਮਿ ਪਿਆਰੀ ਅਵਤਾਰਾਂ । ਧਰਨੀ ਸੁਤ ਪੁਰ ਭਾਰ ਨਿਵਾਰਾ । 299॥ 
ਪੁਰਮ ਧਾਮ ਅਬ ਅਪਨ ਸਿਧਾਵੇ । ਅਮਰ ਅਚਲ ਨਿਜ ਆਸਨ ਪਾਵੇਂ । 
ਮਾਤ ਮਰਵਾਹੀ ਬੈਦਨ ਧਾਰੀ । ਕੀਨ ਦਰਸ ਨਿਜ ਕਰੀ ਤਿਆਰ] ॥ 300 ।। 
ਦੋਹਰਾ ਰ 
ਕੀਓ ਯਾਦ ਸੀ ਗੁਰੂ ਕੋ ਤਤ ਛਿਨ ਅਏ ਦਿਆਲ । 
ਕਰ ਮਾਤਾ ਪਗ ਬੋਦਨਾ ਭਾਖੋ ਬੋਨ' ਰਸਾਲ ॥ 301 ॥ 
ਚੌਪਈ 
ਹੇ ਪ੍ਰਭ ਸਕਲ ਮਾਤ ਥੀ ਆਈ । ਤਜ ਦੇਹ ਅਸ ਬਾਤ ਅਲਾਈ । 
ਪ੍ਰਾਨ ਅੰਤ ਮੌਰਾ ਅਬ ਆਯੋ । ਦੁਰਲਥ ਤੁਮਰਾ ਦਰਸ਼ਨ ਪਾਯੋ ॥ 302 ॥ 
ਅਬ ਆਇ=ਾਂ ਪ੍ਰਭੁ ਚਾਹ੍ੰ ਤੁਮਾਰੀ । ਹੇ ਪ੍ਰਭ ਦੀਨਾ ਨਾਥ ਮੁਰਾਰੀ । 
ਅਸ ਕਹ ਪਦ ਪੰਕਜ ਲਪਟਾਈ । ਦਯਾਸਿੰਧ ਅਸ ਬਾਤ ਅਲਾਈ ।। 303 ।। 
ਪਿਆਰੀ ਤਮ ਨਿਜ ਰੂਪ ਪਧਾਰੋ । ਇਹ ਠਾਂ ਹਉ” ਕਛ ਕਾਲ ਨਿਹਾਰੋ । 
ਬਹੁਰ ਆਇ ਹਉ ਤੁਮਰੇ ਪਾਸਾ । ਚਿੰਤ ਨ ਕੀਜੈ ਧਾਰ ਹੁਲਾਸਾ ॥ 305 । 
ਮਾਤ ਮਰਵਾਹੀ ਆਨੰਦ ਪਾਯੋ । ਸੂਰਜ ਮਲ ਨਿਜ ਪੁਤੁ ਬੁਲਾਯੋ । 
ਭਾਂਤ ਭਾਂਤ ਕੀ ਸਿਖਯਾ ਦੀਨੀ । ਹੇ ਸੁਤ ਪਿਤ ਆਇਸ ਕਰ ਭੀਨੀ ॥ 306 ॥ 
ਦੋਹਰਾ 
ਪੁਨ ਪਰਵਾਰ” ਸਭ ਬੋਲਾਇਕੈ ਸਭ ਕੌ ਧੀਰ ਧਰ'ਇ । 
ਗੁਰੁ ਮੁਰਤਿ ਹੀਯ ਧਾਰਕੇ ਸੁੰਦਰ ਕਰਸਾਂ ਡਰਾਇ ॥ 306 ॥ 
ਚੌਪਈ 
ਕੀਓ ਸੈਨ ਤਜੈ ਮਾਤ ਪ੍ਰਾਨਾ । ਸਗ ਮਾਤ ਖਟ ਚੜੀ ਬਿਬਾਨਾ । 
ਪਰਮ ਲਛ ਸਮ ਭਾਗ ਬਿਚਾਰੇ । ਡਾਰ ਫੂਲ ਸੁਰ ਜੈਤ ਉਚਾਰੇ ॥ 307 ॥ 
_ਏ ਬਿਧ ਅਪਣੇ ਰੂਪ ਸਮਾਈ । ਮਾਤ ਮਰਵਾਹੀ ਆਨੰਦ ਪਾਈ । 
ਦੌਇ ਘਰੀ ਨਿਸ ਜਬੈ ਰਹਾਇ । ਸਨ ਕਨਿਆ ਪਿਖ ਰੁਦਨ ਉਠਾਇ ॥ 308 ਮ 
ਸਭ ਕਉ ਭਾਨੇ ਧੀਰ ਧਰਾਯੋ । ਬਾਬਕ ਕੌ ਅਸ ਬੈਨ ਅਲਾਯੋ । 
ਮਾਰੂ ਪੜੋ ਲ'ਇ ਨਹੀ' ਦੇਰਾ । ਅਸ ਕੌਤਕ ਨਹਿੰ ਨੈਨਨ ਹੇਰਾ ॥ 309 ॥ 
ਬੀਤ ਨਿਸਾ ਰਵਿ [ਰਸਮ]! ਪਿਆਰੀ । ਮ੍ਰਿਤ ਕਿਿਯਾ ਕਰਿ ਕਰੀ ਤਿਆਰੀ । 
ਗੁਰ ਆਇਸ ਰਚ ਸੁੰਦਰ ਯਾਨਾ । ਲਾਇ ਬਾਦਲਾ ਜਗੀ ਸੁਥਾਨਾ ॥ 310 ॥ 


ਮਮ ਪ੍ਰੰਥੀ ਬਚਨ $ਅ ਪੋਥ] ਆਰ,ਯਾ 9ਐ ਤੋਂ ਦ ਪੋਥੀ ਕੂਟੰਬ €ਦ ਪੌਥੀ ਵਿਚੋ” 


ਅਧਿਆਇ ਇੱਕੀਵਾਂ 833 


ਦੌਹਰਾ 
ਮਾਤ ਨਾਨਕੀ ਨਾਰਿ ਮਿਲ ਤਬੈ ਕਰਾਇ ਇਸਨਾਨ । 
ਔਰ ਕਿਤ ਰਵਿ ਮਲ ਕਰੀ ਤਨ ਧਾਰ ਮਾਤ ਬਿਬਾਨ ।। 311 ॥ 
ਰ _ਚੰਪਈ 
ਤਤ ਛਿੰਨ ਕਾਂਧੋ ਲੀਨ ਬਿਬਾਨਾ । ਸੂਰਜ ਮਲ ਬਿਧੀਆ ਮਨ ਮਾਨਾਂ । 
ਏਕ ਓਰ ਏ ਜੋਧ ਸਰੂਪਾ । ਹਰੀ ਰਾਇ ਕਰ ਚਵਰ ਅਨ੍ਹਪਾ ॥ 312 ॥ 
ਅਈ ਤੇਗ ਮੁਖ ਸੌਖ ਬਜਾਵੈ । ਸੀ ਗੁਰ ਭਾਨਾ ਅਗੁ੍‌ ਸਿਧਾਵੋ । 
ਸੁਨੋ ਸੰਤ ਐਸੀ ਛਬਿ ਹੋਈ । ਡਾਰ ਫਲ [ਸੁਰ] ਆਨੰਦ ਧੋਈ ॥ 313 । 
ਤੀਰ ਸੁਤਦਵ ਚਿਖਾ ਬਨਾਈ । ਚੋਦਨ ਕੀ ਵਡ ਉਚ ਸੁਹਾਈ । 
ਗੁਰ ਆਇਸ ਤਿਹ ਰਾਖ ਬਿਮਾਨਾ । ਸੀ ਗੁਰੁ ਬੈਠੇ ਲਾਇ ਦੀਵਾਨਾ ।। 314 ॥ 
ਦਹਰਾ 
ਰਾਖ ਚਿਖਾ? ਪਰ ਮਾਤ ਤਨ ਸੂਰਜ ਮਲ ਤਦਾਇ । 
ਮ੍ਰਿਤਕ ਕ੍ਰਿਯ' ਸਭ ਹੀ ਕਰੀ ਲਾਂਬੂ ਬਹੁਰ ਲਗਾਇ ॥ 315 ॥ 
ਚੌਪਈ ਰ 
ਕਪਾਲ ਕ੍ਯਾ ਕਰਿ ਕੀਓ ਇਸਨਾਨਾ । ਆਇ ਬੈਠੇ' ਤਬ ਮਧ ਦੀਵਾਨਾ । 
ਕੀਰਤਨ ਭਯੋ ਭੌਗ ਤਬ ਪਾਯੋ । ਪੜ ਸੋਹਿਲਾ ਕੜਾਹ” ਵਰਤਾਇਓ ।। 316 ॥ 
ਪੁਨ ਪ੍ਰਭ ਆਏ ਸਦਨ ਮਝਾਰਾ । ਬਰਨਤ ਸੁੰਦਰ ਤਹਿ ਸੁਖਕਾਰਾ । 
ਕਰ ਪ੍ਰਚਾਵਨੀ ਲੋਕ ਸਿਧਾਏ । ਸੁਨਹੁ ਸੰਤ ਸੰਮਤ ਮੁਖ ਦਾਏ॥ 317॥ 
ਸੋਰਹ ਸਹਸ ਨਬੌ ਪੁਨ ਤੀਨ । ਹਾੜ ਮਾਸ ਅਹਿ ਰੁਤ ਸੁ ਚੀਨ । 
ਥਿਤ ਅਮਾਵਸ ਨਿਜ ਪੁਰ ਵਾਸਾ । ਮਾਂਤ ਮਰਵਾਹੀ ਧਾਰ ਹੁਲਾਸਾ । 318।। 
ਪਾਛੋ ਕੀਰਤਨ ਹੋਤ ਅਪਾਰਾ । ਨਿਤ ਨਰਤਨ ਜਿਹੇ ਨਾਹਿ ਸੁਮਾਰਾ । 
ਇਹ ਬਿਧ ਸੌ ਸਮ ਦਿਵਸ ਬਿਤਾਏ । ਦਿਵਸ ਚਾਉਥੇ ਪੁਸ਼ਪ ਚੁਨਾਏ ॥ 319 ॥ 
ਦਹਰਾ 
ਗੋਗਾ ਪਠਿ ਬਹੁ ਦਰਬ ਦੌ ਪੁਨਾ ਸੋੱ'ਚੀਆਂ ਜੋਇ । 
ਤਾਂਹਿ ਪਾਠ ਬਿਧੀਆ ਕਰੈ ਮਨ ਮਹਿ ਆਨੰਦ ਹੋਇ ॥ 320 ॥ 
ਰ ਚੌਪਈ 
ਨਿਤ ਨਰਤਨ ਹੁਇ ਰਾਗ ਅਨੌਤਾ । ਸੁਨਹੁ ਸੌਤ ਬਰਨੋ ਕਸ ਜੰਤਾ । 
ਤਿਯੋਦਕ ਦਿਵਸ ਕਉ ਭਯੋ ਸਮਾਜਾ । ਬੈਠ ਦਿਵਾਨ ਗਰੀਬ ਨਿਵਾਜਾ । 321 ॥ 
ਪਾਇ ਭੌਗ ਤਹਿ ਦੀਨੀ ਪਾਗ । ਸੂਰਜ ਮਲ ਜਾਨੋ ਵਡਭਾਗ । 
ਸਭ ਮਿਲ ਦਈ ਪਾਗ ਸੁਖ ਸੋਗਾ । ਦੀਓ ਦਾਨ ਪੁਨ ਧਾਰ ਉਮੰਗਾ । 322। 


ਅ ਪੋਥੀ ਵਿਚੋ` ੪ ਪੋਥੀ ਚਿਤ! “ਅ ਪੋਥੀ ਪ੍ਰਸਾਦ 


834 


ਗੁਰ ਬਿਲ'ਸ ਪਾਤਸ਼ਹੀ ੬ 


ਦੂਰ ਦੂਰ ਤੇਂ ਸੰਗਤਿ ਆਵੈ । ਦੇਵੈ" ਪਾਗ ਦਰਸ ਸੁਰ ਪਾਵੇ । 

ਗੁਰ ਕੇ ਚਰਿਤ ਅਨੰਤ ਅਪਾਰਾ । ਸਹਸ ਬਦਨ ਸੌ ਥਕਤ ਅਵਾਰਾ ।। 323 । 

ਮਾਸ ਮਾਸ ਦਿਨ ਚਰਿਤ ਸੁਨਾਉ” । ਬਡੇ ਗ੍ਰੰਥ ਅੰਤ ਨਹਿ ਪਾਉ” । 

ਸੁਚਨ ਪ੍ਰਤੀ ਸਭ ਕਥਾ ਬਖਾਨੀ । ਥੋਰੇ ਤੇ ਬਹੁ ਜਾਨਹੁ ਗਿਆਨੀ । 324 ॥ 
ਦਹਰਾ 

ਜਬ ਗੁਰ ਬੈਠ ਦਿਵਾਨ ਮਹਿ ਭਾਖਤ ਕਥਾ ਵੈਰਾਗ । 

ਸਦਾ ਸੰਗ ਰਾਖੋ ਪ੍ਰਭੂ ਹਰੀ ਰਾਇ ਬਡਭਾਗ । 325 ॥ 
ਚੌਪਏ) 

ਕਛ ਦਿਨ ਹੋਇ ਨ ਪ੍ਰਭੁ ਤੇ ਨਿਆਰਾ । ਹਰੀ ਰਾਇ ਮਨ ਸੇਵਾ ਧਾਰਾਂ । 

ਸ੍ਰਜ ਮਲ ਮਾਨ ਬਹੁ ਦਿਖਾਵੈ । ਅਣੀ ਰਾਇ ਸਦ ਮਸਤ ਰਹਾਵੈ ॥ 326 ॥ 

ਤੇਗ ਬਹਾਦਰ ਸਦ ਰਸ ਰਾਤਾ । ਕਾਹੂੰ ਸਿਉ" ਨਹਿੰ ਭਾਖੈ ਬਾਤਾ । 

ਭੋਜਨ ਕਰਹਿ ਸੀ ਗੁਰ ਜਬਹੀ" । ਸਾਧੂ ਨਿਕਟ ਬੁਲਾਵੈ" ਤਬਹੀ” । 327" 

ਹਰਿ ਰਾਇ ਕੌ ਨਿਕਟ ਬਹਾਵੈ" । ਸੀਤ ਭੋਜ ਦੇ ਹਰਖ ਧਰਾਵੈ' । 

ਸਦਾ ਵੈਰਾਗ ਗਿਆਨ ਕੀ ਚਰਚਾ । ਤਤ੍ਰ ਰੂਪ ਬਰਨ ਕਰ ਪਰਚਾ ॥ 328 ।॥ 

ਕੀਏ ਚਰਿਤ ਬਹੁ ਕੌਨ ਗਿਨਾਵੈ । ਬੀਤ ਮਾਸ ਦਸ ਸੈਗਤ ਆਵੈ । 

ਦੇਸ ਦੇਸ ਸੈਗਤਿ ਅਨਪਾਰੀ । ਮੇਲਾ ਭਯੋ ਵਿਸਾਖੀ ਭਾਰੀ । 329 ॥। 
ਦੌਹਰਾ 

ਲਾਗੋ ਅਧਿਕ ਦੀਵਾਨ ਤਬ ਹੌਤ ਗੁਰ ਬਹੁ ਜਾਨ । 

ਏਕ ਸਿਖ ਸੁਖ ਪਾਇ ਕੌ ਠਾਢਾ ਭਯੋ ਮਹਾਨ ॥ 330 ॥ 
ਚੰਪਈ 

ਭਗਤ ਸਿੰਘ ਗਰਿ ਅੰਚਰ ਪਾਯੋਂ । ਜੌਰ ਹਾਥ ਅਸ ਬੈਨ ਅਲਾਯੋ । 

ਹੋ ਪ੍ਰਭ ਦੀਨਾਨਾਥ ਗੁਸਾਈ । ਤੁਮਰੀ ਉਪਮਾ ਕਹੀ ਨ ਜਾਈ ॥ 331 ॥ 

ਅਨੁਪ ਸਹਰ ਮਮ ਧਾਮ ਮੁਰਾਰਾਂ । ਗੈਗਾ ਤੀਰ ਜਾਨ ਕਰਤਾਰਾ । 

ਦਯਾ ਰਾਮ ਮਮ ਨਾਮ ਅਨਾਥ । ਤੁਮ ਸਬ ਨਾਯਕ ਦੀਨਾਨਾਥ ॥ 332 ॥ 

ਜਿਲਹਰੇ ਹਮਰੀ ਜ਼ਾਤ ਸੁਆਮੀ । ਤੁਮ ਘਟਿ ਘਟਿ ਕੇ ਅੰਤਰਜਾਮੀ । 

ਮੇਰੇ ਸਦਨ ਸੁਤਾ ਰਿਖ ਜਾਨੋ । ਗੁਨਦਾਯਕ ਜਿਹ ਤੇਜ ਮਹਾਨੋ ੧੧ 323 ।। 

ਏਕ ਸਿੱਖ ਹਮਰੈ ਗਿਹ ਆਯੋ । ਸ੍ਵਨ ਸੁਤਾ ਤਿੰਹ ਮੰਤ੍ਰ ਸੁਨਾਯੋਂ । 

ਸਕਲ ਸੁਤਾ ਮਮ ਐਸ ਅਲਾਵੈ । ਬਰ ਰਾਇ ਹਰਿ ਔਰ ਨਾ ਭਾ ॥ 334 ॥ 
ਦੌਹਰਾ 

ਹੇ ਪ੍ਰਭੂ ਤੁਮਰਾ ਜਸ ਭਯੋ ਦੇਸ ਦੇਸ' ਅਨ ਪਾਰੇ । 

ਧਰ ਇਛਾ ਆਯੋ ਪ੍ਰਭੂ ਪ੍ਰਰਹੁ ਚਾਹਿ ਸੁਧਾਰ ।। 332 ॥ 


4. 
॥ਅ ਪੋਥ[ ਨਠਰ “ਅ ਤੇ ਏ ਪੌਥੀ ਥਦੇਸ 


ਅਧਿਆਂ ਇ ਇੱਕੀਵਾਂ 835 


ਚੌਪਈ 
ਹਰੀ ਰਾਇ ਕੀ ਦਾਸੀ ਕੀਜੇ । ਮੌਰੀ ਸੁਤਾ ਸਾਂਤ ਪ੍ਰਭ ਲੀਜੈ । 
ਦਯਾਸਿੰਧ ਅਸ ਬੈਨ ਅਲਾਇ । ਦਯਾਰਾਮ ਰਹਿ ਮੌਨ ਤਦਾਇ ॥ 336 ॥ 
ਦਯਾ ਸਿੰਘ ਜਾਨੀ ਮਨ ਬਾਤਾ । ਨਾਰਦ ਦਾਤ ਸੁਤਾ ਕਹਿ ਸਾਤਾ॥ __ 
ਕਰ ਪੰਕਜ ਸਿਉ” ਧੀਰ ਧਰਾਯੋਂ । ਦਯਾਰਾਮ ਕਉਂ ਧੈਨ ਅਲਾਯੋ । 337 ॥ 
ਦੈ ਆਦਰ ਤਹਿੰ ਨਿਕਟ ਬੈਠਾਇ । ਸਭ [ਕਉ]! ਸ੍ਰੀ ਮੁਖ ਅਸ ਅਲਾਇ । 
ਸਾਹਿਬ ਭਾਨਾ ਜੀ ਸੁਨ ਲੀਜੈ । ਦੀਰਘ ਹੁਇ ਲਘੁ ਸਾਕ ਨ ਕੀਜੈ ॥ 338 ॥ 
ਤਾਂਤੇ ਤਤ ਛਿਨ ਦਾਸ ਪਠਾਵੋ । ਧੀਰ ਮਲ ਕੌ ਈਹਾ ਬ੍ਲਾਵੋਂ । 
ਭਾਨੇ ਪਾਤੀ ਤਬੇ ਲਿਖਾਈ । ਸਕਲ ਬਾਤ ਕਹਿ ਦਾਸ ਪਠਾਈ ॥ 339 ॥ 
ਦੋਹਰਾ 
ਲੈ ਆਇਸ ਕਰ ਬੰਦਨਾ ਕੀਨਹੁ ਦਾਸ ਪਯਾਨ । 
ਪਹੁੰਚਿਯੋ ਤਬ ਅਹਿ” ਤੀਸਰੇ ਚਰਨ ਬੈਦਨਾ ਠਾਨ ॥ 340 ॥ 
ਚੌਪਈ 
ਚੈ ਪਾਤੀ ਮੁਖ ਬਾਤ ਸੁਨਾਈ । ਦਯਾਸਿੰਧ! ਅਸ ਤੋਹਿ ਅਲਾਈ । 
ਗੁਰੁ ਕੇ ਧਾਮ ਪਿਤਾ ਤਮ ਗਯੋ । ਮਾਤ ਧਾਮ ਗੁਰੁ ਵਾਸਾ ਕਯੋ ॥ 3411॥ 
ਕਬੀ ਬਿਸ੍ਰਾਸ ਪ੍ਰਾਨਨ ਕੌ ਨਾਹੀ । ਹੋ ਸੁਤ ਤੋਂਕਉ ਔਸ ਨਾ ਚਾਹੀ । 
ਏਹੁ ਠਾਂ ਆਵਹੁ ਧਾਰ ਉਮਾਹਾ । ਹੈਂ ਸੁਤ ਕਰਹੋ” ਤੋਰ ਵਿਵਾਹਾ । 342॥ 
ਕਹਾ ਔਰ ਗੁਰ ਗ੍ਰਿੰਥ ਲਿਆਯੋ । ਲਿਖਾ ਅਰਧ [ਹਮ[$ ਔਰ ਲਿਖਾਯੋ । 
ਹੋ ਸੁਤ ਸਭ ਧਨ ਧਾਮ ਤਿਹਾਰੇ । ਇਹ ਠਾਂ ਆਇ ਚਿੰਤ ਨਹਿੰ ਧਾਰੇ ।। 343 ।। 
ਤੁਰਕ ਨੇਹੁ ਅਤਿਸੈ ਦੁਖਦਾਈ । ਗੁਰ ਸੁਤ ਹੋਇ ਐਸ ਨਹਿ ਭਾਈ । 
ਅਤਿ ਪ੍ਰਬੀਨ ਤੁਮ ਬੁਧਿ ਅਪਾਰਾ । ਭਗਤ ਸਿੰਘ ਅਸ ਬਾਤ ਉਚਾਰਾ /। 344 ॥ 
ਰ ਦੋਹਰਾ 
ਗੋਰ ਮਲ ਐਸਾ ਕਹਾ ਹਮ ਜਾਨਤ ਸਬ ਬਾਤ । 
ਕਪਟ ਧਾਰ ਤੌਕਉ ਪਠਾ ਚਾਹਿ ਮੰਹਿ ਕਰ ਘਾਤ ॥ 345 । 
ਰ ਚੌਪਈ ਰ 
ਮੋਹਿ ਪਿਤਾ ਜਬ ਬਿਆਹ ਰਚਾਯੋ । ਦੀਓ ਨ ਕਰਨ ਤੁਰਤ ਵਹੁ ਘਾਯੇ | 
ਤੌਸੇ ਮੌਕਉ ਚਾਹ ਸੋਘਾਰਾ । ਤੁਮਰੋ ਛਲ ਹਮ ਸਗਲ ਨਿਹਾਰਾ ।। 346 4) 
ਕਰਹੁ ਵਿਵਾਹ ਨਾ ਤਿਹ ਠਾਂ ਜਾਇ । ਅਧਿਕ ਦਬ ਢਿਗ ਈਹਾਂ ਕਰਾਇ । 
ਔਰ ਗ੍ਰਿੰਥ ਗੁਰ ਕਬੀ ਨ ਦੀਜੈ । ਇਹੁ ਕੇ ਬਲ ਕਲ ਕੋ ਸੁਖ ਕੀਜੈ 1! 347 ।। 


'ਅ ਪੌਥੀ ਕਮਲ ' ਪੋਥੀ ਵਿਚੋ" $ਅ ਪੋਥੀ ਦਿਨ % ਪੌਥੀ ਕ੍ਰਿਪਾ ਨਿਧਾਨ ਟ ਪੰਥੀ ਵਿਚੋਂ 


836 ਗੁਰ ਬਿਲਾਸ ਪਾਤਸ਼ਾਹੀ ੬ 


ਔਰ ਕਟਕ ਬਹੁ ਬੈਠ ਉਚਾਰੇ । ਮੰਦ ਕਾਨ ਤਬ ਦਾਸ ਪਧਾਰੇ । 
ਆਏ ਦਾਸ ਗੁਰੁ ਨਿਕਟ ਸਿਧਾਏ । ਕਰ ਬੈਦਨ ਅਸ ਬੋਨ ਅਲਾਏ ।। 348 ॥ 
ਹੋ ਪ੍ਰਭ ਤਾਂਹਿ ਬੁਧਿ ਅਤਿ ਘੌਰਾ । ਭਾਖਭ ਆਗੈ ਬੈਨ ਕਠੌਰਾਂ । 
ਸਕਲ ਬਾਤ ਤਾਂਕੀ ਸਮਝਾਈ । ਆਯੋ ਨਾਹਿ ਘਨੇ ਦੁਖਦਾਈ ।। 349 ॥ 
ਦੋਹਰਾ 
ਸਾਹਿਬ ਭਾਨੇ ਸਿਉ ਪ੍ਰਭੂ ਐਸੇ ਕੀਨ ਉਚਾਰ । 
ਗੁਰ ਨਾਨਕ ਕੇ ਬਚਨ ਸਿਉ” ਪ੍ਰਿਥੀਏ ਕੇ ਅਵਤਾਰ ।। 350 ॥ 
ਚੌਪਈ 
ਕਪਟ ਅਵਤਾਰ ਧੀਰ ਮਲ ਜਾਨੋ । ਗੁਰੁ ਨਾਨਕ ਜੌ ਆਇਸ ਠਾਨੌ । 
ਤਾਂਤੇ ਮੇਲ ਨਾ ਯਾ ਸੌਗ ਕੀਜੈ । ਕਪਟੀ ਜਾਨ ਦੂਰ ਤਜ ਦੀਜੋ ।। 351 ॥ 
ਹਰੀ ਰਾਇ ਕੀ ਕਰਹੁ ਸਗਾਈ। ਉਤਮ ਦਿਜ” ਅਬ ਲੋਹੁ ਬੁਲਾਈ । 
ਸਾਹਿਬ ਭਾਨੇ ਬਿਪ੍‌ ਬੁਲਾਯੋਂ । ਲਗਨ ਸੋਧ ਅਸ ਬੈਨ ਅਲਾਯੋਂ । 352 ॥ 
ਸੌਧ ਲਗਨ ਗ੍ਰਹਿ ਬਿਪ੍ਰ ਉਚਾਰਾ । ਉਤਮ ਸਮਾ ਜਾਨ ਇਹ ਵਾਰਾ । 
ਤਤ ਛਿਨ ਕੀਨੀ ਰੀਤਿ ਬਨਾਇ । ਪਾਯੋ ਝੋਲੀ ਸਗਨ ਤਦਾਇ ॥ 353 ।। 
ਦਯਾ ਰਾਮ ਮਨ ਆਨੰਦ ਪਾਯੋ । ਭਾਲ ਰਾਇ ਹਰਿ ਤਿਲਕ ਲਗਾਂਯੋਂ । 
ਧਾਰ ਆਨੌਦ ਸਭ ਦੇਤ ਬਧਾਈ । ਬਾਂਟਹਿ ਛ੍ਰਹਾਰੇ ਗਰੀ ਮਿਠਾਈ ॥ 354 '। 
ਰ ਦਹਰ” 
ਦੀਨੋ ਦਾਨ ਅਨੰਤ ਗੁਰੁ ਕੋਊ ਸਕੈ ਉਚਾਰ । 
ਕਮੋਰ ਮੇਰ ਚਿੰਤਾ ਕਰੀ ਜਿਨ [ਮਮ]! ਬਾਂਟਨ ਧਾਰ ।। 355 ॥ 
ਸਵੇਯਾ 
ਰਾਮ ਦਯਾ ਰਿਖ ਸਾਤ ਕਰ ਆਨੌਦ ਭਾਰ ਹੀਏ ਬਹੁ ਸੁਖ ਪਾਯੋ । 
ਮੰਦਰ ਮਾਤ ਸੁ ਆਨੰਦ ਕੌ ਮਿਲ ਗਾਵਤ ਨਾਰਿ ਬਡੋ ਸੁਖ ਪਾਯ । 
ਬਾਜ ਬਜੇ ਬਹੁ ਭਾਂਤਨ ਕੇ ਜਨ ਭੂਮਿ ਅਕਾਸ਼ ਕੇ ਬਾਦ ਮਿਲਾਯੋ । 
ਭੂਪ ਭਯੋ ਜਨ ਰੈਕ ਗਯੋ ਜੋਊ ਤਾਂਹਿ ਕੋ ਮਾਂਗਨ ਫੌਰ ਨਾ ਆਯੋ । 356 ॥ 
ਤਿਲਕ ਬਿਰਾਜਤ ਭਾਲ ਮਹਿ ਸ਼ੰਦਰ ਰਾਇ ਹਰੀ ਗ੍ਰਿਹ ਮੋ ਚਲਿ ਆਏ । 
ਅਨੌਤੀ ਸੁ ਆਨੰਦ ਪਾਇ ਮਹਾਂ ਮੁਖ ਚੁੰਮ ਘਨੇ ਬਿਤ ਬਾਂਟ ਕਰਾਏ । 
ਨਾਨਕੀ ਮਾਤ ਅਘਾਤ ਨਹੀ” ਬਹੁ ਵਾਰ ਕਰੈ ਮਿਲ ਨਾਰਿ ਸਹਾਇ । 
ਬੀਬੀ ਸੁ ਆਨੰਦ ਪਾਇ ਘਨ ਮੁਖ ਗਾਵਤ ਮੰਗਲਚਾਰ ਤਦਾਏ ।। 357 ॥ 
ਦੋਹਰਾ 
ਦਿਜ! ਭੋਜਨ ਅਨਗਨ ਕਰਹਿ ਘਨੀ ਦਛਨਾ? ਪਾਇ । 
ਦੇਤ ਅਸੀਸਾਂ ਰਿਖ ਦਿਜੇ ਚਿਰੈਜੀਵ ਭਵ ਗਾਇ ॥ 328 ॥ 


8ਅ ਅਤੇ ਏ ਪੋਥੀ ਬਿਪੁ £ਅ ਪੌਂਥੀ ਵਿਚੋ “ਅ ਪੌਥ] ਬਿਪੁ_ “ਅ ਪੋਬੀ ਦਖਨ' 


ਅਧਿਆਇ ਇੰਕੀਵਾਂ 837 


ਚੌਪਈ 
ਮੰਗਲ ਭਯੋ ਤੀਨ ਦਿਨ ਭਾਰੀ । ਸਨੋ ਸੋਤ ਕਛ ਵਾਰ ਨਾਂ ਪਾਰੀ । 
ਦਯਾਰਾਮ ਪਿਖ ਆਨੰਦ ਪਾਵੈ । ਦੇਖ ਰੂਪ ਗੁਰ ਬਲਿ ਬਲਿ ਜਾਵੈ ॥ 359 ॥ 
ਹਾਥ ਜੌਰ ਪੁਨ ਬਿਨ ਅਲਾਇ । ਹੇ ਪ੍ਰਭ ਸਾਹਾ ਕਰੋ ਸੁਧਾਇ । 
ਦਯਾ ਸਿੰਧ ਤਬ ਗਨਕ ਹਕਾਰਾ । ਸ੍ਰੀ ਮੁੱਖ ਐਸੇ ਕੀਨ ਉਚਾਰਾ ॥ 360 ॥ 
ਹੇ ਦਿਜ ਸਾਹਾ ਸੋਧ ਸੁਨਾਵੌ । ਹੋਇ ਨਿਕਟ ਨਹਿ ਦੇਰ ਲਗਾਵੋ । 
ਗਨਕ ਸੋਧ ਅਸ ਬੈਨ ਅਲਾਯੋ । ਰੇ ਪ੍ਰਭ ਸਾਹਾ ਸਫਲ ਦਿਖਾਯੋ ।। 361 ।। 
ਹਾੜ ਸਪਤ ਦਸ ਦਿਨ ਜਬ ਜਾਵੈ । ਤਾਂ ਦਿਨ ਸਾਹਾ ਬੇਦ ਬਤਾਵੈ । 
ਦਯਾ ਰਾਮ ਸੁਨ ਆਨੰਦ ਪਾਯੋ । ਲੈ ਆਇਸ ਨਿਜ ਧਾਮ ਸਿਧਾਂਯੋ ।। 362 ॥ 
ਦੌਹਰਾ 
ਤੀਨ ਤਿਯਾ ਥੀ ਤਾਂਹਿ ਕੀ ਸਪਤ ਸੁਤਾ ਸੁਖ ਖਾਨ । 
ਦੋਇ ਦੋਇ ਸਿਯਾਮ ਏਕ ਕੇ ਘਨੋ ਦਬ ਗ੍ਰਿਹਿ ਜਾਨ ।। 363 । 
ਚੌਪਈ 
ਜਾਇ ਧਾਮ ਸਭ ਬਾਤ ਸੁਨਾਈ । ਗੁਰੁ ਸੁਤ ਨੰਦਨ ਕਰੀ ਸਗਾਈ । 
ਤੀਨ ਤ੍ਰਿਯਾ ਮਨ ਆਨੰਦ ਪਾਯੋ । ਸਾਂਤ ਸੁਤਾ ਸੂਖ ਭਾਰ ਉਪਾਯੌ । 364 ॥ 
_ ਕੀਨ ਅਰੈਭ ਬਾਜ ਦਰਬਾਜੈ । ਭਾਂਤ ਭਾਂਤ ਗ੍ਰਿਹ ਆਨੰਦ ਛਾਜੇ । 
ਇਹੁ ਠਾਂ ਸਰੀ ਗੁਰੁ ਕੀਓ ਅਰੰਭਾ । ਪੇਖ ਹੀਆ ਅਤਿ ਮਾਨ ਅਚਭਾ ।। 365 ॥ 
ਬਾਜਤ ਤੂਤੀ ਔਰ ਮ੍ਰਿਦੇਗਾ । ਡੇਫ ਨਿਸ਼ਾਨ ਸੇ ਪ੍ਰਨਵ ਉਮੰਗਾ । 
ਵਿਚ ਵਿਚ ਤੁਰਹੀ ਯੌ' ਛਬ ਪਾਵੈ । ਸੂਰ ਮੰਗਲ ਗ੍ਰਹਿ ਪੇਖ ਲਜਾਵੈ । 366 ॥ 
ਰੰਗ ਰੰਗ ਬਰ ਅੰਬਟ ਧਾਰੀ । ਗਾਵਤ ਮਿਲੀ ਝੁੱਡ ਬਹੁ ਨਾਰੀ । 
ਸੌਰਠ ਔਰ ਮਲਾਰ ਮਲਾਵੈ । ਔਰ ਕਾਨਰੋ ਤਾਨ ਬਜਾਵੈ ।। 367 ॥ 
ਦੋਹਰਾ 
ਸਨੇ ਜੋਇ ਰਹਿ ਅਟਕ ਮਨ ਖੰਜਨ ਦਿਗਿ ਪਿਕ ਬੈਨ । 
ਦੇਵਤਿਆ ਮਿਲ ਗਾਇ ਸੌ ਨਾਰ ਰੂਪ ਕੀ ਐਨ ॥ 368 ॥ 
ਚੌਪਈ 
ਨਿਜ ਭੀਤਰ ਐਸੇ ਕਹਿ ਨਾਰੀ । ਹੇ ਅਲੀਏ? ਬਡ ਬਥਿਸਮਹਿ ਧਾਰੀ । 
ਇਕਠੇ ਸਾਤ ਬਿਆਹ ਨਾ ਚੀਨੇ । ਸਾਤ ਨਾ ਕ੍ਰਿਸ਼ਨ ਦੁਆਪਰ ਕੀਨੇ । 369 ॥ 
ਔਰ ਦਰੋਪਤੀ ਪੰਚ ਭਤਾਰੀ । ਸਪਤ ਵਿਵਾਹ ਨਾ ਕਾਹਿ ਨਿਹਾਰੀ । 
ਬਹੌਰੁ ਮਹਿਮਾ ਗੁਰੂ ਕੀ ਜਾਨ । ਗਾਵਤ ਨਾਰੀ ਬਹੁ ਸੁਖ ਮਾਨ ॥ 370 ॥ 


“ਚ ਪ੍ਰੌਥੀ ਇਮ “ਅ ਤੇ ਏ ਪੋਥੀ ਸਖੀਏਂ 


838 ਗੁਰ ਬਿਲ'ਸ ਪਾਤਸ਼ਾਹ” ੬ 


ਕਾਢ ਮਿਠਾਈ ਤਾਤ ਅਪਾਰ । ਬਿਧੀ ਚੋਦ ਸਭ ਬਯੋਤ ਸਵਾਰ । 

ਬਾਜੀ ਅਸਤ ਭਾਂਤ ਬਹੁ ਲੀਨੀ । ਅਧਿਕ ਮੌਲ ਦੈ ਇਕਠੀ ਕੀਨੀ ।। 371 ॥ 

ਰਚ ਸਰਗਸਤ ਚੋਬ ਹਰ ਜਾਨੋ । ਜਰਤ ਚੁਨੀਆਂ ਤੇਜ ਮਹਾਨ । 

ਦਧ ਸਤ ਝਾਲਰ ਅਤ ਛਬਿ ਧਾਰੇ । ਰਵਿ ਸਸਿ ਪੇਖ ਹੀਯੇ ਮੰਹਾਰੇ । ੭72 । 
ਦੋਹਰਾ 

ਬੀਤਿਓ ਜੇਠ ਆਨੰਦ ਸਿਉ” ਅਯੋਂ ਹਾੜ ਸੁਖਦਾਇ । 

ਦਯਾਂ ਸਿੰਧ! ਹਰਿ ਮੌਜ ਸਿਉ ਦੇਖ ਕਵੀ ਬਲ ਜਾਇ । 373 ॥ 

ਰ ਚੌਪਈ 

ਸਾਹਿਬ ਭਾਨਾ ਬਿਧੀਆ ਦੋਊ । ਇਨ ਆਇਸ ਮਹਿ ਚਾਲਤ ਓਹ੍ । 

ਏਕ ਕਾਜ ਨਿਜ ਮੁਖਹੁ ਅਲਾਵਹਿ । ਪਾਂਚ ਸਾਤ ਕਰ ਆਗੇ ਆਵਹਿ । 374 । 

ਮਿਲ ਮਿਲ ਆਇ ਕੌਹੀਆਂ ਨਾਰੀ । ਉਤਰੇ ਧਾਰ ਬਜਾਵਤ ਤਾਰੀ । 

ਦੇਖੈ ਆਇ ਮੌਹਿ ਮਨ ਮੋਹੀ । ਅੰਝੜ ਜੈਸ ਬਿਦੇਹੀ ਕੋਈ ॥ 375 ॥ 

ਕਿਹ ਠਾਂ ਭੌਜਨ ਐਔ ਪਕਵਾਨਾ । ਪਾਵਤ ਜੌ ਰਚ ਅਪਨੀ ਜਾਨਾਂ । 

ਦਯਾਸਿੰਧ ਢਿਗ ਹੋਵੈ ਰਾਗਾਂ । ਖੇਖਤ ਸੌ ਜਾਂਕੇ ਬਡਭਾਗਾ ।। 376 ॥ 

ਹਾੜ ਤਿ੍‌ਯੋਦਸ ਦਿਵਸ ਬਿਤਾਯੋ । ਰਚੀ ਬਰਾਤ ਪਯਾਨ ਕਰਾਂਯੋਂ । 

_ ਜਗਤ ਗੰਤਿ ਜੌ ਹੁਤੀ ਅਪਾਰਾ । ਸੋ ਸਭ ਕੀਨੀ ਭਾਂਤ ਅਪਾਰਾ । 377 ।। 

ਦੋਹਰਾ 

ਸਜ ਸਜ ਬਾਹਨ ਭਾਂਤ ਬਹੁ ਰੋਗ ਰੌਗੀਲੇ ਨੈਨ। _ 

ਛਬੀਲੇ [ਬਹੁ]? ਹੈ ਚੜੇ ਪੇਖਤ ਲਾਜਤ ਮੈਨ ॥ 378 ॥ 
ਚੌਪਈ 

ਰਾਜਤ ਖਾਸੇ ਜਗਪਤਿ ਨਾਯਤ । ਔਰ ਸਵਾਰ ਹੁਇ ਦੋਇ ਪਾਇਕ । 

ਦੂਲੋ ਘੌਰੀ ਰਾਜਤ ਐਸੇ । ਕਾਮ ਨਾਰਿ ਰਤਿ ਸੌਗਤ ਜੈਸੇ ।। 379 ॥ 

ਲਾਜਤ ਪੇਖ ਰੁਪ ਅਸ ਸੌਹੈ । ਪੇਖਤ ਚਾਲ ਸਭੋ ਮਨ ਮੰਹੈ । 

ਦੂਲੋ ਅੰਬਰ ਪੀਤ ਸਵਾਰੇ । ਪੇਖਤ ਪੰਥੀ ਮੌਹਤ ਸਾਰੇ । 380 ॥ 

ਬਸਤ ਪੰਥ ਚਲ ਐਸ ਬਰਾਤਾ । ਬਜਤ ਬਾਜ ਸਭ ਪੁਲਕਤ ਮਾਤਾ । 

ਜਨੇ ਸਨੇ ਚਲ ਪੰਥ ਮਝਾਰਾ । ਦਿਵਸ ਪਾਂਚਵੇ ਸ਼ਹਰਾ ਨਿਹਾਰਾ ॥ 381 ॥ 

ਨਾਮ ਅਨੂਪ ਰੂਪ ਜਿੰਹ ਭਾਰੀ । ਪਾਵਨ ਗੈਗਾ .ਤੀਰ ਪਧਾਰੀ । 

ਦਯਾਰਾਮ ਬਾਜੇ ਸੁਨ ਬਾਜੇ । ਆਗੇ ਆਗੂ ਲੈਨ ਸੁ ਸਾਜੇ ॥ 382 ॥ 

ਘਨੇ ਕਹਾਵਰ ਲਾਦ ਚਲਾਈ । ਭੁਖਨ ਅੰਬਰ ਡਾਰ ਮਿਠਾਈ । 

ਦਧ ਚਿਰਵਾ ਉਪਹਾਰ ਅਪਾਰਾ । ਆਨੰਦ ਸੋ ਚਲਿ ਘਨੇ ਕਹਾਂਰਾ ।॥ 383 ॥ 


&ਅ ਪੌਬੀ ਕ੍ਰਿਪਾਨਿਧਿ ਅ ਤੋਂ ਏ ਪੌਬੀ ਵਿਚੋ” “ਅ ਪੌਥੀ ਨਗਰ 


ਅਧਿਆਇ ਇੱਕੀਵਾਂ 839 


ਦੋਹਰਾਂ 
ਦੋਊ ਓਰ ਬਗ ਮੇਲ ਕੌ ਉਛਲੇ ਆਨੰਦ ਧਾਰ । 
ਮਿਲੈ ਹਰਖ ਧਰ ਆਪ ਮਹਿ ਆਗੇ ਧਰ ਉਪਹਾਰ ॥ 384 ।। 
ਚੌਪਈ 
ਜਿਤੋ ਦਬ ਗੁਰ ਆਗੇ ਆਯੋ । ਦੀਓ ਬਾਂਟ ਤਹਿੰ ਧੀਰ ਧਰਾਯੋਂ । 
ਬਾਜਤ ਬਾਜੇ ਆਮਦਨ ਕੀਨੀ । ਦਾਸੀ ਪਾਇ ਰੋਕ ਸੂਖ ਲੀਨੀ ॥ 385 ॥ 
ਭਏ ਭੂਪ ਮਨ ਆਨੰਦ ਪਾਯੋ । ਨਿਜ ਕੁਲ ਦਾਰਦ” ਸਗਲ ਮਿਟਾਯੋ । 
ਆਛੋ ਗ੍ਰਿਹਿ ਪਿਖ ਦੀਓ ਉਤਾਰਾ । ਜਾਂ ਮਹਿ ਸੁਖ ਬਹੁ ਭਾਂਤ ਸਵਾਰਾਂ ।। 386 ॥ 
ਦੇਖ ਬਰਾਤ ਮੰਹਿ ਪੁਰ ਨਾਰੀ । ਪੇਖਤ ਆਇ ਸੁ ਕਾਮ ਵਿਸਾਰੀ । 
ਦਯਾ ਰਾਮ ਬਹੁ ਦਰਬ ਪਠਾਯੋ । ਬਾਂਟ ਦਯਾਨਿਧਿ ਸਭ ਸੁਖਦਾਯੋ ॥ 387 ॥ 
ਦਿਵਸ ਬੀਹਾਇ ਨਿਸਾ ਪ੍ਰਗਟਾਈ । ਗ੍ਰਿਹਿ ਗ੍ਰਿਹਿ ਮੰਗਲ ਦੀਪ ਜਗਾਈ । 
ਦਯਾਰਾਮ ਦਿਜ ਤਬ ਪਠਾਏ । ਸੀ ਗੁਰ ਮਿਲਨੀ ਹੇਤ ਬੁਲਾਏ ।। 388 ॥ 
___ ਦਹਰਾ 
ਨੀਮ ਜਾਨ ਨਿਸ ਤਬ ਗਈ ਸੀ ਗੁਰੁ ਭਏ ਤਿਆਰ । 
ਸਾਉ ਸਗਲੇ ਸੰਗ ਲੰ ਬਾਜੇ ਬਜਤ ਅਪਾਰ ॥ 389 ॥ 
____ ਚੌਪਈ 
ਬਾਜੀ ਅਸਤ ਚਲਤ ਬਹੁ ਆਗੇ । ਦੇਖ ਪੁਰੀ ਜਨ ਸਭ ਸੁਖ ਪਾਗੇ । 
ਦੋਉ ਸੂਏ ਰਹਿ ਠਾਂਡ ਤਦਾਏ । ਬਾਜੀ ਅਸਤ ਮਧ ਛਬ ਪਾਏ ।। 390 ।॥ 
ਤਾਂਹਿ ਬਿਹਾਇ ਪਾਸਤੇ ਆਏ । ਦਯਾਰਾਮ ਬਹ ਭੇਂਟ ਧਰਾਏ । 
ਸ਼ੰਦਰ ਹੈ ਪਟ ਭੁਖਨ ਭਾਰੇ । ਧਾਰ ਅਸ਼ਰਫੀ ਅੰਚਰ ਡਾਰੇ ॥ 391 ॥ 
ਦਯਾ ਸਿੰਧ ਕੇ ਚਰਨੀ ਲਾਗਾ । ਭਗਤ ਸਿੰਘ ਜਾਨੋਂ ਵਡ ਭਾਗਾ । 
ਕਰ ਪੰਕਜ”! ਸਿਉ ਪ੍ਰਭੁ ਉਠਾਯੋਂ । ਸੁਨਹੁ ਸੈਤ ਗੁਰੁ ਕਠ ਲਗਾਯੌ ॥ 392 ॥ 
ਦਯਾ ਰਾਮ ਬਹੁ ਬਿਨੈ ਅਲਾਈ । ਮੰਹੈ' [ਅਨਾਥ[” ਪ੍ਰਭ ਤੁਮ ਸ਼ਰਨਾਈ । 
ਕ੍ਰਿਪਾ ਸਿੰਧ ਬਹੁ ਦੀਨਉ ਧੀਰਾ । ਚਲਾ ਓਰ ਗਿਹ ਪੁਲਕ ਸਰੀਰਾ ।। 393 ॥ 
ਦੋਹਰਾ 
-ਹਰੀ ਰਾਇ ਦੂਲੌ ਤਬੈ ਘੌਰੀ ਚੜੇ ਤਦਾਇ । 
ਸਰਗਸਤ ਝੂਲ ਪਿਖ ਸੀਸ ਪੈ ਇਨ ਕੌ ਸੈਗ ਲਵਾਇ ॥। 394॥ 
ਚੌਪਈ 
ਗੀਤਿ ਹੇਤ ਨਿਜ ਕੇਤ ਸਿਧਾਯੋ । ਪੇਖ ਤੀਆਂ ਮਨ ਆਨੰਦ ਪਾਯੋ । 
ਹੇ ਅਲਿ? ਦੂਲੌ ਰੂਪ ਅਪਾਰਾ । ਲਾਇਕ ਸੂਤ ਕੀਨ ਕਰਤਾਰਾ ।! 395 ॥ 


£ਅ ਧੁੌਥੀ ਦਰਿਦੂ £ਅ ਪੌਥੀ ਕਮਲ “£ ਪੋਥੀ ਵਿਚੋ 5ਅ ਪੋਥੀ ਸਥੀ 


੧40 ਗੁਰ ਬਿਲ'ਸ ਪਾਤਸ਼ਾਹੀ ੬ 


ਕਰਹਿ ਰੀਤਿ ਜਗ ਜੌ ਤਿੰਹ ਭਾਵੈ । ਭੇਖ ਰੂਪ ਸਭ ਹੀ ਬਲ ਜਾਵੇ । 
ਇਹ ਦਿਸ ਸ੍ਰੀ ਗੁਰੁ ਬਾਜ ਬਜਾਏ । ਬਾਜੀ ਅਸਤ ਚਲਾਵਤ ਆਏ ॥ 396 ।! 
ਜਨਵਾਸੇ ਮਾਹਿ ਆਨ ਬਿਰਾਜੇ । ਆਏ ਹਰੀ ਰਾਇ ਛਬਿ ਛਾਜੋ । 
ਪਠੇ ਬੁਲਾਇ ਭੌਜਨ ਕੇ ਹੇਤ । ਚਲੀ ਬਰਾਤ ਪਹੁੰਚ ਤਿੰਹ ਨਕੇਤ੍ਰ ॥ 397 । 
ਬੈਠੇ ਭੋਜਨ ਭਾਂਤ ਅਪਰ ਅਪਾਰਾ । ਆਗੇ ਰਾਖੇ ਭਰ ਕਰ ਥਾਰਾਂ । 
ਜਬ ਬਰਾਤ ਕਰ ਭੌਜਨ ਲਾਗੀ । ਗਾਰੀ ਦੇਤ ਤ੍ਰਿਯਾ ਰਸ ਪਾਗੀ ॥ 398 ।। 
ਦੋਹਰਾ 
ਸਨੈ ਸਨੈ ਭੋਜਨ ਕਰੇ ਸੁਨ ਗਾਰੀ ਸੁਖ ਮਾਨ । 
ਪਿਕ ਬੈਨੀ ਮਿਗ ਨੈਨ ਸੇ ਮਧੁਰ ਮਧੁਰ ਧੁਨ ਠਾਨ ।। 399 ॥ 
ਰ ਚੌਪਈ 
ਭੋਜਨ ਕੈ ਕੀਨੋ ਜਨ ਪਾਨਾ । ਲਾਵਾਂ ਸਮਾਂ ਨਿਕਟ ਪਹਿਚਾਨਾਂ । 
ਦਯਾ ਸਿੰਧ ਤਿਹ ਠਾਂ ਬੈਠਾਏ । ਬਿਪ੍ਰਨ ਬੇਦੀ ਧਰੀ ਤਦਾਏ ॥ 400 ॥ 
ਰਚ ਕਲਧੌ'ਤ ਚੌਬ ਤਹਿੰ ਚਾਰੂ । ਦਧ ਸੁਤ ਝਾਲਰ ਗਿਰਦ ਅਪਾਰੂ । 
ਅਤਿ ਸੁੰਦਰ ਜਹਿੰ ਸਭਾ ਬਨਾਈ । ਬੈਠੇ ਦੀਨਾ ਨਾਥ ਗੁਸਾਈ ।। 401 ॥ 
ਭਾਨੇ ਆਦਿ ਸਭੇ ਬੈਠਾਏ । ਹਰੀ ਰਾਇ ਗ੍ਰਿਹ ਪ੍ਰ੍ਜ ਕਰਾਏ । 
ਖਾਰੇ ਸਵਰਨ ਮਨੀ ਸੁਖਕਾਰੇ । ਹਰੀ ਰਾਇ ਤਹਿ ਹਰਖ ਬੋਠਾਰੇ ॥ 402 ॥ 
ਖਾਰੇ ਰਿਖ ਸਾਤੋ ਹੀ ਕੈਨਯਾ । ਅਵਧ ਸੀਲ ਸਤਿ ਕੀ ਸੁਭ ਧੈਨਯਾਂ । 
ਭਗਤ ਸਿੰਘ ਤੀਰ ਸੋਭਾ ਭੀ! ਐਸੀ । ਆਗੇ ਸੁਨੀ ਪਿਖੀ ਨਹੀ” ਜੈਸੀ । 403 । 


ਅਤਿਲ 

ਕੰਨਯਾ ਗ੍ਰੈਹ ਕਰ ਪੂਜ ਹਰਖ ਬਢਾਇਕੋ । 

ਧਰ ਮੂਰਤ ਗ੍ਰੈਹ ਲੋਤ ਬੈਠ ਸੁਖ ਪਾਇਕ । 

ਉਚ ਬੇਦ ਸੁਰ ਦਹਦਿਸ ਬਿਪ੍ਰ ਅਲਾਵਹੀ । 

ਹੇ ਸਨੋ ਸਤ ਬਹੁ ਨਾਰੀ ਮਿਲ ਮਿਲ ਗਾਵਹੀ ॥ 204 ।' 
ਦੋਹਰਾ 

ਸਮਧਾ ਮਧ ਜਗਾਇ ਦਿਜ ਆਇਸ ਕਰੀ ਤਦਾਇ । 

ਲੀਨੀ ਲਾਵਾਂ ਰਾਇ ਹਰਿ ਵਿਰਹ ਧਾਰ ਤਿਯ ਗਾਇ ।। 405 ।। 

ਰ ਸਵੇਯ” 
ਪ੍ਰ ਵਿਵਾਹ ਉਮਾਹ ਹੀਯੇ ਤਰ ਦਾਨ ਦੀਓ ਗੁਰ ਪੂਰਨ ਭਾਰੀ । 
ਰਾਇ ਹਰੀ ਢਿਗ ਸਾਸ ਰਹੇ ਨਿਜ ਡੇਰ ਅਏ ਸਖ ਸਿੰਧ ਮਰਾਰੀ । 





£ਅ ਪੋਥੀ ਭਈ 


ਅਧਿਆਇ ਇੱਕੀਵਾਂ 841 


ਰੈਨ ਬਿਹਾਇ ਅਯੌ ਅਹਿ ਨਾਇਕ ਦੁਲਹੁ ਰੂਪ ਲਖਾਇ ਸੁ ਨਾਰੀ । 
ਮੋਹਿਤ ਹੌਇ ਪਰੇ ਛਿਤਪੈ ਸਜਨੀ ਅਸ ਰੂਪ ਨਾ ਕਾਹਿ ਨਿਹਾਂਰੀ ॥ 406 ॥ 
ਚੌਪਈ 

ਮੁਕਟ ਸੀਸ ਸ੍ਰੰਦਰ ਅਸਰਾਜੈ । ਹੋਂ ਅਲ ਕੋਟਿ ਰਵੀ ਪਿਖਿ ਲਾਜੈ । 

ਲਾਇਕ ਸੁਤਾ ਸਾਤ ਕੌ ਨਾਹਾ । ਕੀਓ ਬਿਧਾਤਾ ਧਾਰ ਉਮਾਹਾ ॥ 407 ॥ 

ਐਸੇ ਕਹਿ ਨਾਰੀ ਸੁਖ ਪਾਏ । ਸ੍ਰੀ ਹਰੀ ਰਾਇ ਜਨਵਾਸੇ ਆਏ । 

ਨਿਤ ਨੁਤਨ ਹੋਇ ਮੰਗਲ ਚਾਰਾਂ । ਤੀਨ ਦਿਵਸ ਦਿਖ ਆਨੰਦ ਧਾਰਾ ॥ 408 ॥ 

ਬਹੁਰੋ ਸੀ ਗੁਰ ਕਰਾ? ਪਯਾਨਾ । ਪੁਰ ਨਰ ਨਾਰਿ ਸੁਨਤ ਦੁਖ ਮਾਨਾ । 

ਦਯਾ ਰਾਮ ਦੈ ਦਾਜ ਅਨੰਤਾ । ਹੈ ਪਟ ਭੂਖਨ ਧੇਨ ਬਯੋਤਾ ॥ 409 ॥ 

ਮਹਖੀ ਘਨੀ ਅਲੰਕ੍ਰਿਤ ਕੀਨੀ । ਤੇਵਰ ਦਾਸੀ ਬਹੁ ਧਰ ਦੀਨੀ । 

ਦੇਕ ਏਕ ਕੋ ਅੰਤ ਨਾ ਆਵੈ । ਕੌਨ ਕਵੀ ਕਹਿ ਸਗਲ ਸੁਨਾਵੈ ॥ 410 ॥ 
ਦੌਹਰਾ 

ਤਾਂਹਿ ਸੁਤਾ ਰਿਖ ਖਾਟ ਜੁਤ ਮਣਸੀ ਪੁਨ ਰੁਦਨਾਇ 

ਜਾਂਨ ਸਮਾ ਵਹ ਵਿਰਹ ਕਾ ਪੇਖਤ ਮੌਹਿ ਉਪਾਇ ।। 411 । 
ਚੌਪਈ 

ਦਯਾ ਰਾਮ ਡੌਲੇ ਅਨਵਾਏ । ਸੁੰਦਰ ਸਾਤ ਅਧਿਕ ਨਗ ਲਾਏ । 

ਸਾਤ ਸੁਤਾ ਤਿਹ ਮਾਂਹਿ ਬਹਾਈ । ਦੈ ਪਿਆਰ ਬਹੁ ਧੀਰ ਧਰਾਈ ॥ 412 ॥ 

ਦਯਾ ਰਾਮ ਕੀ ਤੀਨੋ ਨਾਰ । ਸੁਤਾ ਕੌਠ ਮਿਲ ਦੇਤ ਪਿਆਰ । 

ਏਕ ਅਨੰਤੀ ਦੂਜੀ ਜਵਾਲਾ । ਤ੍ਰਿਤੀ ਗੌਰਜਾ ਰੂਪ ਉਜਾਲਾ ।। 413 ॥ 

ਸਤਾ ਅਨੰਤੀ ਦੇਇ ਬਖਾਨ । ਕਿਸ਼ਨ ਕੌਰ ਤੌਖੀ ਪਹਿਚਾਨੈ । 

ਜਾਨ ਜਵਾਲਾ ਕੀ ਦੋਇ ਕੈਨਯਾ । ਲੁਡਿਕੀ ਚੋਦ ਕੌਰ ਸੁਭ ਧੰਨਯਾ । 4140 

ਔਰ ਗੌਰਜਾਂ ਪੁਤੀ ਤੀਨ । ਅਨੌਖੀ ਪ੍ਰੋਮ ਕੌਰ ਚਿਤਚੀਨ । 

ਜਾਮ ਕੌਰ ਏ ਸਾਤ' ਜਾਨੋਂ । ਰੂਪ ਸੀਲ ਕੀ ਖਾਨ ਮਹਾਨ । 415 । 
ਦੌਹਰਾ 

ਦਾਸੀ ਜੇਸ਼ਟ ਗੁਰੂ ਕੀ ਕੌਟ ਕਲਿਯਾਣੀ ਜਾਨ । 

ਸਾਤੋ ਸੰਗ ਵਰੁ ਭੀ ਚਲੀ ਅਧਿਕ ਰੂਪ ਕੀ ਧਾਮ॥ 416 ॥ 

ਤੀਨ ਮਾਤ ਰਿਖ ਸੁਤਾ ਕਉ ਸਿਖਯਾ ਦੇਤ ਅਪਾਰ । 

ਬਹੁਰ ਬਰੁਰ ਮਿਲ ਅੰਕ ਸਿਉ” ਪ੍ਰੋਮ ਨੀਰ ਦਿ੍‌ਗ ਢਾਰ । 417 । 

ਆਨ ਸੋਵ ਸਭ ਕੀ ਤਜੌ ਪਤਿ ਪਰਮੌਸੁਰ ਜਾਨ । 

ਹੋ ਪੁਤੀ ਕੀਜੋ ਸਦਾ ਸੇਵ ਨਾਹ ਮਨ ਮਾਨ ॥ 4181 


ਇਤ 
'ਦ ਪੌਥੀ ਸਖੀ “ਅ ਪੋਥੀ ਕ।ਓ 


842 ਗੁਰ ਵਿਲਾਸ ਪਾਤਸ਼ਾਹੀ ੬ 


ਚੌਪਈ 
ਬਹੁਰ ਬਹੁਰ ਪੁਰ ਨਾਰਿ ਮਿਲਾਵੈ । ਮਿਲੈ' ਅੰਕ” ਧਰਿ ਨੀਰ ਬਹਾਵੈ । 
ਹਰੀ ਰਾਇ ਤਬ ਅਗਰ ਪਧਾਰਾ । ਪਾਛੇ ਡੋਲੇ ਚਾਇ ਕਹਾਰਾ॥ 419॥ 
ਸਾੜੇ ਡੌਲੇ ਬਡ ਛਬਿ ਪਾਵਹਿ । ਦਾਸੀ ਰਥ ਚੜਿ ਸੋਗਿ ਸਿਧਾਵਹਿੰ । ਰ 
ਹਟਕ ਨਾਰਿ ਨਿਜ ਧਾਮ ਸਿਧਾਈ । ਦਯਾ ਰਾਮ ਬਹੁ ਬਿਨੌ ਅਲਾਈ ॥ 420 ।। 
ਹੋ ਪ੍ਰਭ ਫਿਮਾ ਮੌਹਿ ਪਰ ਕੀਜੈ । ਲਾਇਕ ਨਾਂਹਿ ਬੋਲ ਤੁਮ ਲੀਜੈ । 
ਹੋਇ ਬੂੰਦ ਪ੍ਰਭ ਸਿੰਧ ਬ੍ਰਲਾਯੋਂ । ਭਈ ਭੂਲ ਸਰਨਾਗਤਿ ਆਯੋ । 421॥ 
ਡਾਰਿ ਅੰਚਰਾ ਗੁਰ ਪਗ ਪਰਾ । ਦਯਾਸਿੰਧ ਬਹੁ ਧੀਰਜ ਧਰਾ । 
ਦਯਾਰਾਮ ਸਭ ਕੌ ਪਗ ਲਾਗਾ । ਕਰੁ ਬਿਨਤੀ ਅਤਿਹੀ ਰਸ ਪਾਗਾ । 422॥ 
ਦੋਹਰਾ 
ਦਯਾ ਰਾਮ ਨਿਜ ਧਾਮ ਕੋ ਆਇਸ ਲੀਏ ਸਿਧਾਂਇ । 
ਨਿਜ ਨਿਜ ਬਾਹਨ ਸਭ ਚੜੇ ਖਾਸੇ ਪ੍ਰਭੂ ਸੁਹਾਏ ।। 423 ।। 
ਰਸਾਵਲ ਛੋਦ 
ਬਜੇ ਭਾਰ ਬਾਜੇ । ਘਨੀ ਸੋਭ ਛਾਜੇ । ` 
ਸਮੰਤ ਆਬ ਧਾਰੀ । ਘਨੌ ਬਿਤ ਡਾਰੀ ।। 224 ॥ 
ਤਰੋਗੇ ਨਚਾਵੈ" । ਬੜੋ ਮੌਦ ਪਾਵੈ”। 
ਬਸੇ ਪੰਥ ਰੈਨੰ । ਧਰੇ ਖੇਮ ਐਨੇ । 425 ॥ 
ਮਹਾਂ ਦੀਨ ਜੋਊ । ਭਯੋ ਭ੍ਰਪ ਸੋਉ । 
ਸੁਰ ਪੇਖ ਸਾਰੇ । ਭਏ ਮੌਹ ਵਾਰੇ। 426॥ 
ਘਨੇ ਫੂਲ ਡਾਰੋ” । ਸੁ ਬਾਜੇ ਸੁਧਾਰੋ"। _ 
ਰੈ" ਜੈਤ ਬਾਨੀ । ਮਹਾਂ ਪ੍ਰੰਮ ਸਾਨੀ ॥ 427 ॥ 
ਰ ਦੋਹਰਾ 
ਬਸਤ ਪੰਥ ਸੁਖ ਪਾਇ ਬਹੁ ਕੀਰਤ ਪੁਰੀ ਦਿਖਾਇ । 
ਡਾਰਤ ਧਨ ਪ੍ਰਵੇਸ਼ ਕੈ ਬਾਜੋ ਅਧਿਕ” ਬਜਾਇ ।। 428 ॥ 
ਸਵੇਯਾ 
ਬਾਜ ਸੁਨੇ ਗ੍ਰਿਹ ਮਾਤ ਜਬੈ ਮਨ ਆਨੰਦ ਸਿਉ” ਸਭਿ ਨਾਰਿ ਹਕਾਰੀ । 
ਨਾਨਕੀ ਮਾਤ ਬਡੇ ਸੁਖ ਸਿਉ" ਮਿਲ ਗਾਵਤ ਮੰਗਲ ਬੌਨ”ਂ ਪਧਾਰੀ । 
ਅਨੌਤੀ ਸੁ ਆਨੋਦ ਲੀਨ ਕਮੰਡਲ ਨਾਲ ਮਿਲੀ ਬਰ ਗਾਵਤੀ ਨਾਰੀ । 
ਆਨੰਦ ਸੋ ਦਰ ਓਰ ਚਲੀ ਸਭ ਆਪਸ ਮਹਿ ਮਿਲ ਦੇਵਤ ਗਾਰੀ ।। 4290 . 


1% ਪੌਥ) ਗਲ £ਅ ਪੌਥੀ ਬਹੁਤ 5ਅ ਪੌਥੀ ਬਚਨ 


ਅਧਿਆਇ ਇਿੱਕੀਵਾਂ ਰ 843 


ਦੋਹਰਾ 
ਹਰੀ ਰਾਇ ਤਬ ਲੌ ਅਏ ਸਾਤ ਨਾਰਿ ਧਰ ਗੌਠ। 
ਗਾਇ ਮਿਲੀ ਅਬਲਾ ਤਬੈ ਸਮ ਕੌਕਲ ਜਿਹ ਕੌਠ ।। 430 ।। 


ਮਾਤਾ ਅਨੌਤੀ ਵਾਰ ਜਲ ਕੀਓ ਪਾਨ ਹਰਖਾਇ । 

ਡਾਰਿਓ ਧਨ ਬਹੁ ਕ੍ਰੰਭ ਮਾਂਹਿ ਮਨ ਮਾਂਹਿ ਬਹੁ ਸੁਖ ਪਾਇ ।! 431 ॥ 
ਸਵੇਯਾ 

ਗਾਵਤੀ ਧਾਮ ਚਲੀ ਸੁਖ ਸਿਉ” ਅਤਿ ਮੌਦ ਮਹਾ ਸਭ ਕੇ ਹੀਯ ਛਾਯੋਂ । 

ਸਾਤ ਹੀ ਨਾਰਿ ਕੇ ਰੁਪ ਨਿਹਾਰਿ ਅਪਾਰ ਮਹਾ ਸਸਿ ਪਖ ਲੁਭਾਯੋ । 

ਹੇ ਅਲਿ' ਰੂਪ ਬਡੋ ਇਨ ਕੌ ਕਹਿ ਆਪਸ ਮੈ" ਪਿਖ ਆਨੰਦ ਪਾਯੋ । 

ਦੇਤ ਨਿਛਾਵਰ ਨਾਰਿ ਘਨੀ ਪਿਖ ਸਿੰਧ ਦਯਾ ਘਰ ਕਾਜ ਭੁਲਾਂਯੋ ॥ 432 ॥ 

ਦਾਸੀ ਸਰੂਪ ਮਹਾਂ ਅਲੀ ਰਾਜਤ ਛਾਜਤ ਕੌਜ ਸਸੀ ਬਦਨਾ । 

ਭੌੱਹ ਕਮਾਨ ਤਨੀ ਰਤਿ ਨਾਇਕ ਜਾਂਹਿ ਪਿਖੋ ਅਤਿ ਮੌਹ ਗਨਾ । 

ਹੈ ਅਲਿ ਰੂਪ ਅਨ੍ਪ ਲਖੋ ਇਨ ਕੌ ਹਰ ਰਾਇ ਮਨੋਂ ਸਦਨਾਂ । 

ਯਾਹਿ ਅਧੀਨ ਰਹੈ ਸਦਹੀ ਅਲੀ ਨਾਹਨ ਸਾਤ ਧਰੇ ਮਦਨਾ ॥ 433 ॥ 
ਦੋਹਰਾਂ __ 

ਆਨੰਦ ਗਿਹ ਅਨਗਨ ਭਯੋ ਆਵਤ ਪੁਰ ਮਿਲ ਨਾਰਿ । 

ਦੇਤ ਬਧਾਈ ਹਰਖ ਸਿਉ ਗਾਵਤ ਸਦਨ ਪਧਾਰ ॥ 434 ॥ 

ਪਟ ਭੁਖਨ ਬਹੁ ਭਾਂਤ ਦੈ ਦਯਾਸਿਧ ਗੁਰਦੇਵ । 

ਕੀਨਾ ਮਾਨ ਬਰਾਤ ਕਾ ਜਾਨ ਸਭੀ ਮਨ ਭੇਵ ॥ 435 ।। 
ਚੌਪਈ 

ਭਗਤ ਸਿੰਘ ਸਮੰਤ ਸੁਖਦਾਨੀ । ਸਸਿ ਖਟ ਗ੍ਰਹਿ ਪੁਨ ਬੇਦ ਬਖਾਨੀ । 

ਹਾੜ ਦਿਸਾ ਰਿਖ ਦਿਵਸ ਬਿਤਾਇ । ਕਰਾ ਵਿਵਾਹ ਹਰਖ ਹਰਿ ਰਾਇ॥ 436॥ 

ਵਿਵਾਹ ਕਥ' ਸੂਚਨ ਏ ਭਾਖੀ । ਆਗੇ ਸੂਨੌ ਔਰ ਸੁਭ ਸਾਖੀ । 

ਬਿਧੀ ਚੰਦ ਨਿਜ ਅੰਤ ਪਛਾਨਾ । ਕਛਹ ਦਿਨ ਰਹੇਂ ਕੀਨ ਅਨੁਮਾਨਾ ॥ 437 ॥ 


ਸੁੰਦਰ ਸ਼ਾਹ ਕੀ ਪ੍ਰੀਤਿ ਵਿਚਾਰੂ । ਪਾਛੈ ਤਿਨ ਕਰਯੋ ਤਕਰਾਰੂ । 
ਸੋ ਬਿਚਾਰ [ਢਿਗ[! ਪ੍ਰਭੂ ਕੇ ਆਯੋ । ਪਗ ਪੰਕਜ ਗੁਰ ਕੇ ਲਪਟਾਯੋਂ । 438 ॥ 


ਕੀਨੋ ਬਿਨੌ ਪ੍ਰਭ ਜਾਨੀ ਬਾਤਾ । ਅਬ ਗੁਰ ਧਾਮ ਬਿਧੀ ਸਸਿ ਜਾਤਾ । 
ਪ੍ਰੇਮੀ ਜਾਨ ਸ੍ਰੀ ਮੁਖ ਕਹਾਂ । ਤੌਹਿ ਮੋਹਿ ਮੈ ਭੇਦ ਨਾ ਲਹਾ । 439 ॥, 


੧ਅ ਪੋਥੀ ਸਾਖੀ _£% ਧੁੰਥੀ ਵਿਚੋ _“ਏ ਪੌਥੀ ਚਰਨਕਮਲ 


844 ਗੁਰ ਬਿਲਾਸ ਪਾਤਸ਼ਾਹੀ ੬ 


ਦੌਹਰ 
ਸੁੰਦਰ ਸ਼ਾਹ ਚਿਤਾਰ ਤਵ ਚਲੋ ਤਾਂਹਿ ਕੇ ਪਾਸ । 
ਤਿਹੈ ਯੁਤ ਪ੍ਰਾਨ ਤਿਆਗ ਕੋ ਗੁਰ ਗ੍ਰਿਹ ਜਾਹੁ ਹੁਲਾਸ ॥ 440 ॥ 
ਰ ਚੌਪਈ 
ਬਿਧੀ ਚੋਦ ਨਿਜ ਪੁਤ ਬੁਲਾਯੋ । ਲਾਲ ਚੰਦ ਤਬ ਹੀ ਨਿਕਟਾਯੋ । 
ਪ੍ਰਭ ਕੌ ਤਾਕੀ ਬਾਂਹਿ ਗਹਾਈ । ਤਾਂਕੋ ਐਸੇ ਕਹ ਸਮਝਾਈ । 441 ॥ 
ਹੇ ਸੁਤ ਗੁਰੁ ਕੀ ਸੇਵਾ ਕੀਜੈ । ਅਹਿਨਿਸਿ ਪ੍ਰਭ ਕੇ ਨਿਕਟ ਰਹੀਜੈ । 
ਐਸੇ ਕਹ ਪੁਨ ਪਗ ਲਪਟਾਨਾ । ਲੀਓ ਅੰਕ ਪ੍ਰਭ ਕ੍ਰਿਪਾ ਨਿਧਾਨਾ ।। 442 1' 
ਚਲਾ ਦਿਗਨ ਤੇ ਨੀਰ ਅਨੰਤਾ । ਬਿਹਥਲ ਭਏ ਪੁਲਕ ਭਗਵੈਤਾ । 
ਸੀ.ਮੁਖ ਕਹੈ ਦੇਹ ਥਿਰ ਨਾਹੀ । ਦੁਰਲਭ ਮਿਲਨ ਯਾਹਿ ਕੌ ਆਹੀ । 443 ॥ 
ਬਿਧੀ ਚੋਦ ਜਿੰਹ ਰੂਪ ਪਛਾਤਾ । ਜਾਨ ਮ੍ਰਿਖਾ! ਜਗ ਨਹਿ ਮਨ ਰਾਤਾ । 
ਤਾਤੇ ਤੁਮ ਨਿਜ ਰੂਪ ਸੰਭਾਰੋ । ਮ੍ਰਿਖਾ ਸੋਕ ਜਗ ਦੂਰ ਨਿਵਾਰੋਂ ॥ 444 । 
ਦੌਹਰਾ 
ਐਸੇ ਕਹਿ ਬਹੁ ਧੀਰ ਦੈ ਕੀਓ ਵਿਦਾ ਤਿਹੇ ਵਾਰ । 
ਬਿਧੀ ਚੋਦ ਸੁਖ ਪਾਇ ਅਤਿ ਮਨ ਮਹਿ ਆਨੰਦ ਧਾਰ ॥ 445 ॥ 
ਸਾਹਿਬ ਭਾਨੇ ਆਦਿ ਜੋ ਸਭ ਕੋ ਬਦਨ ਕੀਨ । 
ਬਿਧੀ ਚੋਦ ਪਿਆਨਾ ਕੀਓ ਗੁਰ ਪਗ ਤਿਨ ਮੇਨ ਦੀਨ । 446 ।। 
ਚੌਪਈ 
ਤਨ ਕੀ ਸੁਧ ਕਛ੍ਹ ਨਾਹਿ ਰਹਾਵੈ । ਗੁਰ ਰਸ ਮਗਨ ਚਲਾ ਮਗ ਜਾਵੈ । 
ਪਰੈ ਰੌਨ ਜਿਹੇ ਕਰਿ ਬਿਸਰਾਮਾ । ਲਖੇ ਏਕ ਸਮ ਸਹਿਰਾ ਗ੍ਰਾਮਾ ॥ 447 ॥ 
ਜਿਹ ਜਨ ਦਰਸ਼ਨ ਬਿਧੀਏ ਪਾਯੋਂ । ਜਠਰ ਜਨਨਿ ਕੇ ਬਹੁਰ ਨ ਆਯੋ । 
ਕਛੂ ਦਿਨ ਭੀਤਰ ਪਹੁੰਚਿਯੋ ਤਹਾਂ । ਦੇਤ੍ਹ ਗ੍ਰਾਮ ਸੁੰਦਰ ਥਾ ਜਹਾਂ ।॥ 448 ॥ 
ਸੰਦਰ ਸ਼ਾਹ ਅਗ੍ਰ ਪਿਖ ਐਸੇ । ਧਿਆਨ ਨਿਸ਼ਟ ਜੋਗੀਸੁਰ ਜੈਸੇ । 
ਸਤਿਨਾਮ ਮੁਖ ਮੰਤੁ ਉਚਾਰੇ । ਸਦਾ ਨਿਰੰਤ ਖੰਭ ਨਾ ਧਾਰੈ ॥ 449 ॥ 
ਰਵਿ ਸੁਤ ਦੇਖ ਮਿਤ ਢਿਗ£ ਆਵੈ । ਗੁਰ ਪ੍ਰਤਾਪ ਬਲ ਨਾਂਹਿ ਪਰਾਵੈ । 
ਬਿਧੀ ਚੋਦ ਪਿਖ ਆਨੰਦ ਪਾਯੋ । ਉਠਹੁ ਉਠਹੁ ਅਸ ਬੈਨ ਅਲਾਯੋ ॥ 450 ॥ 
ਦੌਹਰਾ 
ਹੋ ਗੁਰ ਪਿਆਰੇ ਮੀਤ ਮਮ ਮਿਲੋਂ ਮੌਹ ਭੁਜ ਧਾਰ । 
ਬੈਨ' ਰਸੀਲੇ ਸੁਨਤ ਹੀ ਤਤ ਛਿਨ ਨੋਨ ਉਘਾਰ । 451 ।੧ 


/ਝ ਪੋਥੀ ਕਹਿਓ “ਅ ਪੌਥੀ ਸਿਖਿਆ _“ਐਅ ਪੌਂਥੀ ਠਗਰ “€ ਪੌਥੀ ਨਿਕਟ 


ਅਧਿਆਇ ਇੰਕੀਵਾਂ 845 


ਚੌਪਈ 
ਸੰਦਰ ਸ਼ਾਹਿ ਚਰਨ ਲਪਟਾਨਾ । ਅਤਿ ਆਨੰਦ ਸਿਉ ਬਚਨ ਬਖਾਨਾ । 
ਤੁਮਰੀ ਦਯਾ ਸੌਕ ਮਮ ਨਾਸਾ । ਕਾਨ ਨਾ ਰਵਿ ਸੁਤ ਗੁਰ ਭਰਵਾਸਾ ॥ 452 । 
ਤਾਂਕੌ ਰੈਨ ਦਿਨਾਂ ਕਰ ਯਾਦ । ਕਬ ਆਵਹਿ ਮੌਰੇ ਅਹਿਲਾਦ । 
ਆਜ ਮਨੋਰਥ ਪੂਰ ਹਮਾਰਾ । ਗੁਰ ਪ੍ਰੀਤਮ ਨਿਜ ਨੌਨ ਨਿਹਾਰਾਂ ।। 453 ॥ 
ਬਿਧੀ ਚੈਦ ਪਗ ਤਾਂਹਿ ਗਹਾਏ ! ਮਿਲੇ ਅੰਕ ਦੁਇ ਭੁਜਾ ਮਿਲਾਏ । 
ਏਕ ਆਸਨ ਬੈਠੇ ਪੁਨ ਦੋਉ । ਨਿਵੈ ਪਰਸਪਰ ਆਨੰਦ ਹੋਉ ॥ 4540. 
ਬਿਧੀ ਚੰਦ ਚਰਚਾ ਬਹੁ ਕਰ ਹੈ' । ਸਬਦ ਗੁਰੂ ਨਾਨਕ ਮੁਖ ਰਰ ਹੈ । 
ਪੁਰ ਜਨ ਘਨੇ ਦਾਸ ਗੁਰ ਕੀਨੇ । ਸਤਿਨਾਮ ਮੁਖ ਮੰਤ ਦੀਨੇ ॥ 45611 
ਦੌਹਰਾ 
ਤਾਹਿ ਠੌਰ ਜਬ ਹੀ ਭਏ ਤੀਨ ਦਿਵਸ ਸੁਖ ਸੋਗ । 
ਬਿਧੀ ਚੰਦ ਨਿਜ ਅੰਤ ਪਿਖ ਮਨ ਮਹਿ ਧਾਰ ਉਮੰਗ ।। 456 ॥ 
ਚੌਪਈ 
ਕੀਨ ਇਸਨਾਨ ਹਰਖ ਬਹੁ ਲੀਨੋ । ਸੁੰਦਰ ਸ਼ਾਹ ਤੌਸ ਹੀ ਕੀਨੋ । 
ਜਪੁਜੀ ਪਾਠ ਕਰੈ ਸੁਖ ਪਾਇ । ਸਨਮੁਖ ਆਸਨ ਦੂਰ ਲਗਾਇ ॥ 457 ॥ 
ਅੰਤ ਜਾਨ ਚਰਚਾ ਬਹੁ ਕਰੋ । ਕੇਵਲ ਪੂਰਾ ਰੂਪ ਮੁਖ ਰਰੋ ।। 
ਗੁਰ ਨਾਨਕ ਨਿਜ ਸਿਖ ਪਠਾਏ । ਲੋਵਨ ਸਿਉ ਬਿਧੀਏ ਕਉ ਆਏ ॥ 428 ॥ 
ਭਾਈ ਗੁਰਦਾਸ ਅਰੁ ਪੈੜਾ ਆਯੋ । ਪਿਰਾਣਾ ਜੇਠਾ ਸੋਗ ਸੁਹਾਯੋ । 
ਅਰ ਲੰਗਾਹ ਸੌਤ ਬਪੁ ਧਾਰਾ । ਬਿਧੀ ਚੋਦ ਕੇ ਨਿਕਟ ਪਧਾਰਾ ॥ 459 ॥ 
ਬਿਧੀ ਚੋਦ ਪਿਖ ਆਏ ਸੋਤਾ । ਬਿਨਤੀ ਕੌ ਕਰਿ ਆਦਰ ਬਿਯੋਤਾ । 
ਬਹਰੋ ਜਾਨ ਪ੍ਰੀਤਮ ਜੀ ਆਏ । ਲੋਵਨ ਮੌਹਿ ਨਾ ਦੇਰ ਸੁਹਾਏ ॥ 460 ॥ 


ਦੰਹਰਾ 

ਭਾਈ ਗੁਰਦਾਸ ਬਰੁਰੋ ਕਹਾ ਬਿਧੀ ਚੋਦ ਜਗ ਚਦ । 

ਗੁਰ ਸੇਵਾ ਕੀਨੀ ਘਨੀ ਮਨ ਮਰਿ ਧਾਰ ਅਨੰਦ ।। 461 । 
ਚੌਪਈ 


ਪਾਂਚ ਗੁਰੂ ਅਬ ਤੌਹਿ ਬੁਲਾਯੋ । ਚਲ ਦੇਰ ਤਜ ਔਸ ਅਲਾਯੋ । 
ਬਿਧੀ ਚੰਦ ਤਬ ਬੈਦਨ ਧਾਰੀ । ਤਜੋ ਪ੍ਰਾਨ ਨਹਿੰ ਲਾਇ ਅਵਾਰੀ ।। 462 ।। 


ਸੰੰਦਰ ਦੋਇ ਬਿਬਾਨ ਬਿਠਾਏ । ਵੈ ਪਾਂਚਹੁ ਕੇ ਸੋਗ ਸਿਧਾਏ । 
ਜੈ ਜੈਕਰ ਸਰ ਅਗੁ ਮਿਲਾਏ । ਡਾਰ ਫੂਲ ਉਪਹਾਰ ਧਰਾਏਂ ।1 263 % 


%. ਪ੪ ਬਿਲੰਬ 


846 ਗੁਰ ਬਥਿਠ'ਸ ਪਾਤਸ਼ਾਹੀ ੬ 


ਏ ਬਿਧਿ ਗਯੋ ਧਾਮੋ ਗੁਰ ਕੇਰੇ । ਪਾਂਚ ਗੁਰੂ ਕੇਂ ਦਰਸ਼ਨ ਹੇਰੇ । 
ਕਰ ਉਸਤਤਿ ਬਹੁ ਬੌਦਨ ਧਾਰ । ਸਕਲ ਸਭਾ ਨਿਜ ਨੈਨ ਨਿਹਾਰ ।। 46411 
ਦੋਹਰਾ 
ਮਰਦਾਨਾ ਗਾਵਤ ਤਹਾਂ ਅਤਿ ਛਬਿ ਕਹੀ ਨਾ ਜਾਇ। 
ਨਿਜ ਪ੍ਰੀਤਮ ਪੰ ਬੈਠਿਓ ਗੁਰ ਨਾਨਕ ਜਸ ਗਾਇ ।। 465 ॥ 
ਦੇਉ ਗ੍ਰਾਮ ਮਹਿ ਬਸਤ ਜੋ ਭਏ ਦਾਸ ਪੁਰ ਲੌਕ । 
ਸੁਨਤ ਔਸ ਦੌਰਤ ਭਏ ਤਜੋਂ ਤੁਰਤ ਨਿਜ ਓਕ । 466।1 
ਚੌਪਈ ਰ 
ਗੁਰ ਸਮ ਤਾਂਹਿ ਰੀਤਿ ਸਭ ਕੀਨੀ । ਕੀਓ ਦਾਹ ਬਿਧੀਏ ਭੈ ਲੀਨੀ । 
ਭਾਦ" ਸੁਦੀ ਅਸ਼ਟਮੀ ਕੌ ਦਿਨ । ਦੋਇ ਘਰੀ ਨਿਸ ਰਹੀ ਅਮੀ ਗਿਨ ॥ 467 ॥ 
ਪਾਛੇ ਸ੍ਰੀ ਗੁਰ ਰਹੈ ਉਦਾਸ । ਜੈਸ ਭਜਾ ਬਿਨ ਪੰਖ ਬਿਨਾਸ । 
ਨਰ ਸਮ ਬਾਰਬਾਰ ਚਿਤਾਰਹਿਂ । ਲਾਲ ਚੋਦ ਸਿਉ ਅਤਿ ਹਿਤ ਧਾਰਹਿੰ ॥ 468 । 
ਰ ___ ਦੋਹਰਾ 
ਭਾਦੋ" ਅਸੂ ਬੀਤਯੋ ਆਯੋਂ ਕਾਤਕ ਮਾਸ । 
ਬਾਬਕ ਤਜੇ ਪ੍ਰਾਨ ਜਿਮ ਸੁਨੀਯੇ ਸੈਤ ਬਿਲਾਸ ।। 469 ॥ 
ਚੌਪਈ 
ਕੀਰਤਨ ਕਰੋਂ ਸਦਾ ਗੁਰ ਆਗੇ । ਏਕ ਪ੍ਰੰਮ ਰਸ ਲੋਭ ਨ ਦਾਗੇ । 
ਦੀਪਮਾਲ ਆਗੇ ਅਹਿ ਏਕ । ਆਵਤ ਸੋਗਤ ਸਿਖ ਅਨੇਕ ॥ 470। 
ਲਾਗੋ ਦੀਰਘ ਤਬੋ ਦੀਵਾਨ । ਚੜੇ ਜਾਮ ਦਿਨ ਬਹੁ ਸੁਖਮਾਨ । 
ਲੋਵਨ ਆਯੋ ਤਬ ਮਰਦਾਨਾ । ਨਭ ਮਹਿ ਐਸੇ ਬੈਨ ਬਖਾਨਾ ॥ 471 ॥ 
ਹੇ ਬਾਬਤ ਗੁਰ ਦਰਸ਼ਨ ਕੀਜੈ । ਨਿਜ ਸੁਤ ਸੌੱਪ ਪ੍ਰਾਨ ਤਜ ਦੀਜੈ । 
ਬਾਬਕ ਪਿਖ ਨਿਜ ਸੀਸ ਝੁਕਾਯੋ । ਚਾਰ ਪੁਤੁ ਲੈ ਗੁਰ ਸੌਪਾਯੋ । 472 ॥ 
ਰ੍ ਦੋਹਰਾ 
ਕਰ ਬਦਨ ਤਜ ਪ੍ਰਾਨ ਕਉ ਸਨਮੁਖ ਦੀਨ ਦਯਾਲ । 
ਭਗਤ ਸਿੰਘ ਤਿਹ ਸਮ ਨਹੀ! ਐਸੇ ਪਿਖ ਜਗ ਆਲ ॥ 473 ॥ 
ਚੌਪਈ 
ਦੇਖ ਸਕਲ ਮਨ ਬਿਸਮੈ ਮਾਨੀ । ਬਿਸਮੈ ਧਰ ਪੁਨ ਸਤਤਿ” ਬਖਾਨੀ । 
ਸੀ ਗੁਰ ਅਬਦੁਲ ਤਬੈ ਬੁਲਾਯੋਂ । ਕਰੋਂ ਕਿਤ ਸੀ ਮੁਖਹੈ ਅਲਾਯੋ । 474॥ 
ਅਬਦੁਲ ਨਥੇਂ ਕਿਤ ਸਵਾਰੀ । ਬਾਬਕ ਸੁਤ ਸੌ ਮਿਲ ਹਿਤਕਾਰੀ । 
ਕਬਰ ਬਨਾਇ ਰੀਤਿ ਸਭ ਕੀਨੀ । ਤੀਰ ਸਤਦਵ ਬਹੁ ਸੁਖ ਲੀਨੀ ।। 475 ॥ 


£ਅ ਪੋਥੀ) ਉਸਤਤਿ 


ਅਧਿਆਇ ਇੱਕੀਵਾਂ 847 


ਬਾਬਕ ਨਾਰਿ ਸੋਕ ਬਡ ਕੀਨੋ । ਦਯਾ ਸਿੰਧ ਬਹੁ ਧੀਰਜ ਦੀਨੋ । 
ਕਰੋ ਨ ਚਿੰਤ ਪੁਤ ਤੁਮ ਚਾਰ । ਕਰਹੈ ਏਹੁ ਤੁਮਰੀ ਪ੍ਰਤਿਪਾਰ । 476 ॥ 
ਦੌਹਰ” 
ਮਿਲਨ ਬਿਰਛਨ ਜਗ ਮੈ ਬਨਾ ਨਦੀ ਕਾਠ ਸਮ ਜਾਨ । 
ਐਸੇ ਕਥਾ ਅਨੰਤ ਕਹਿ ਧੀਰਜ ਦੀਓ ਮਹਾਨ । 477 ॥ 
ਚੌਪਈ _ 
ਪੁਨਾ ਰਾਗ ਬਾਬਕ ਸੁਤ ਕਰਹੈ' । ਦਯਾ ਸਿੱਧਾਂ ਆਇਸ ਅਨਸਰ ਹੈਂ । 
ਅਬਦਲ ਢਾਢੀ ਵਾਰ ਲਗਾਵੈ । ਘਨੋ ਮੌਦ ਮਨ ਭੀਤਰ ਪਾਵੈ । 478 ॥ 
ਵਿਰਾਗ ਉਪਾਸਨਿ ਗਯਾਨ ਮਹਾਨ । ਸਾਹਿਬ ਭਾਨਾ ਚਰਚਾ ਨਾਨ । 
ਰੂਪ ਚੰਦ ਬਹੁ ਚਰਚਾ ਕਰੈ । ਗੁਰ ਮ੍ਰਰਤ ਪਿਖ ਆਨੰਦ ਧਰੈ ॥ 479 ॥ 
ਕਾਤਕ ਮਘਰ ਪੌਹ ਬਿਤਾਯੋ । ਪਾਵਨ ਮਾਸ ਮਾਘ ਤਬ ਆਯੋ । ਥ 
ਦਯਾ ਸਿੰਧ ਦੇਵੈ" ਬਹੁ ਦਾਨਾ । ਨਿਤਿ ਨ ਤਨ ਨਹਿ ਜਾਤ ਬਖਾਨਾ ।। 480 ॥ 
ਦੋਹਰਾ 
ਭਗਤ ਸਿੰਘ ਗੁਰ ਕੀ ਕਥਾ ਅਧਿਕ ਅਧਿਕ ਬਹੁ ਜਾਨ । 
ਸਨਹੁ ਗਾਬ ਜਿਹ ਬਿਧ ਤਜੈ ਜਾਤੀ ਮਲ ਪਰਾਨ ।। 481 ॥ 
ਸਵੇਯਾ ਰ 
ਤੀਰ ਸਤਦਵ ਹੇਤ ਇਸਨਾਨ ਗਯੋ ਸੁਖ ਮਾਨ ਸੁ ਮੌਦ ਬਢਾਯੋ । 
ਜਾਇ ਇਸਨਾਨ! ਕੀਓ ਸੁਖ ਸਿਉ ਤਹ ਆਸਨ ਡਾਰ ਕੈ ਧਯਾਨ ਧਰਾਯੋ । 
ਮਾਘ ਕੋ ਮਾਜ ਪੁਨੀਤ ਮਹਾ ਬਿਤ ਜਾਨ ਦਵਾਦਸੀ ਆਨੰਦ ਪਾਯੋ । 
ਤਬ ਆਨ ਸਿੰਘਾ ਤਿੰਹ ਕੌ ਪਿਤ ਜੋ ਤਿਹ ਪਾਸ ਤਬੈ ਚਲ ਕੌ ਸੋਈ ਆਯੋਂ ॥482॥ 
ਆਇ ਕੈ ਮਧ ਅਕਾਸ ਤਬੈ ਅਤਿ ਸੁੰਦਰ ਜੋਤਿ ਬਢੀ ਛਬਿ ਛਾਜੋ । ਰ 
ਜਾਹਿ ਲਗੇ ਨਗ ਮਾਨਕ ਸਦਰ ਬੌਨ ਬਿਮਾਨ ਕਿਧਹੁਂ ਰਵਿ ਰਾਜੈ । 
ਰੀਤਿ ਬਿਬਾਨ ਮਹਾਨ ਜਿਸੈ ਛਬਿ ਤਾਤ ਕੇ ਹੇਤ ਅਯੋ ਸਸ ਸਾਜੈ । 
ਸਿੰਘਾ ਦਯਾ ਅਸ ਬੈਨ ਕਹੈ ਧੰਨ ਤਾਤ ਤਮ ਬਡ ਪੁੰਨ ਵਿਰਾਜੋ ।। 483 ॥ 
ਦੋਹਰਾ 
ਹੇ ਸਤ ਕੁਲ ਪਾਵਨ ਕਰੀ ਗੁਰ ਸੇਵਾ ਬਹੁ ਕੀਨ । 
ਤੋਂ ਸਮ ਕੋਇ ਨਾਂ ਜਗਤ ਮਹਿ ਹਲਤ ਪਲਤ ਸੁਖ ਲੀਨ । 484॥ 
ਚੌਪਈ 
ਆਯੋ ਨਿਕਟ ਲੈਨ ਹਉ' ਤੇਰੇ । ਪਰਮ ਧਾਮ ਚਾਲੋਂ ਸੁਤ ਮੇਰੇਂ । 
ਜਾਤੀ ਮਲ ਬੈਨ! ਸੁਨ ਜਬਹੀ । ਨੈਨ ਉਘਾਰ ਪਿਤਾ ਪਿਖ ਤਬਹੀ ॥ 485 ੫ 


%% ਪੌਥੀ ਕਿਪਾਨਿਧਨ _“ਅ ਪੋਥੀ ਇਸਨਾਨ _“ਏ ਪੰਫੀ ਜਨ 


84 8 


ਗਰੋਹ ਬਿਲਾਸ ਪਾਤਸ਼ਾਹੀ ੬ 


ਕਰ ਬੰਦਨ ਅਸ ਬੈਨ ਅਲਾਯੋ । ਤਵੈਂ ਦਰਸ਼ਨ ਪਿਖ'ਖੋਦ ਮਿਟਾਯੋਂ । 
ਗੁਰ ਆਇਸ ਲੈ ਤਜਉ ਪ੍ਰਾਨਾ । ਰਹੋ ਠਾਂਢ ਤੁਮਰੇ ਗੁਨ ਗਾਨਾ । 486 ॥ 
ਅਸ ਕਹਿ ਦੌਰ ਪ੍ਰਭ ਢਿਗ' ਆਯੋ । ਹੋਵਤ ਰਾਗ ਦੀਵਾਨ ਲਗਾਯੋ । . 
ਨਿਜ ਸੁਤ ਬੋਲ ਘਨੀ ਸੁਖ ਦੈ ਕੇ । ਸੌਂਪ ਗੁਰੂ ਕਉ ਆਨੰਦ ਕੈ ਕੇ ॥ 487 । 
ਬਹੁਰੋ ਬਿਰਥਾ ਆਪ ਸੁਨਾਈ । ਆਯੋ ਪਿਤਾ ਲੈਨ ਜਗ ਸਾਂਈ । 
ਤਬ ਗੁਰ ਕਹਾ ਜਗ ਮਿਥਯਾ ਜਾਨ । ਆਤਮ ਰੂਪ ਸਦਾ ਸਤਿਮਾਨ ।। 488 ॥ 
ਸਵੇਯਾ 
ਦੇਤ ਮੁਹਾਰ ਨਕੇਤ ਬਸੈ ਜਬ ਧਾਮ ਤਜੋ ਕਛ ਚਿੰਤ ਨਾ ਹੋਈ । 
ਔਰ ਬਿਦੇਸ ਬਸੈ ਨਿਸ ਕੌ ਕਛ ਨੇਹੁ ਨਾ ਧਾਰ ਸੁਬਹਿ ਚਲ ਜੋਈ । 
ਤੈਸ ਵਿਚਾਰ ਧਰੈ ਨਰ ਉਤਮ ਗਯਾਨ ਹੀਏ ਤਨ ਕੋਚ ਸਮੰਈ । 
ਰੂਪ ਅਚਲ ਸਮਾਵਤ ਹੈ ਤਸ ਜਹ ਤੁਮੈ ਅਤਿ ਭੇਦ ਨਾ ਕੋਈ ॥ 489 ॥ 
ਚੰਪਈ 
ਕਛਕ ਕਾਲ ਹਮ ਈਹਾਂ ਰਹਾਵਹਿੰ । ਤੁਮਰੇ ਢਿਗ£ ਹਮ ਤੁਰਤ ਸੁ ਆਵਹਿ । 
ਬੈਨ ਰਸੀਲੇ ਸਨ ਗੁਰ ਕੇਰੇ । ਜਾਤੀ ਮਲਕ ਭਾਰ ਸੁਖ ਹੇਰੇ ॥ 490 ॥ 
ਪੁਰਾ ਚਰਨ ਧਰ ਹਿਯ ਮਹਿ ਰੂਪਾ । ਤਜੀ ਦੇਹ ਨਿਜ ਪਾਇ ਸਰੂਪਾ । 
ਪਿਤਾ ਸੋਗ ਚੜ ਯਾਨ ਸਿਧਾਯੋ । ਗੁਰਕੇ ਧਾਮ ਭਾਰਿ” ਸੁਖ ਪਾਯੋ ॥ 491 ॥ 
ਗੁਰ ਕੇ ਪਗ ਲਾਗਤ ਤਜ ਦੇਹੀ । ਅਸ ਦਿਖ ਸਭ ਜਨ ਬਿਸਮੈ ਲੇਹੀ । 
ਸ੍ਰੀ ਗੁਰ ਕਹਾ ਨਾ ਬਿਸਮੈ ਧਾਰੋ । ਸਾਚ ਪ੍ਰੀਤਿ ਕੀ ਰੀਤਿ ਬਿਚਾਰੋ । 492 ॥ 
ਤਨਕ ਬਿਖੈ ਤਿਆਗੇ ਨਿਜ ਪ੍ਰਾਨਾ । ਪ੍ਰੀਤਮ ਬੋਲ ਦੇਰ ਨਹਿ ਠਾਨਾਂ । 
ਐਸੇ ਕਹਿ ਸਭ ਹੀ ਸਮਝਾਏ । ਮਯਾ ਰਾਮ ਸਤਿ ਕ੍ਰਿਤ ਕਰਾਏ ॥ 493 ॥ 
ਰ ਦੋਹਰਾ 
ਮ੍ਰਿਤ ਕਰਾਈ ਕਿਤ ਸਭ ਸੁੰਦਰ ਪਾਇ ਬਿਬਾਨ । 
ਗਾਵਤ ਮਾਰੂ ਸਬਦ ਬਹੁ ਸਾਥ ਪ੍ਰਭੂ ਸੁਖ ਖਾਨ ॥ 494 ॥ 
ਤੀਰ ਸਤਦਵ ਚਿਤਾ ਰਚ ਕੀਨ ਦਾਹ ਕੀ ਰੀਤਿ । 
ਪੁਨ ਆਹੇ ਸਭ ਸਦਨ ਮਹਿ ਬਰਨਤ ਜਗਤ ਅਨੀਤਿ ॥ 495 ॥ 
ਚੌਪਈ 
ਸਾਹਿਬ ਭਾਨੇ ਲਖਿਯੋ ਬਿਲਾਸ । ਦਯਾ ਸਿੰਧ ਮਨ ਰਹਤ ਉਦਾਸ । 
ਚਾਹਿਤ ਏ ਤਨ ਤਜਨ ਸੁਹਾਯੋ । ਗੁਰ ਪਗ ਰਜ ਬਲ ਸਭੋ ਲਖਾਯੋ । 
ਸਤ ਕੌ ਐਸੇ ਕਹਿ ਸੁਨਾਇ । ਕੀਜੋ ਦਰਸ ਸਮਾਂ ਬਿਤ ਜਾਇ । 
ਗੁਰ ਮੂਰਤ ਪਿਖੇ ਨਿਜ ਨੈਨਾ । ਸੋਵਾ ਕਰੋਂ ਧਾਰ ਹੀਯੇ ਐਨਾਂ । 496 ॥ 


“ਅ ਪੌਥੀ ਪਹਿ “ਐਅ ਪੌਥੀ ਪਹਿ “੯ ਪੰਥੀ ਅਧਿਕ 


ਅਧਿਆਇ ਇੱਕੀਵਾਂ 849 


ਸਭ ਜਨ ਸੁਨਤ ਪ੍ਰੰਮ ਰਸ ਪਾਗੇ । ਕਰ-ਦਰਸ਼ਨੇ ਗੁਰ ਸੇਵਾ ਲਾਗੇ । 

ਸਾਹਿਬ ਭਾਨਾ ਆਨੰਦ ਪਾਵੈ । ਗੁਰ ਸੋਗ ਚਰਚਾ ਅਧਿਕ ਕਰਾਵੈ ॥ 497 ।। 

ਬੀਤ ਮਾਸ ਬਿਬ ਚੇਤਰ ਆਯੋ । ਪਾਵਨ ਜਾਨ ਪ੍ਰਭੂ ਮਨ ਭਾਯੋ । 

ਸੁਨੋ ਸੋਤਿ ਭਵ ਤਾਰਨ ਹੇਤ । ਕੀਨ ਚਰਿਤ ਜੌ ਦਯਾ ਨਿਕੇਤ੍ 1! 498 ॥ 
ਦਹਰਾ 

ਸੁਦੀ ਚੌਥ ਚਰਚਾ ਕਰਤ ਰਹੇ ਤੀਨ ਨਿਸ ਜਾਮ । 

ਭਾਨੇ [ਆਦਿਕ[” ਬੰਠ ਸਭ ਗੁਰ ਢਿਗ ਹੀਏ ਅਕਾਮ 11 499 ॥ 

ਰਹੀ ਜਾਮ ਨਿਸ ਜਾਨ ਕਰ ਸ੍ਰੀ ਗੁਰ ਕੀਨ ਇਸਨਾਨ । 

ਜਪੁਜੀ ਪੜ ਗੁਰ ਮੰਤ ਕੌ ਗੁਰ ਨਾਨਕ ਕਰ ਧਯਾਨ ॥ 500 ॥ 


ਮਜਨ ਕਰ ਬੈਠੇ ਸਭੀ ਮੌਨ ਨਿਰੰਤਰ ਧਾਰ । 
ਜਪਤ ਜਾਪ ਅਜਾਪ ਮੁਖ ਮੂਰਤ ਪ੍ਰਭੂ ਨਿਹਾਰ ।। 501 ॥ 


ਅੜਿਲ 
ਸ਼ਕਲ ਦੇਵ ਤਬ ਆਏ ਹਰਖ ਬਧਾਇਕੇ । 
ਕਮਲਜ” ਸ਼ਿਵ ਸ੍ਰੀ ਨਾਹਿ ਸਕ ਸੁਖ ਪਾਇਕੈ । 
ਰਵਿ ਸਸਿ ਬਰਨ ਕਮਰ ਸੋਤ ਬਪੁ ਪਾਇਯੋ । 
ਹੋ ਆਇ ਬੰਦਨਾ ਕੀਨ ਸੁ ਔਸ ਅਲਾਇਯੋੌ 1 502 ।। 
ਧਾਰ ਸਨਾਤਨ ਰੂਪ ਰਛ ਸੁਰੇ ਕੀਜੀਏ । 
ਕੀਨੇ ਚਰਿਤ ਅਪਾਰ ਜਗਤ ਸਖ ਦੀਜੀਏ । 
ਸ੍ਰੀ ਗੁਰ ਦੀਨਾ ਮਾਨ ਲਥੇ ਕਹਿ ਸੌਤ ਜੀ। 
ਹੋ ਬੈਠੋ ਖੇਦ” ਨਿਵਾਰ ਕਹੋ ਹੀਯ ਮੰਤ੍ਰ ਜੀ ॥ 503 ॥ 
ਦੋਹਰਾ 
ਸਭੋ ਸਤ ਤਾਕੌ ਲਖ ਦੇਵ ਨ ਜਾਨੋ ਕੋਇ । 
ਦਯਾ ਸਿੰਧ ਮਾਯਾ ਡਰੀ ਜਾਨ ਪ੍ਰਭੂ ਸੁਰ ਸੋਇ । 504॥ 
ਅਗਰ ਦੇਵ ਗੁਰ ਹੋਇ ਕੌ ਕੀਨੀ ਬਿਨ ਮਹਾਇ । 
ਹਮ ਹੈ ਕਿੰਕਰ ਤੌਹਿ ਕੇ ਜੁਗ ਜੁਗ ਕਰੋ ਸਹਾਇ । 505॥। 
ਹੋ ਪ੍ਰਝੂ ਅੰਤ ਨਾ ਪਾਇ ਕੌ ਅਲਖ ਅਭੋੇਵ ਤੁਮਾਰ । 
ਨੇਤਿ ਨੇਤਿ ਤੌਕਉ ਰਰੌ ਦੇਵਤੇ ਬੇਦ ਤੁਮ ਚਾਰ ।। 506 ॥ 
ਨਮੋ ਨਮੰ ਪਦ ਕਮਲ ਕੌ ਜਾਂਕੋ ਬਲ ਅਧਿਕਾਇ । 
ਸੁਨੋ ਸੋਤ ਉਸਤਤਿ ਕਰੀ ਪ੍ਰਭ ਅਵਤਾਰ ਗਨਾਇ ।। 507 ॥ 


“ਏ ਪੋਥੀ ਵਿਚੋ _'ਅ ਪੋਥੀ ਬ੍ਰਹਮਾ _%ਅ ਪੌਥੀ ਦੂਖ 


850 ਰ ਗੁਰ ਬਿਲਾਸ ਪਾਤਸ਼ਾਹੀ ੬ 


ਸਵੇਯਾ 
ਹੋ ਜਗ ਨਾਯਕ ਹੋ ਸਭ ਪਾਇਕ ਘਾਇਕ ਦੇਵ ਅਰੀ ਦੁਖ ਟਾਰੇਂ । 
ਹੌਵਤ ਪਾਪ ਜਬੈ ਧਵਨੀ ਸਰ ਪਾਇ ਮਹਾਂ ਦੁਖ ਅਗ੍ਰ ਪੁਕਾਰੇ । 
ਧਾਰ ਦਯਾ ਤੁਮ ਕ'ਟਤ ਹੋ ਧਰ ਰੂਪ ਪ੍ਰਭ ਸੁਖ ਸਿੰਧ ਮੁਰਾਰੇ । 
ਜਾਹਿ ਤਹਾਂ ਸਗਲੇ ਜੁਗ ਅੰਤਰੁ ਦੇਵ ਧਰਾ ਕਰਿ ਰਛ ਮੁਰਾਰੇ । 508 । 
ਦਾਨਵ ਹੁਇ ਜਬੈ ਸੌਖਾ ਸ਼ੌਰ ਬੇਦ ਹਰੇ ਸੂਰ ਧਾਂਮ ਛਿਨਾਯੋ । 
ਭਾਰ ਦੀਓ ਦੁਸ਼ਟਾਤਮ ਤਾਂ ਦੁਖ ਦੇਵ ਬਿਨੌ ਤੁਮ ਅਗ੍ਰ ਲਖਾਘੰ । 
ਮਛ ਸੁ ਤੁਮ ਅਵਤਾਰ ਕੀਓ ਪੁਨ ਦੀਰਘ ਹੋਇ ਸੈਖਾਸੁਰ ਘਾਯੋਂ । 
ਬੋਦ ਉਧਾਰ ਕੀਏ ਸ੍ਰ ਕਾਜ ਦੇ ਔਤ ਸਭੈ ਜਗ ਕੌ ਸੁਖਦਾਯ ॥ 502 ॥ 
ਦੋਹਰਾ 
ਕਛ ਰੂਪ ਤੁਮਨੇ ਕੀਓ ਦੇਵ ਅਦੇਵ ਸਦੀਨ । 
ਤਾਂਹਿ ਸਹਿਤ ਕਰਨ ਕੌ ਕਛ ਤੁਮੇ ਬਪੁ ਲੀਨ ॥ 510 ॥ 
ਕਾਢ ਲੀਨ ਸਭ ਰਤਨ ਜਬ ਨਿਧ' ਤੇ ਅੰਮ੍ਰਿਤ ਆਨ । 
ਬਹ ਬਿਰੌਧ ਕੇ ਨਾਸ ਹਿਤ ਨਰ ਨਾਰਾਇਣ ਮਾਨ ॥ 211 ।। 
ਮੌਹਨੀ ਰੂਪ ਧਾਰਾ ਤੁਮੇ ਜਾਂਹਿ ਦੇਖ ਸਭ ਮੰਹਿ । 
ਅਮੀ ਦੇਵ ਕੌ ਦੇਤ ਭਏ ਮਦ ਸੁਦੈਤ ਦਿਖੋਹਿ । 512 ॥ 
ਸਵੇਯਾ 
ਹੋਤ ਭਯੋ ਹਿਰੈਨ ਅਸੰਰ ਪੁਨ ਜੀਤ ਲੀਏ ਸੁਰ ਓਜ ਜਨਾਯੋਂ । 
ਮੇਰ ਕੈ ਸਿੰਗ ਔਗੂਸ਼ ਦੀਓ ਪਗ ਮੋਦ ਧਰਾ ਸੌ ਪਯਾਲ'ਸਿਧਾਯੋਂ ; 
ਮਾਨ ਬਿਨੀ£ ਪੁਨ ਰੂਪ ਕੀਓ ਤੁਮ ਦਾੜ ਸੁ ਗਾੜ੍੍‌ ਵਿਰਹ ਉਪਾਂਯੌ । 
ਜਾਇ ਪਤਾਲ ਲਰਿਯੋ ਰਿਸ ਕੇਤਹਿ ਮਾਰ ਧਰਾ ਪਨ ਬੇਦ ਲਿਖਾਯੋ ।। 513 ॥ 
ਰਸਾਵਲ ਛਦ 


ਪੁਨਾ ਹਰਨਿ ਦੈਤ । ਤਿਸੇ ਦੇਵ ਔਤੇ । 
ਸਭੈ ਜੀਤ ਡਾਰੇ । ਮਹਾਂ ਦੂਖ ਧਾਰੈ ॥ 514। 
ਤਬੈ ਤਾਤ ਤਾਕੋ । ਜਿਸੇ ਰੱਖਿਆ ਕੌ। 
ਦਲ ਸ੍ਜਾਨੌ । ਤਿਸੈ ਹੇਤ ਮਾਨੋ ॥ 212 ॥ 
ਰੂੰ ਸਿੰਘ ਧਾਰੇ । ਹਰਨੇ ਸੁ ਫਾਰੇ । 
ਕੀਓ ਤਹਿ ਨਿਰ ਭੈ । ਸਭੈ ਦੁਖ ਹਰ ਭੰ 1 516 1 
ਚੌਪਈ 
ਸੁਖ ਸਉ ਰਾਜ ਦੇਵ ਤਬ ਕੀਨਊਉਂ । ਅਧਿਕ ਤੇਜ ਰਾਖਸ ਪੁਨ ਲੀਨਉਂ । 
ਲਾਗੇ ਦਾਨ ਜਗ ਕਰ ਭਾਰੀ । ਭਯੋਂ ਰਾਜ ਬਹੁ ਦੇਵ ਦੁਖਾਰੀ ॥ 517 । 


ਪੀ 
॥ਅ ਪੋਥੀ ਸਮੁੰਦ _ਐ ਪੌਥ। ਬਿਨਤ ਏ ਪੌਂਥੀ ਅਰਜ 


ਅਧਿਅ/ਇ ਇੱਕੀਵਾਂ 851 


ਜਗ ਮਹਿ ਬਲੀ ਨਾ ਕੌ ਸੁਰ ਪਾਵੈ । ਹੋਵਤ ਖੀਨ ਨਿਤਾ ਪ੍ਰਤਿ ਜਾਵੈ । 

ਤਹ ਤੁਮ ਕੀਨੀ ਦੇਵ ਸਹਾਇ । ਬਾਵਨ ਰੂਪ ਧਰਾ ਜਗ ਆਇ ॥ 517 । 

ਬਲਿ ਰਾਜੇ ਕੇ ਨਿਕਟ ਸਿਧਾਯੋ । ਤਹ ਤੇ ਦਾਨ ਭੂਮਿ ਕਾ ਪਾਯੋ । 

ਚਰਨ” ਅਢਾਈ ਭੂਮਿ ਮਿਨਾਇ । ਭੂਮਿ ਅਕਾਸ ਦੇਹ ਅਰਧਾਇ '। 520 । 

ਪਗ ਸਿਉ ਦਾਬ ਪਤਾਲ ਪਠਾਲੌ । ਦੀਓ ਰਾਜ ਤ੍ਰਿੰਹ ਢੁਆਰ ਬੈਠਾਯੋ । 

ਚੌਬਦਾਰ ਹ੍ਹੈ ਤਹਾਂ ਰਹਾਵੋਂ । ਰੇ ਪ੍ਰਭ ਭਾਰੀ ਜਸ ਉਪਜਾਵੋ ॥ 521 ॥ 
ਦੌਹਰਾ 

ਏ ਬਿਧ ਬਾਵਨ ਰੂਪ ਕੈ ਧਰਾ ਦੇਵ ਦੁਖ ਟਾਰ । 

ਜਗ ਜੁਗ ਭਗਤਿ ਸਹਾਇ ਤ੍ਰਮ ਕੀਨੀ ਧਰਿ ਅਵਤਾਰ ॥ ੭22 ॥ 


_ ਸ਼ਵੇਯਾ 
ਕਾਲ ਕੀਓ ਕਛ [ਖੇਮ]! ਪੁਨਾ ਸੁਰ ਛਤ੍ਰੀ ਹੋਤ ਭਏ ਜਗ ਸਾਰੇ । 
ਦੇਵਤ ਨਾਹਿ ਬਲੀ ਸੁਰ ਕਉ ਤਬ ਰੂਪ ਧਰਾ ਪਰਸਰਾਮ ਮੁਰਾਰੇ । 
ਬਾਂਹ ਸਹੰਸ ਨਰੇਸ ਹਨਾ ਜਗ ਛਤ੍ਰੀ ਵਾਰ ਇਕੀਸ ਹਤਾਰੇ । 
ਕਮਿ ਦਈ ਤਬ ਬਿਪ੍ਰਨ ਕੌ ਪ੍ਰਭ ਦਾਸਨ ਕੇ ਦੁਖ ਦੂਰ ਨਿਵਾਰੇ ॥ 523 ॥ 
ਹੇ ਪ੍ਰਭ ਰੂਪ ਧਰਿਯੋ ਬ੍ਰਹਮਾ ਤਮ ਪਾਪ ਨਿਵਾਰਨ ਹੇਤ ਦਯਾਲਾਂ । 
ਬੇਦ ਪ੍ਰਕਾਸ਼ ਹੁਲਾਸ ਕੀਓ ਜਗ ਪਾਪ ਕੌ ਨਾਸਕੈ ਪੁਨੰ ਉਜਾਲਾ । 
ਅੰਤ ਨਹੀ' ਤੁਮਰੋ ਸੁਖ ਸਾਗਰ ਤੋਂ ਸਮ ਅਰ ਨ ਦਾਸ ਕਿਪਾਲਾ । 
ਮਾਧਵ ਕੇਸ਼ਵ ਨਾਮ ਤੁਮੇ ਪ੍ਰਭ ਦਾਸਨ ਰਛ ਸਦਾ ਕਿਰਪਾਲਾ ॥ 224 ॥ 
ਦਾਨਵ ਹੌਤ ਭਯੋ ਤਿ੍‌ਪੁਰ ਪੁਨ ਦੇਵਨ ਕੌ ਦੁਖ ਦੇਤ ਬਿਅੰਤਾ । 
ਤਬ ਹੀ ਤੁਮ ਰੂਪ ਕੀਓ ਸ਼ਿਵ ਕੰ ਕਰ ਸਰਲ ਲੌ ਆਹਵ ਕੀਨ ਅਨੰਤਾ । 
ਮਾਰ ਲੀਓ ਤਿ੍‌ਪੁਰਾ ਪੁਰ ਬੇਧ ਕੌ ਅੰਧਕ ਨਾਸ ਕੀਓ ਤਹਿ ਸੌਤਾ । 
ਦੀਨ ਦਯਾਲ ਅਵਤਾਰ ਇਕਾਦਸ਼ ਤੋਹਿ ਕੀਓ ਬਲਿ ਜਾਵਤ ਜੌਤਾ ।। 525 ॥ 
ਰੁਦ ਕੇ ਕੌਪ ਅੰਗਾਰ ਲੀਓ ਭਵ ਡਾਰ ਦੀਓ ਦਧਿ ਦੈਤ ਉਪਾਯੋ । 
ਨਾਮ ਜਲੰਧਰ ਤਾਂਹਿ ਕੀਓ ਪੁਨ ਨਾਰਿ ਬਰੀ ਜਿਹ ਸੀਲ ਮਹਾਯ । 
ਸ਼ਕ ਨਾਰਿ ਭੁਲਾਇ ਕੈ ਮਾਂਗਤ ਨਾਂਹਿ ਦਈ ਬਡ ਜੁਧ ਉਪਾਯੋਂ । 
ਜੀਤ ਬਸਾਇ ਲੀਏ ਪ੍ਰ ਮੈ ਸੁਰ ਨਾਰਿ ਕੈ ਸੰਤ ਨਾ ਪੀਠ ਦਿਖਾਯੋਂ ॥ 226 ॥ 
ਦੋਹਰਾ 
ਰੁਪ ਜਲੰਧਰ ਤਬ ਕੀਓ ਹੇ ਪ੍ਰਭ੍ਰ ਤੁਮ ਦੁਖ ਟਾਰ । 
ਰਛ ਕਰੀ ਸੂਰਦਾਸ ਕੀ ਦਾਨਵ ਦੀਓ ਸੋਘਾਰ | 527॥ 


ਤਾ ਰ ੍‌ 
॥ਅ ਤੇ ਏ ਪੋਥੀ ਕਰਮ “ਅ ਪੋਥੀ ਵਿਚੋ “ਅ ਪੌਥੀ ਗ੍ਰਰ 


852 ਗੁਰ ਬਿਲਾਸ ਪਾਤਸ਼ਾਹ] ੬ 


ਨਾਰਿ ਸਰਾਪ ਤੋਂ ਕਉ ਦੀਓ ਸਾਲਗ੍ਰਾਮ ਸਦਾਇ । 

ਤੁਮ ਤੁਲਸੀ ਤਾਂਕੋਂ ਕੀਓ ਅਪਨੇ ਅੰਗ ਲਗਾਇ ।। 528 ॥ 
ਤੀਨ ਲੌਕ ਮਹਿ ਜਸ' ਪ੍ਰਭੂ ਤੁਮਰੋ ਹੁਇ ਅਪਾਰ । 

ਰੂਪ ਜਲੰਧਰ ਤੁਮ ਕੀਓਂ ਏ ਦੁਆਦਸ ਅਵਿਤਾਰ ॥ 529 ॥ 


ਚੌਪਈ 
ਤਿਯੋਦਸ ਵਿਸਨ ਅਵਤਾਰ ਭਏ ਤਮ । ਆਦਿਤ ਸਦਨ [ਨਿਹਾਰ]£ ਭਾਰ ਤਮ । 
ਦੇਵ ਰਛਕ ਦਾਨਵ ਨਾਸਾ । ਹੇ ਪ੍ਰਭ ਕੀਨਾ ਜਗ ਪਰਕਾਸ਼ਾ ॥ 530 ॥ 
ਤਮਹੀ ਖੀਰ ਸਿੰਧ ਕਰ ਸੈਨਾ । ਸਰਪ ਲੌਟਤ ਪਗ ਸੁਖ ਕੇ ਐਨਾ । 
ਤਥ ਤੁਮਰੇ ਮਨ ਕੌਤਕ ਭਾਏ । ਸਵਨ ਮੈਲ ਤੇ ਦੈਤ ਉਪਾਏ ॥ 5310 
ਤਬ ਤੁਮ ਤਾ ਸਿਉ” ਜੁਧ ਮਚਾਯੋ । ਅਤਿ ਪ੍ਰਾਕਰਮ ਬਲ ਤੇਜ ਲਖਾਯੋਂ । 
ਪੰਚ ਹਜਾਰ ਬਰਖ ਨੰ ਹੋਏ । ਦੈਤ ਰੀਝ ਤੁਮਰਾ ਬਲ ਜੋਏ । 532॥ 
ਦੌਹਰਾ 
ਕਹਿਯੋ ਮਾਂਗ ਵਰ ਤਮ ਕਹਾ ਦੇਹੁ ਸੀਸ ਤਿਹ ਦੀਨ । 
ਤਬ ਤੁਮ ਚਕ੍ਰ ਪ੍ਰਹਾਰ ਕੈ ਕਾਟ ਉਰ ਧਰ ਲੀਨ ।। 533 ॥ 
ਧਾਰਿਯੋ ਸੁਖ [ਐਸੋ ਤੁਮੇ ਚਤ ਦਸਮੋਂ ਅਵਤਾਰ । 
ਸੰਤ ਸਕਲ ਸੁਰ ਰਛ ਹਿਤ ਦੈਤਨ ਹੋਤ ਸੰਘਾਰ ॥ 534 । 
ਸਵੇਯਾ 
ਆਨੰਦ ਪਾਇ ਘਨੌ ਸੁਰ ਤੋਂ ਪੁਨ ਦਾਨਵ ਜਗ ਕਰੈ" ਸੁਰ ਹਾਰੇ । 
ਕੀਨ ਪੁਕਾਰ ਸੁਨੀ ਪ੍ਰਭ ਜੀ ਦੇ ਧੀਰ ਧਰੇ ਤਬ ਰੂਪ ਸੁਧਾਰੇ । 
ਨਾਮ ਤੁਮੋ ਅਰਿ ਹੌਤ ਭਯੋ ਗੁਰ ਦਾਨਵ ਹੋਇ ਸਭੀ ਮਤ ਡਾਰੋ । 
ਭਈ ਸੁਰ ਕੀ ਰਖਯਾ ਤਬਹੀ ਜਬ ਦਾਨਵ ਧਰਮ ਸੁ [ਦੂਰ] ਪਧਾਰੇ ॥ 535 ॥ 
ਸਰਾ ਵਗ ਮਤ ਪੁਨਾ ਪਰਫੁਲੱਤ ਦਾਨ ਅਰੰਭ ਮਿਟੇ ਜਗ ਸਾਰੇ । 
ਸਤ ਪੂਨਾ ਸੁਰ ਹੋਇ ਦੁਖੀ ਤਬ ਰੂਪ ਕੀਓ ਮਨੁ ਰਾਜ ਮੁਰਾਰੇ । 
ਸਿੰਮ੍ਰਿਤ ਕੀਨ ਘਨੀ ਜਗ ਮੈ ਮਤ ਸ੍ਰਾਵਗ ਦੂਰ ਭਲੋ ਮਤ ਡਾਰੇ । 
ਖੰੜਸਮੋ ਅਵਤਾਰ ਕੀਓ ਇਹੁ ਸੈਤਨ ਹੇਤ ਤੁਹੀ" ਦੁਖ ਟਾਰੇ । 536 ॥ 
ਪਾਇ ਘਨੇ ਜਗ ਕੇ ਨਰ ਆਨੰਦ ਹੌਤ ਭਏ ਪਨ ਰੌਗ ਅਪਾਰੇ । 
ਬਿਆਕੁਲ ਹੋਇ ਪੁਕਾਰ ਕਰੀ ਤਬ ਰੂਪ ਧਨੰਤ ਹੋਇ ਸੁਧਾਰੇ । 
ਆਯੁਰਵੇਦ ਕੀਓ ਹਰ ਰੌਗਨ ਔਖਧ ਮੰਤ ਤੌਤ ਬਹੁ ਉਚਾਰੇ । 
ਹੇ ਪ੍ਰਭ ਹਰੋ ਤੁਮ ਹੀ ਧਰ ਰੂਪ ਦਸੋ ਰਿਖ ਹੋਉ” ਬਲ ਹਾਰੇ ॥ 537 ॥ 


'ਅ ਤੋਂ ਏ ਪੌਥੀ ਕੀਰਤਿ _£% ਚੌਂਥੀ ਵਿਚੋਂ" $% ਪੌਬੀ ਵਿਚੋ _€ਟ ਪੁੰਥੀ ਵਿਚੋਂ” 


ਅਧਿਆਇ ਇਕੀਵਾਂ 853 


ਹੋਤ ਭਯੋ ਦੈਤ ਕਤ ਬਲੀ ਪੁਨ ਭਾਰ ਭਯੋ ਉਤਮ ਦੇਵ ਦੁਖਾਰੇ । 

ਰਰਪ ਕੀਓ ਰਵਿ ਕੌ ਤੁਮ ਹੀ ਤਬ ਨਾਸ ਕੀਓ ਤਮ ਖੇਦ ਨਿਵਾਰੇ । 

ਦੀਰਘ ਕਾਹਿ ਭਯੋ ਪੁਨ ਦਾਨਵ ਬਾਨ ਪ੍ਰੇਤ ਬਡ ਅਹਿ ਸਾਰੇਂ । 

ਤਿਨ ਕੌ ਤਮ ਨਾਸ ਕੀਓ ਤਬ ਹੀ ਇਹੁ ਧਾਰ ਦਸੋਂ ਵਪੁ ਰੂਪ ਮੁਰਾਰੇ । 538 ॥ 

ਭਾਨ ਤਪੇ ਅਹਿ ਅੰਧ ਨਿਸਾ ਲਹਿ ਲੋਕ ਦੁਖੀ ਕ੍ਰਿਸ ਨਾਂਹਿ ਉਪਾਏ । 

ਦੌਦਾਵਤਾਰ ਕੀਓ ਤਬ ਹੀ ਤੁਮ ਜੌਨ ਪਿਖੇ ਅਤਿ ਆਨੰਦ ਛਾਏ । 

ਹੋਇ ਕਿਖੀ ਮਨ ਮਾਨ ਭਯੋ ਪੁਨ ਅੰਬਰ ਆਨ ਕਲੰਕ ਲਗਾਏ । 

ਕੌਤਕ ਕੀਏ ਨਿਹਲੈਕ ਪ੍ਰਭੁ ਤੁਮ ਰੂਪ ਉਨੀਸਮੇ ਐਸ ਧਰਾਏ ॥ 539 ॥ 

ਰਾਵਨ ਹੇਤ ਭਯੋ ਪੁਨ ਰਾਕਸ਼ ਜੀਤ ਸਬੈ ਸੁਰ ਲੰਕ ਰਹਾਏ । 

ਸਰਾਪ ਲੈ ਨਾਰਦ ਪਾਇ ਬਿਨੀ! ਸੁਰ ਦਾਸਰਥੀ ਤੁਮ ਰਾਮ ਕਹਾਏ । 

ਸੀਆ ਬਰੀ ਬਨਬਾਸ ਗਏ ਪੁਨ ਰਾਵਨ ਮਾਰ ਸਭੋ ਅਰਿ ਘਾਏ । 

ਕੌਤਕ ਏਕ ਅਨੇਕ ਕਰਹਿੰ ਸਨ ਆਨੰਦ ਵਿਸ ਅਵਤਾਰ ਧਰਾਏ ॥ 540 ॥ 

ਭੂਮਿ ਪੈ ਭਾਰ ਗਰੂਰ ਭਯੋ ਪਿਖ ਦੁਆਪੁਰ ਮਹਿ ਤੁਮ ਰੂਪ ਧਰਾਏ । 

ਨਾਮ ਸੀ ਕਿਸ਼ਨ ਨੰਦ ਨੰਦਨ ਅੰ ਹਰਿਜੂ ਬਡ ਰਾਸ ਰਚਾਏ । 

ਕੌਸ ਬਿਦਾਰ ਸੁ ਸਿੰਧਜਰਾ ਹਨ ਕਾਲ ਜਮਨ ਕੀ ਸੋਨ ਹਤਾਏ । ਰ 

ਭਾਰਥ ਪਾਂਡਵ [ਰਛਯਾ]“ ਕਰੀਂ ਅਵਤਾਰ ਇਕੀ ਸਮ ਜਾਨ ਸੁਹਾਏ । 541 ॥ 

ਬਾਈਸਮੋ' ਆਵਤਾਰ ਧਰਿਯੋ ਜਿੰਹ ਨਾਮ ਸੁ ਅਰਜੁਨ ਨਾਮ ਕਹਾਏ । 

ਕਵਚ ਨਿਵਾਂਤ ਹਨੇ ਤੁਮ ਹੀ ਪੁਨ ਪਾਵਕ ਰਛ ਕੇ ਕੈਰਵ ਪਾਏ । 

ਕੌਰਵ ਜੀਤ ਕੌ ਧੰਨ ਲਈ ਬਹੁ ਸੋਵ ਕਰੀ ਤੁਮ ਕਾਨ੍ਹ ਰਿਝਾਏ । 

ਭਾਂਨਜ ਔਰ ਗੈਗੇਵ [ਹਤਾ]” ਦਰਯੋਦਨ ਜੀਤ ਕੌ ਰਾਜ ਧਰਾਏ ।। 542 ।। 
ਦਹਰਾ 

ਬੌਧ ਅਵਤਾਰ ਧਰਿਯੋ ਤੁਮ ਕਲਜੁਗ ਰਖਯਾ ਹੇਤ । 

ਸਿਲਾ ਰੂਪ ਤੁਮ ਅੰਤ ਨਹਿ ਜਾਨਤ ਮਾਨਸ ਏਤ ।। 543 ॥ 
ਸਵੇਯਾ 

ਘੋਰ ਕਲੂ ਜਬ ਆਇ ਘਨੋਂ ਨਰ ਨਾਰਿ ਸੁ ਸੋਕਰ ਬਰਨ ਕਰਾਏ । 

ਸਦਰ ਰਾਜ ਮਹਾਂ ਦੁਸ਼ਟਾਤਮ ਚੰਡ ਜਪੈ ਪਿਖ ਪੱਖ ਰਿਸਾਏ । 

ਦੈਤ ਘਨੌ ਦੁਖ ਦੇ ਦ੍ਰਿਜ ਕੌ ਤੁਮ ਤਉ ਵਿਸਵੋ' ਅਵਤਾਰ ਧਰਾਏ । 

ਕਲਕੀ ਕਰ ਰਛ ਤਿਸੇ ਦ੍ਰਿਜਿ ਕੀ ਹਨ ਪਾਪਨ ਕਉ ਜਗ ਪੁੰਨ ਸੁਹਾਏ ॥ 544। 
ਦੋਹਰਾ 

ਏ ਅਵਤਾਰ ਚਉਬੀਸ ਤੁਮ ਅੰਤਿ ਨਹਿ ਜਹਿ ਜਾਨ । 

ਰਖਯਾ ਕਰੋ ਸੁ ਦਾਸ ਕੀ ਕੌਸੋ ਕਹਉ ਬਖਾਨ ॥ 545 ॥ 


%% ਤੇ ਏ ਪੌਥੀ ਬਿਠਯ _“ਅ ਪੌਥੀ ਵਿਚੋ _£ਦ ਪੋਥੀ ਵਿਚੋ" 


ਮਤ ਗੁਰ ਬਿਲਾਸ ਪਾਤਸ਼ਾਹ] ੬ 


ਸਵੇਯਾ 
ਤੁਮ ਹੀ ਕਲ ਮੈ ਬਹੁ ਪਾਪ ਨਿਵਾਰਿਕੈ ਰੂਪ ਸੀ ਗੁਰੁ ਨਾਨਕ ਪਾਯੋ । 
ਮੰਤ ਦੀਓ ਸਤਿਨਾਮ ਕੌ ਸੁੰਦਰ ਜਾਂਹਿ ਜਪੈ ਦੁਖ ਦੁਰ ਪਰਾਯੋ । 
ਦਾਸ ਉਧਾਰ ਨਿਵਾਰ ਸਭੈ ਦੁਖ ਕੀਰਤ ਤੋਹਿ ਤਿੰਹੂ ਪੁਰਾ ਛਾਯੋ । 
ਰਖ ਕਰੋ ਸੂਰ ਦਾਸਨ ਕੀ ਜੁਗ ਜੁਗ ਪ੍ਰਭੁ ਤਮ ਰੂਪ ਸੁਹਾਯੋ ॥ 546 ॥ 
ਅੰਗਦ ਰੂਪ ਕੀਓ ਬਹੁਰੋ ਤੁਮ ਰੂਪ ਦੂਤੀ ਨਿਜ ਅੰਗ ਉਪਾਯੋਂ । 
ਸੰਗਤ ਕੀਨ ਨਿਹਾਲ ਘਨੀ ਸਤਿਨਾਮ ਕਉ ਮੰਤ ਸਭੀ ਮੁਖ ਗਾਯੋਂ । 
ਸੀਲ ਅਉ ਸਾਂਤ ਕੀ ਖਾਨ ਪ੍ਰਭੂ ਤੁਮ ਏਕ ਹੀ ਰੂਪ ਦੁਤੀ ਦਿ੍‌ਸ਼ਟਾਯੋਂ । 
ਰਛ ਕਰੋ ਨਿਜ ਦਾਸਨ ਕੀ ਜੁਗ ਜੁਗ ਪ੍ਰਭੂ ਤੁਮ ਰੁਪ ਸੁਹਾਯੋ ॥ 5471 
ਅਮਰਦਾਸ ਗੁਰੁ ਪੁਨ ਰੂਪ ਕੀਓ ਤੁਮ ਦੀਪਕ ਤੇ ਜਨ ਦੀਪ ਜਗਾਯੋ । 
ਜਾਹਿ ਸੁ ਬਾਵਲੀ ਤੀਰਥ ਕੈ ਜਹਿ ਦਰਸ਼ਨ ਤੇ ਨਹਿ ਜਨਮ ਲਹਾਯੋ । 
ਔਰ ਬਿਅੰਤ ਕਰੋ ਜਿਹ ਕੌਤਕ ਜਿਨ ਦਾਸਨ ਹੇਂਤ ਸੁ ਮੌਤ ਧਰਾਯੋ । 
ਅੰਤੇ ਨਾ ਸੋਸ ਲਹੇ ਤੁਮਰੇ ਜੁਗ ਜੁਗ ਪ੍ਰਭੂ ਤੁਮ ਰੁਪ ਸਹਾਯੋ । 5481) 
ਗੁਰ ਨਾਨਕ ਅੰਗਦ ਰੂਪ ਤ੍ਰਮੈ ਰਾਮਦਾਸ ਤੁਮ ਨਿਜ ਨਾਮ ਕਹਾਯੋ । 
ਤੀਰਥ ਤੋਹਿ ਰਚਯੋ ਅਤਿ ਸੁੰਦਰ ਨਾਮ ਅਮੀਸਰ ਤਾਂਹਿ ਰਖਾਯੋਂ । 
ਤਾਂਹਿ ਦਿਦਾਰ ਤੇ ਪਾਪ ਕਟੈ ਕਰਿ ਮਜਨ ਤੇ ਬਹੁ ਜੂਨ ਕਟਾਯੋਂ । 
ਖੋਲ ਬਿੱਅੰਤ ਨਾ ਜਾਹਿ ਲਖੇ ਜਗ ਜੁਗ ਪ੍ਰਭੂ ਤੁਮ ਰੂਪ ਸੁਹਾਯੋ ॥ 549 ॥ 
ਤੁਮ ਹੀ ਗ੍ਰਰ ਪੰਚਮ ਦੇਹ ਧਰੀ ਭਵ ਸਾਗਰ ਹੇਤ ਉਪਾਵ ਕਰਾਯੋ । 
ਨਾਮ ਕੌ ਸੋਤ ਗਿਰੋਥ ਕੀਓ ਤੁਮ ਜਾਹਿ ਪੜੇ” ਰਵਿ ਤਾਤ ਮਿਟਾਯੋ । 
ਦਾਸ ਅਨੰਤ ਉਧਾਰ ਕਰਹਿ ਸਤਿਨਾਮ ਜਿਸੇ ਮੱਖ ਮੰਤ ਅਲਾਯੋ । 
ਪੰਚ ਸਰੂਪ ਕੀਏ ਤੁਮਨੇ ਜੁਗ ਜੁਗ ਪ੍ਰਭੂ ਤੁਮ [ਸੁੰਦਰ]! ਰੂਪ ਸੁਹਾਯੋ ॥ 550 ॥ 
ਸੁੰਦਰ ਰੂਪ ਕੀਓ ਜਬ ਖਸ਼ਟਮ ਮੀਰ ਅਰੁ ਪੀਰ ਧਰੀ ਸੁਖ ਪਾਯੋ । 
ਮੁਗਲ ਪਠਾਨ ਸੂ ਨਾਸ ਕੀਓ ਅਤਿ ਦੁਸ਼ਟ ਸੁ ਘਰੇੜ ਆਦਿ ਸੁ ਘਾਯੋਂ । 
ਪੈਦੇ ਖਾਨ ਸੁ ਮਾਰ ਤੁਮੇ ਪੁਰਸੋਤਮ ਨਾਂਹਿ ਤੋ ਅੰਤ ਲਖਾਯੋ । 
ਦੇਵ ਆਏ ਸਰਨਾਗਤ ਜੋ ਤੁਮਰੀ ਜੁਗ ਜੁਗ ਪ੍ਰਭ ਤੁਮ ਭਯੋ ਸਹਾਯੋ ॥ 551 ॥ 
ਦੋਹਰਾ 
ਕਰ ਉਸਤਤਿ ਸੁਰ ਦੀਨ ਹ੍ਰੋ ਪਰੇ ਚਰਨ ਲਪਟਾਇ । 
ਅਤਿ ਪ੍ਰਸੈਨ ਸੀ ਗੁਰ ਭਯੋ ਦਯਾ ਸਿੰਧ ਸੁਖ ਪਾਇ । 552। 
ਚੌਪਈ 
ਮੱਗੇ ਵਰ ਸ੍ਰੀ ਮੁਖਹੁ ਅਲਾਯੋ । ਸੁਨਤ ਸਕਮਸੁਰ ਆਨੰਦ ਪਾਯੋ । 
ਐਸੇ ਕਹਿ ਇਹ ਦੀਜੋ ਸੁਆਮੀ । ਤੁਮ ਘਟਿ ਘਟਿ ਕੇ ਅੰਤਰਜਾਮੀ ।। 553 ॥ 


॥% ਤੋ ਦ ਪੌਥੀ ਤੈ.ਲੋਕੀ 5ਅ ਪੋਥੀ ਪਠੋ ਅ ਪੌਥੀ ਵਿਚੋਂ” 


ਅਧਿਆਇ ਇੱਕੀਵਾਂ 


ਚ 
੪੦ ੪੩ ਜਦ 


੯੮੯੧ 
ਤੁਮ ਭਾਂਖਤ ਹੋ ਦਸਮ ਗ੍ਰਰੂ ਹੋਇ ਧਰਾ ਹਨ ਭਾਰ । 
ਤਾਂਤੇ ਤੁਮ ਨਿਜ ਗ੍ਰਿਹ ਰਮ ਅਪਨੇ ਰੂਪ ਸੁਧਾਰ ।। 554 ॥ 
ਤਬ ਗੁਰੁ ਤਾਂਕੋ ਕਹਤ ਭਏ ਏਕ ਜਾਮ ਤੇ ਪਾਛ । 
ਤਨ ਤਜ ਚਲ੍ਹੰ ਸੁ ਇਛ ਤੁਮ ਕਰੂੰ ਜਾਨ ਸੁਭ ਸਾਛ ॥ 555॥ 
ਸ਼ਾਹਿਬ ਭਾਨੇ ਆਦਿ ਲੌ ਧਰ ਬਿਸਮੈ ਅਤਿਯੌਤ । 
ਹਾਥ ਜੌਰ ਬਿਨਤੀ ਕਰੀ ਕਉਨ ਅਏ ਪ੍ਰਭ ਸੰਤ । 556 ॥ 
ਚੌਪਈ 
ਸ੍ਰੀਂ ਮੁਖ ਕਹਾ ਦੇਵ ਥੇ ਆਏ । ਬ੍ਹਮਾ ਬਿਸਮ ਆਦਿ ਏ ਭਾਏ । 
ਮੌਕੌ ਆਏ ਲੇਨ ਸੁ ਜਾਨੋ । ਸਾਹਿਬ ਭਾਨਾ ਸਤਿ ਪਛਾਨੋ । 5571 
ਤਜਹੁੰ ਦੇਹ ਅਬ ਦੇਰ ਨਾ ਲਾਵਹੌ । ਗੁਰੂ ਨਾਨਕ ਕਾ ਦਰਸ਼ਨ ਪਾਵਹੰ । 
ਅਸ ਕਹਿ ਰਹੇਂ ਮੌਨ ਜਗ ਸਾਂਈ । ਸਾਹਿਬ ਭਾਨੇ ਬਿਨੈ ਅਲਾਈ ॥ 558 ।। 
ਹੈ ਪ੍ਰਭ ਮਯਾ” ਮੋਹਿ ਖੈ ਕੀਜੈ । ਦਿਬ ਦਿਸ਼ਟ ਹਮ ਕਉ ਭੀ ਦੀਜੈ । 
ਜਾਤੇ ਲਖੋ' ਸਕਲ ਜੋ ਆਏ । ਧਰ ਆਨੰਦ ਤਿਹ ਦਰਸ਼ਨ ਪਾਏ । 559। 
ਕਰਖ ਸ੍ਰ ਗੁਰ ਅਪਨੀ ਕੀਨੀ । ਦਿਬ ਦ੍ਰਿਸ਼ਟਿ ਤਾਂਕੋ ਗੁਰ ਦੀਨੀ । 
ਬੀਤੀ ਨਿਸਾ ਭੋਰ ਚੜ ਆਯੋਂ । ਪਸਰੀ ਜਉਨ ਐਧੇਰ ਬਿਹਾਯੋ ।: 560 ॥ 
ਦੋਹਰਾ 
ਹਰੀ ਰਾਇ ਬੌਰਾਗ ਮਹਿ ਸਉਚ ਹੇਤ ਮਜਨਾਇ । 
ਤਹਾਂ ਪੁਸ਼ਪ ਚੋਥੇਂ ਗਿਰੇਂ ਜਾਮੇ ਸਿਉ" ਅਟਕਾਇ ॥ 561 ॥ 
ਚੰਪਈ 
ਹਰੀ ਰਾਇ ਪਿਖ ਦਯਾ ਉਪਾਈ । ਇਨ ਮੋਰੋ ਕਹੁ ਕਾਹਿ ਗਵਾਈ । 
ਭਏ ਮ੍ਰਿਤ ਮਮ ਜਾਮੇ ਲਾਗ । ਅਸ ਕਹਿ ਘਨੇ ਰੁਦਨ ਮਾਹਿ ਪਾਗ ।! 562 ॥ 
ਬੌਠੇ ਤਿਨ ਕੀ ਓਰ ਨਿਹਾਰਹਿਂ । ਕਰਹਿ ਰੁਦਨ ਸਰ ਉਚ ਪੁਕਾਰਹਿ । 
ਅਰਧ ਜਾਮ ਦਿਨ ਤਬ ਲੌ ਆਯੋਂ । ਲਾਂਗਰੀ ਭੌਜਨ ਤਯਾਰ ਸੁਨਾਯੋ । 563 ॥ 
ਸ੍ਰ ਗੁਰੂ ਤਬ ਹਰੀ ਰਾਇ ਚਿਤਾਰੇ । ਗਏ ਕਹੀ ਬਹੁ ਲਾਏ ਅਵਾਰੇ । 
ਕਾਹੂ ਕਹਾ ਬਾਗ ਰੁਦਨਾਵੈ” । ਰਹੈ ਉਠਾਇ ਭਾਖ ਨਹੀ ਆਵੈ” ॥ 564 ॥ 
ਸੁਨਤ ਐਸ ਪ੍ਰਭ” ਤਤ ਛਿਨ ਆਏ । ਸਾਹਿਬ ਭਾਨਾ ਸੰਗ ਲਵਾਏ । 
ਆਗੇ ਦੇਖ ਦਯਾ” ਕੀ ਮੂਰਤ । ਪੁਸ਼ਪ ਹਾਥ ਧਰ ਦੇਖੈ' ਸੂਰਤ । 565 । 
ਦਹਰਾ 
ਕਰਤ ਰੁਦਨ ਬਹੁ ਦੇਖ ਕੌ ਸੀ ਗੁਰ ਕੀਓ ਉਚਾਰ । 
ਕਾਹਿਤ ਕੀਜੇ ਰਦਨ ਤ੍ਰਮ ਬ੍੍‌ਥਾ ਸ਼ੋਕ ਤਨ ਧਾਰ 1 566 ॥ 


'ਅ ਪੌਥੀ ਕ੍ਰਿਪਾ ਅ ਤੋਂ ਏ ਪੋਥੀ ਗੁਰ '£ ਪੌਥੀ ਕਰੁਣਾ 


856 ਗੁਰ ਬਿਲਾਸ ਪਾਤਸ਼ਾਹੀ ੬ 


ਜ਼ੌਪਈ 

ਹਰੀ ਰਾਇ ਕਹਿ ਜਾਮੇ ਸੰਗ । ਭਏ ਮਿਤ ਇਹ ਪੁਸਪ ਅਨੰਗ । 

ਹੋ ਪਭ ਹਮਰੌ ਨਾਂਹਿ ਵਿਗਾਰਾ । ਇਹ ਕਾਰਨ ਮੈ ਰੁਦਨ ਉਚਾਰਾ । 567 । 

ਸੀ ਗੁਰੁ ਜਾਨ ਦਯਾ ਨਿਧ ਭਾਰੀ । ਗਹੀ ਬਾਂਹ ਦੇ ਧੀਰ ਅਪਾਰੀ । 

ਏ ਸਨਤ ਸਤ ਚਰਨੀ ਪਰੈ । ਪਦ ਪੰਕਜ” ਰਜ ਮਸਤਕ ਧਰੇ ॥ 568 ॥ 

ਐਸੇ ਦੇਵਤ ਧੀਰ ਮਹਾਇ । ਚਲੇ ਸਦਨ ਕੌ ਸੋਗ ਲਵਾਇ । 

ਉੜਦੂ ਮਧ ਪ੍ਰਭੂ ਜਬ ਆਏ । [ਪ੍ਰੀਤਿ]! .ਪੁਲਕ ਤਿਹ ਠਾਂ ਬੋਠਾਏ । 569 ॥ 
ਦੌਹਰਾਂ 

ਅਤਿ ਆਨੰਦ ਸਿਉ” ਪ੍ਰਭੂ ਤਬ ਭਾਨੇ ਕੌ ਬਚ ਕੀਨ । 

ਹਰੀ ਰਾਇ ਕੇ ਭਾਲ ਮੋਏ ਤਿਲਕ ਕਰੋ ਸੁਖ ਲੀਨ ॥ 570 ॥ 

ਪੈਸੇ ਪਾਂਚ ਨਲੇਰ ਧਰ ਸੀ ਗੁਰ ਬਦਨ ਕੀਨ । 

ਗੁਰੁ ਭਾਖ ਹਰਿ ਰਾਇ ਕੌ ਮਨ ਮਹਿ ਆਨੰਦ ਲੀਨ ॥ 571 ॥ 
ਚੌਪਈ 

ਸਾਹਿਬ ਭਾਨੇ ਤਿਲਕ ਕਰਾਯੌ । ਗੁਰ ਹਰਿ ਰਾਇ ਭਾਲ ਛਬਿ ਛਾਯੋਂ । 

ਉਮਰ ਬਰਸ ਦਸ ਅਤਿ ਸੁਖਦਾਇ । ਸੋਭਾ ਬਨੀ ਕਹੀ ਨਾਹਿ ਜਾਇ ॥ 572॥ 

ਦਯਾਸਿੰਧ ਪੁਨ ਮੰਦਰ ਆਏ । ਐਸ ਬਾਤ ਸਭ ਹੀ ਸੁਨ ਪਾਏ । 

ਮਾਤ ਨਾਨਕੀ ਬਿਸਮਹਿੰ ਧਾਰੀ । ਕਿਆ ਏ ਕੌਤਕ ਕੀਓ ਮੁਰਾਰੀ ।। 573 ॥ 

ਪ੍ਰਭੁ ਕੇ ਨਿਕਟ ਸਭੀ ਚਲ ਆਏ । ਜੌਤੀ ਜੌਤਿ ਸਮਾ ਲਖ ਪਾਏਂ । 

ਪੁਰਸੋਤਮ ਪ੍ਰਭ ਭੌਜਨ ਕੀਨੋ । ਸਭ ਕੇ ਜੁਤ ਮਨ ਆਨੰਦ ਲੀਨੌ ॥ 5741 

ਤਬ ਲੰ ਜਾਮ ਏਕ ਦਿਨ ਆਯੋਂ । ਦਯਾਸਿੰਧ ਅਸ ਕੌਤਕ ਭਾਯੋ । 

ਬੋਲ ਸਭਨ ਕੌ ਲਾਇ ਦਿਵਾਨ । ਭਿੰਨ ਭਿੰਨ ਕਹਿ ਕ੍ਰਿਪਾ ਨਿਧਾਨ ॥ 575 ॥ 
ਦਹਰਾਂ 

ਸਾਹਿਬ ਭਾਨੇ ਕੌ ਕਹਾ ਪੁਤ ਸੰਪ ਹਰਿ ਰਾਇ । 

ਜਾਵੋ ਤੁਮ ਰਮਦਾਸ ਕੋ ਤਨ ਤਜ ਮਮ ਢਿਗ ਆਇ ।। 576 । 

ਰ ਚੌਪਈ 

ਰਾਮੋ ਕੇ ਪੁਨ ਐਸ ਅਲਾਯੋ । ਜਾਇ ਧਾਮ ਤੁਮ ਪ੍ਰਾਨ ਤਜਾਯੇ । 

ਪਰਮਾਨੰਦ ਸੁੰਦਰ ਕੌ ਭਾਖਾ । ਜਾਇ ਸਦਨ ਰਹੁ ਤੁਮ ਅਭਿਲਾਖਾ ।। 277 ॥ 

ਰਾਇ ਜੌਧ ਰੂਪ ਕੋ ਕਹਾ । ਜਪੇਂ ਨਾਮ ਗ੍ਰਿਹ ਮਾਹਿ ਚਲ ਰਹਾਂ । 

ਧਰਮੇ ਕੋ ਪੁਨ ਕਹਾ ਸੁਨਾਇ । ਜਾਇ ਧਾਮ ਤੁਮ ਮਮ ਢਿਗ ਆਇ ।੧ 578 ॥ 


ਪਅ ਪੌਥੀ ਚਰਨ ਕਮਲ “ਅ ਪੋਥੀ ਵਿਚੋ“ 9ਅ ਤੇ ਏ ਪੌਥੀ ਸਾਥ ਮੈ 


ਅਧਿਆਇ ਇੱਕੀਵਾਂ ਰ 857 


ਸਾਧੁ ਕੋ ਦੀਨਉ ਪੁਨ ਧੀਰਾ । ਭੌਗ ਜਗਤ ਸੁਖ ਰਾਖ ਸਗੀਰਾ । 
ਲਾਲ ਚੈਦ ਕੌ ਆਇਸ ਦੀਨੀ । ਮੂਰਤ ਔਰ ਸੋਚੀਆੰ ਚੀਨੀ । 
ਤਿਨ ਕੌ ਸ੍ਰੀ ਗੁਰ ਐਸ ਅਲਾਯੋ । ਭਾਗ ਮਲ ਸੁਭ ਸਦਨ ਬਨਾਯੋ । 
ਸਰ ਸਿੰਗ ਤੁਮਰੇ ਹਿਤ ਤਹਿੰ ਜਾਵੈ । ਨਿਜ ਮਾਤਾ ਜਤ ਤਹਾ ਰਹਾਵੈ ॥ 580 ॥ 
ਦੋਹਰਾ 
ਅਬਦੁਲ ਨਥੇਂ ਕੌ ਕਹਾ ਤੁਮ ਭੀ ਨਿਜ ਗ੍ਰਿਹ ਜਾਇ । 
ਕੌਤਕ ਦੇਖੋ ਜਗਤ ਕੇ ਕਛਹ ਕਾਲ ਸੁਖ ਪਾਇ ॥ 581 ॥ 
ਬਾਬਕ ਜਾਤੀ ਮਲ ਕੇ ਸੁਤ ਸਿਉ ਕੀਨ ਉਚਾਰ । 
ਅਮੀ ਸਰੋਵਰ ਜਾਇ ਰਹੁ ਮਨ ਮਹਿ ਆਨੰਦ ਧਾਰ ।। 582 ॥ 
ਮਾਤ ਨਾਨਕੀ ਆਇ ਪੁਨ ਹਾਥ ਜੌਰ ਬਚ ਭਾਖ । 
ਸੀ ਗੁਰ ਕਹਿ ਜੋ ਇਛ ਤੁਮ ਕਹੋ ਦੇਰ ਨਹਿਂ ਲਾਖ । 583 ॥ 
ਕਹਾ ਮਾਤ ਤੁਮ ਬਚ ਕਹੇ ਗ੍ਰਿਹ ਗੁਰਿਆਈ ਤੋਹਿ । 
ਦੀਨੀ ਤੁਮ ਹਰਿ ਰਾਇ ਕੌ ਅਸ ਸੋਸਾ ਮਨ ਮੌੰਹਿ।। 584।। 
ਸੀ ਗੁਰ ਕਹਿ ਤਮ ਚਿੰਤ ਤਜ ਸਮਾਂ ਪਾਇ ਤੁਮ ਆਇ । 
ਤਮ ਸੁਤ ਨੰਦਨ ਅਮਿਤ ਬਲ ਸਭ ਜਗ ਕਰੇ ਸਹਾਇ ।। 585 ॥ 
ਸਤ ਗੁਰਿਆਈ ਦੇਖ ਤੁਮ ਸੁਤ ਸੁਤ ਬਹੁਰ ਨਿਹਾਰ 1 ਰ 
ਬਹੁੜ ਤਿਆਗ ਨਿਜ ਪ੍ਰਾਨ ਕਊ ਹਮਰੇ ਨਿਕਟ ਪਧਾਰ ।। 586 ॥ 
ਸੌਰਠਾ 
ਅਬ ਮਾਨੋ ਬਚਨ ਜਾਇ ਬਕਾਲੋਂ ਤੁਮ ਰਹੋ । 
ਤਿੰਹ ਠਾਂ ਬਸ ਤਮ ਸਦਨ ਸਤਿ ਗੁਰਿਆਈ ਤੋਹਿ ਹੁਇ । 587॥ 
ਦੋਹਰਾ 
ਮਾਤ ਨਾਨਕੀ ਅਨੰਦ ਕੌ ਸਤਿ ਬਾਤ! ਮਨ ਜਾਨ । 
ਸੁਰਜ ਮਲ ਕਰ ਜੌਰ ਕੈ ਪੁਨ ਅਸ ਬੈਨ ਬਖਾਨ ॥ 5288 ॥ 
ਚੌਪਈ 
ਹੋ ਪਭ ਕਿਆ ਆਇਸ ਹੈ ਮੌਕੇ । ਸ੍ਰੀ ਗੁਰ ਕਹਾ ਭਾਇ ਜੋ ਤੌਕੋ । 
ਗੁਰ ਹਰਿ ਰਾਇ ਜਾਨ ਕਰ ਸੇਵਾ । ਤੋਕੋਂ ਹੋਵੈ ਸੂਖ ਅਮੇਵਾ । 589 ॥ 
ਗ੍ਰਹਿ ਮਹਿ ਦਰਬ ਵਾਰ ਨਹੀ” ਆਵੈ । ਤੁਮ ਕੁਲ ਜਗ ਮਹਿ ਅਧਿਕ ਰਹਾਵੈ । 
ਸਰਜ ਮਲ ਭਾਰੀ ਸੁਖ ਪਾਏ । ਪ੍ਰਭ ਕੇ ਬੈਨ ਸਭਨ ਹੀਯ ਭਾਏ ।। 590 ॥ 
ਅਣੀ ਰਾਟਿ ਰਹਿ ਮਸਤ ਨਾ ਬੋਲੈ । ਪ੍ਰਭ ਕੌ ਨਾਂਮ ਅਮੀ ਝਕ ਝੌਲੋ । 
ਪਾਂਚ ਗੁਰੂ ਤਬ ਹੀ ਲਉ ਆਏ । ਸਭ ਦੇਵਨ ਜੁਤ ਲਖ ਗੁਰ ਭਾਏ ।1 591 ॥ 


1% ਮੁਥੀ ਤਨ “ਅ ਤ ਏ ਪੰਥੀ ਬਚਨ 


858 ਗੁਤ ਬਿਲ'ਸੋ ਪਾਤਸ਼ਾਹੀ ੬ 


ਦੋਹਰਾ 
ਪਾਂਚ ਗੁਰੂ ਸ੍ਰੀ ਮੁਖ ਕਹਾ ਕੀਏ ਪੂਰ ਸਭ ਕਾਮ । 
ਜਗ ਮਹਿ ਜਸ ਤੁਮਰਾ ਭਯੋ ਅਬ ਚਾਲ ਨਿਜ ਧਾਮ ॥ 592 [! 
ਹਰਿ ਗੋਬਿੰਦ ਉਸਤਤਿ ਕਰੀ ਨਮੌ ਨਮੌ ਕਹਿ ਨਾਮ । 
ਕਗੀ ਬੰਦਨਾ ਹਰਖ ਸਿਉ" ਲਖ ਮੂਰਤ ਅਭਿਰਾਮ।। 593॥ 
ਚੌਪਈ 
ਸਾਹਿਬ ਭਾਨੇ ਰੂਪ ਦਿਖਾਏ । ਪੰਚ ਗੁਰੂ ਜੁਤ ਦੇਵ ਸੁਹਾਏ । 
ਸਾਹਿਬ ਬੁਢਾ ਅੰ ਗੁਰਦਾਸ । ਦਿਖ ਬੈਦਨ ਕਰ ਧਾਰ ਹੁਲਾਸ਼ ।। 594।। 
ਦਯਾਸਿੰਧ ਪੁਨ ਕੀਓ ਇਸਨਾਨ । ਪਹਿਰ ਪੀਤ ਪਟ ਆਨੰਦ ਠਾਨ । 
ਕੁਸ਼ਾ ਡਸਾਇ ਬੈਠ ਸੁਖ ਮਾਨ । ਗੁਰੁ ਹਰਿ ਤਾਇ ਸਮ੍ਹਿ ਅਰਾਮ ॥ 595। 


ਜੌ ਸਿਖਯਾ ਗੁਰ ਨਾਨਕ ਕੇਰੀ । ਸੌ ਦੀਨੀ ਸਖ ਸਿੰਧ ਘਨੇਰੀ । 

ਰਹੇ ਜਾਮ ਨਿਸ ਜਾਗਨ ਕੀਜੈ । ਮਜਨ ਨਾਮ ਵਿਖੋ ਮਨ ਦੀਜੈ ॥ 596 ॥ 

ਸਾਂਤ ਸੀਲ ਧਰ ਆਪ ਛਪਾਵੋ । ਸਤਿਨਾਮ ਮੁਖ ਮਤ੍‌ੰ ਅਲਾਵੋ । 

ਏ ਬਿਧ ਸਿਖਯਾ ਦਈ ਅਪਾਰ । ਗੁਰ ਹਰਿ ਰਾਇ ਹੀਏ ਸਭ ਧਾਰ ॥ 597 ॥ 
ਦਹਰਾ 

ਪੁਨ ਸਭ ਕੌ ਸ੍ਰੀ ਗੁਰ ਕਹਾ ਸੁਨਹੁ ਭਾਰ' ਸੁਖ ਪੌਇ । 

ਮੁਕਤਿ ਰੂਪ ਤੁਮ ਹੋੌਂਹ ਸਭ ਯ! ਮਹਿ ਸੰਸ ਨਾ ਕੋਇ॥ 598॥ 
ਚੌਪਈ 

ਅਬ ਹਉ ਗੁਰ ਨਾਨਕ ਪੈ ਜਾਉ” । ਕ੍ਰਿਪਾ ਸਿੰਧ ਤਾ ਦਰਸ਼ਨ ਪਾਉ”। 

ਮਮਾਂ ਆਇਸ ਤਮ ਰੁਦਨ ਨਾ ਕੀਜੋ । ਕੀਰਤਨ ਨਾਮ ਵਿਖੇ ਮਨ ਦੀਜੈ ॥ 599। 

ਗੁਰ ਸਿਖਨ ਕੀ ਸੇਵਾ ਕਰੀਯੇ । ਏਕ ਟੋਕ ਗੁਰ ਨਾਨਕ ਧਰੀਯੋ । 

ਜੌ ਦਰਸ਼ਨ ਕਰ ਮੌਰਾ ਚਾਹੇ । ਹਰੀ ਰਾਇ ਗੁਰ ਦਰਸ਼ ਉਮਾਹੈ । 600॥ 

ਹਰੀ ਰਾਇ ਮਮ ਭੇਦ ਨਾ ਕੌਈ । ਜੋ ਇਛਾ ਕਰ [ਪਾਵਤ]5 ਸੋਈ । 

ਸੁਨ ਐਸੇ ਬੀਬੀ ਬਿਸਮਾਈ । ਬਿਹਥਲ ਭਈ ਭਾਰ ਸਰਮ ਪਾਈ ॥ 601॥ 

ਸ੍ਰ ਗੁਰ ਤਾਹਿ ਧੀਰ ਬਹੁ ਦੀਨੋ । ਆਦਿ ਸ਼ਕਤਿ ਤਮ ਸੋਕ ਨਾ ਚੀਨੋ । 

ਸੁਨ ਵੀਰੋ ਮਨ ਆਨੰਦ ਧਾਰਾ । ਬਹੁਰ ਸਭਨ ਮਿਲ ਬਿਨ ਉਚਾਰਾ ।। 602। 
ਦੌਹਰਾ 

ਹੇ ਪ੍ਰਚ ਹਮ ਉਪਦੇਸ ਦੈ ਕਰੇ ਰੀਤਿ ਜਗ ਸੋਇ । 

ਹਮ ਕੌ ਆਇਸ ਹੋਇ ਜੋ ਭਾਖ ਦਯਾ ਕਰ ਸੌਇ।। 603॥ 


ਐ ਪੋਥੀ ਬਹੁਤ “ਅ ਪੋਥੀ ਮੋਹਿ % ਗੋਥੀ ਵਿਚੋਂ” 


ਅਧਿਆਇ ਵਿੱਤਫਾਂ 859 


ਚੌਪਈ 
ਸ੍ਰੀ ਗੁਰੂ ਕਹਾ ਸੁਨੋ ਮਮ ਪਯਾਰੇ । ਏਹ ਉਪਦੇਸ਼ ਸਤਿ ਹੀਅ ਧਾਰੋਂ 
ਮਾਰੂ ਮਹਲਾ ੫" 
ਚਾਂਦਨਾ ਚਾਂਦਨ ਆਂਗਨਿ ਪ੍ਰਭੂ ਜੀਓ ਅੰਤਰਿ ਚਾਂਦਨਾ ।। ੧॥ 
'ਆਰਾਧਨਾ ਅਰਾਧਨ ਨੀਕਾ ਹਰਿ ਹਰਿ ਨਾਮ ਅਰਾਧਨਾ ।੨॥` 
ਤਿਆਗਨਾ ਤਿਆਗਨੁ ਨੀਕਾ ਕਾਮ ਕੌਧ ਲੱਭ ਤਿਆਗਨਾ ॥। ੩ ॥ 
ਮਾਂਗਨਾਂ ਮਾਂਗਨੁ ਨੀਕਾ ਹਰਿ ਜਸੁ ਗੁਰ ਤੇ ਮਾਂਗਨਾਂ । ੪। 
ਜਾਗਨਾ ਜਾਗਨ੍‌ ਨੀਕਾ ਹਰਿ ਕੀਰਤਨ ਮਹਿ ਜਾਗਨਾ ॥ ੫।। 
ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੂ ਲਾਗਨਾ ।੬॥ 
ਇਹ ਬਿਧਿ ਤਿਸਹਿ ਪਰਾਪਤੇ ਜਾਕੇ ਮਸਤਕ ਭਾਗਨਾ ॥ ੭ ।। 
ਕਹੁ ਨਾਨਕ ਤਿਸੁ ਸਭ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ।। ੮।। 
ਇਸੀ ਸ਼ਬਦ ਦਾ ਪਾਠ ਕਰੀਜੈ । ਮਤਲਬ ਸਮਝ ਇਸੀ ਕਾ ਲੀਜੋ |! 60411 
ਦਯਾਸਿਧ£ ਅਸ ਬਚਨ ਉਚਾਰਾ । ਦਯਾਸਿੰਧ ਪੁਨ ਬੰਧਨ ਧਾਰਾ । ... 
ਗੁਰ ਹਰਿ ਰਾਇ ਚਰਨ ਧਰ ਸੀਸਾ । ਤਜੀ ਦੋਹ ਸੁਖ ਸਿੰਧ ਜਗਦੀਸਾ ।। 605 ॥। 
ਜੋ ਜੌ ਕਾਰ ਭਯੋ ਨਭ ਮਾਂਹੀ । ਡਾਰ ਫੂਲ ਸੁਰ ਗਾਵਤ ਤਾਂਹੀ । 
ਜੜ ਨਗ ਮਾਨਕ ਬੌਠ ਬਿਮਾਨਾ । ਪਾਂਚ ਗੁਰੂ ਸੰਗ ਪਯਾਨਾ ਠਾਠਾਂ । 606 ।1 
 ਛਪੈ ਛੇਦ ।। 

ਢੁਰੇ ਚਵਰ ਬਹੁ ਭਾਂਤ ਸੌਖ ਧੁਨ ਰੇਤ ਬਿਯੋਤਾ । - 
ਘੁਨੇ ਫੂਲ ਸ਼ੁਰ ਡਾਰ ਅਗ੍ਰ ਜਸ ਭਾਖਤ ਸੰਤਾ । 
ਜੋਤ ਜੋਤ ਕਹ ਸਭੀ ਸੁਰ ਆਨੋਦ ਧਾਰੇ। 
ਕੀਰਤਨ ਹੌਤ ਅਪਾਰ ਦਯਾਨਿਧ ਅਗਰ ਪਧਾਰੇ । 
ਏ ਭਾਂਤ ਸਭੈ ਉਸਤਤਿ ਕਰਹਿ ਬ੍ਰਹਮਾਦਿਕ ਸੁਖ ਪਾਇਕੈ । 
ਬਲ ਬਲ ਹੋਵੈ ਸਭੀ ਤਬ ਨੇਤਿ ਨੇਤਿ ਮੁਖ ਗਾਇਕੌ ।। 6071 

`ਦੌਹਰਾ 
ਐਸੀ ਛਬਥਿ ਬਰਨਨ ਕਰੈ ਕੌਨ ਕਵੀ ਮਤ ਮਾਨ । ਰ 
ਸੁਨੋ ਸੰਤ ਹਉ ਬਾਲ ਕਵਿ ਬਖਸ਼ੋ ਮਯਾ ਨਿਧਾਨ ।। 608 ।। 

ਚੌਪਈ 

ਏਕ ਰੂਪ ਸਭ ਹੀ ਗੁਰ ਦੇਵਾ । ਭਗਤ ਸਿੰਘ ਸੁਖ ਖਾਨ ਅਭੇਵਾ । 
ਉਸਤਤਿ ਕਰਤ ਦੇਵ ਚਲ ਆਗੇ । ਜਾਨ ਆਪ ਕੇ ਅਤਿ ਬਡ ਭਾਗੇ ॥ 609। 


“ਸ] ਗੁਰ ਗ.ਥ ਜ'ਹਿਬ ਪੰਨ! “ਅ ਪੌਥੀ ਕਰੁਣਾਨਿਧਿ 


ਆ 


860 ਗ੍ਰਰ ਬਿਲਾਸ ਪ'ਤਸ਼ਾਂਹੀ ੬ 


ਇਹ ਬਿਧ ਜੌਤੀ ਜੋਤਿ ਸਮਾਏ । ਅਮਰ ਅਚਲ ਨਿਜ ਰੂਪ ਸਮਾਏ । 

ਸੋਮਤ ਸੋਰਹ ਸੈ ਸੁ ਪਚਾਵਨ । ਪੰਚ ਸੁਦੀ ਥਿਤ ਪੰਚਮ 'ਗਾਵਨ ॥ 610 ।॥ 
ਦੋਹਰਾ 

ਸਵਾ ਜਾਮ ਦਿਨ ਕੇ ਚੜੇ ਸ੍ਰੀ ਗੁਰ ਰੂਪ ਸਮਾਇ । 

ਸਾਹਿਬ ਭਾਨੇ ਆਦਿੰ ਲੈ ਸਭ ਮਨ ਬਿਸਮਹਿ ਪਾਇ ॥ 611 ॥ 
ਚੌਪਈ 

ਸਭ ਕੌ ਭਾਨੇ ਧੀਰ ਧਰਾਯੋ । ਸੂਰਜ ਮਲ ਕੌ ਐਸ ਸੁਨਾਯੋ । 

ਤਜੈ ਦੇਰ ਪਿਤ ਕਿਤਿ ਸਵਾਰੋ । ਚਿੰਤਾ ਅਪਨੇ ਮਨ ਤੇ ਸਭ ਟਾਰੋ 1 6120 

ਰਵਿ ਮਲ ਕੀਨਾ ਤਬੋ ਇਸਨਾਨ । ਕ੍ਰਿਤ ਕਰੀ ਤਨ ਕ੍ਰਿਪਾ ਨਿਧਾਨ । 

ਸ੍ਰੀ ਗੁਰ ਦੇਹ ਇਸਨਾਨ ਕਰਾਯੋ । ਸ਼ੰਦਰ ਅਧਿਕ ਬਿਬਾਨ ਬਨਾਯੋਂ ॥ 613 ॥ 

ਜਰੀ ਬਾਦਲਾ ਅਨਗਨ ਲਾਇ । ਤਤ ਛਿਨ ਕਾਂਧੇ ਲੀਓ ਉਠਾਇ । 

ਰੂਪਚੋਦ ਭਾਨਾ ਇਕ ਤਰ ! ਜੋਧ ਮਲ ਰਵਿ ਜਾਨ ਬਹੌਰ 1। 614 ॥। 

ਢੁਰੇ ਚਵਰ ਬਹੁ ਬਾਜ ਬਜਾਏ । ਕਿਨਰ ਜਛ ਗਾਇ ਮਿਲਿ ਆਏ । 

ਮਾਰੂ ਰਾਗ ਹੋਇ ਅਤਿਅੰਤਾ । ਡਾਰਤ ਧਨ ਮਗ ਚਲੈ ਅਨੌਤਾ ।1 615 ॥ 
ਦੋਹਰਾ 

ਨਭ ਭੂਅ ਬਾਜੇ ਸਿਉ ਭਰਾ ਸੋਭਾ ਕਹੀਂ ਨਾ ਜਾਇ । 

ਤੀਰ ਸਤੁਦਵ ਜਾਇ ਕੈ ਚੰਦਨ ਚਿਖਾ ਬਨਾਇ ॥ 616 ॥ 

ਮਾਤ ਮਰਵਾਹੀ ਦਾਹ ਤਨ ਕਾਸ਼ੀ ਕੀਨ ਉਚਾਰ । 

ਪਤਾਲ ਪੁਰੀ ਤਿਹ ਨਾਮ ਹੈ ਸ੍ਰੰਦਰ ਰੂਪ ਨਿਹਾਰ ॥ 617 ॥ 
ਚੌਪਈ 

ਇਹ ਠਾਂ ਦਾਹਿ ਜਿਸੇ ਨਰ” ਹੋਈ । ਗੁਰੁ [ਕੋ]! ਧਾਮ ਜਾਏ ਹੈ ਸੋਈ । 

ਸਭ ਕੋ ਭਾਨੇ ਐਸ ਸੁਨਾਏ । ਦਯਾਸਿੰਧ ਏ ਬੋਨ ਅਲਾਏ ॥.618 ॥1 

ਰਾਖ ਚਿਖਾ ਪਰ ਸਰੀ ਗੁਰ ਦੇਹੀ । ਲਾਂਬੂ ਦੀਓ ਸੂਰਜ ਮਲ ਤੇ ਹੀ । 

ਸਾਹਿਬ ਭਾਨਾ ਲਾਇ ਦੀਵਾਨ । ਕੀਰਤਨ ਸੁਨਹਿ ਵਿਰਹਿ ਗੁਰ ਠਾਨ।। 6191੧ 

ਭਗਤ ਸਿੰਘ ਹੋਇ ਰਾਗ ਅਪਾਰਾ । ਮਾਨਹੁ ਚਲੀ ਵਿਰਹ ਕੀ ਧਾਰਾ । 

ਕਪਾਲ ਕ੍ਰਿਆ ਕਰ ਕੀਨ ਇਸਨਾਨ । ਸੂਰਜ ਮਲ ਵਿਰਹੁ ਗੁਰ ਠਾਨ ॥ 620 ॥ 
ਦੁਹਰਾ 

ਦਿਵਾਨ ਭੌਗ ਜਬਹੀ ਪਰਾ ਬਾਂਟ ਪ੍ਰਸਾਦਿ ਤਦਾਇ । 

ਬਰਤਨ ਕਥਾ ਸੁਧਾ ਮਯਾ ਅਤਿ ਚਿਤ ਸ਼ੌਕ ਬਧਾਇ ।! 621 ॥ 


“੪ ਪੌਥੀ ਕਾਂ ਐਅ ਪੌਥੀ ਵਿਚੋ 


ਅਧਿਆਇ ਇੱਕ)ਵਾਂ 861 


ਭਗਤ ਸਿੰਘ ਕਹਿ ਤਕ ਕਹੋ ਗੁਰੁ ਕੀ ਕਥਾ ਅਪਾਰ । 
ਇਹ ਸੂਚਨ ਤੌਂ ਪਹਿ ਕਹੀ ਦਯਾ ਸਿੰਘ ਨਿਰਧਾਰ ।। 622 ॥ 
ਦਯਾਸਿੰਧ ਕੇ ਪੁਸ਼ਪ ਚੁਨ ਆਏ ਨਿਜ ਨਿਜ ਧਾਮ । 
ਜਹਿੰ ਜਹਿੰ ਗੁਰ ਆਇਸ ਦਈ ਜਪਤ ਗੁਰੂ ਮੁਖ ਨਾਮ ॥ 6230 
ਰ ਚੌਪਈ 
ਸਾਹਿਬ ਭਾਨੇ ਕਾ ਸੁਤ ਜਾਨੋਂ । ਸਾਹਿਬ ਸੁਵਨ ਨਾਮ ਪਹਿਚਾਨ । 
ਸਾਹਿਬ ਭਾਨ ਬਾਂਹਿ ਗਹਾਇ । ਸਪਤਮ ਗੁਰ ਕਉ ਆਨੰਦ ਪਾਇ ।। 624 ॥ 
ਰਾਮਦਾਸ ਓਰ ਪੁਨ ਕੀਨ ਪਯਾਨਾ । ਸੁਨੋ ਸਤ ਧਰ ਆਨੰਦ ਠਾਨਾ । 
ਹਰਿ ਗੌਂਵਿੰਦ ਗੁਰ ਸਿਖ ਉਦਾਰੇ । ਤਾਂਕਉ ਆਵਤ ਨਾਂਹਿ ਸ਼ੁਮਾਰੇ ॥ 625 । 
ਭਾਈ ਕਹਿਓ ਕਛੁਕ ਸੋ ਜਾਨੋਂ । ਵਾਰ ਇਕਾਦਸ ਮਾਂਹਿ ਪਹਿਚਾਨੋ । 
ਪੰੜੀ ਤੀਨ ਅੰਤ ਜੌ ਗਾਈ । ਛਠਮ ਗੁਰੁ ਜਹਿੰ ਭਏ ਸਹਾਈ ।। 626 ॥ 
ਅਰ ਅਨੰਤ ਸਿਖ ਗੁਰ ਤਾਰੇ । ਭਗਤ ਸਿੰਘ ਕਛੂ ਨਾਂਹਿ ਸੁਮਾਰੇ । 
ਆਦਿ ਅੰਤ ਸਭ ਕਥਾ ਸੁਨਾਈ । ਛਠਮ ਗੁਰੂ ਕੀ ਜਨ ਸੁਖਦਾਈ ॥ 627 ॥ 
ਦੋਹਰਾ ਰ 
ਸੋ ਇਹ ਪ੍ਰਸ਼ਨ ਤੁਮ ਥਾ ਕਰਾ ਸੌ ਸਭ ਦੀਆ ਸੁਨਾਇ । 
ਛਠਮ ਗੁਰੂ ਕੀ ਕਥਾ ਕਾ ਸੇਸ ਅੱਤ ਨਹੀ' ਪਾਇ ॥ 628 ॥ 
ਚੌਪਈ 
ਚਾਰ ਬਦ ਦਸ ਅਸ਼ਟ ਪੁਰਾਨ । ਆਗਮ ਖਟ ਬਯਾਕਰਨ ਬਖਾਨ 1 
ਇਨ ਕੇ ਪੜ੍ਹ ਤੀਰਥ ਸਭ ਨਾਏ । ਸੌ ਜਗ ਮਹਿ ਫਲ ਬਡ ਸਮ ਪਾਏ ॥ 629॥ 
ਤਿਹ ਤੇ ਸੌ ਗੁਨ ਫਲ ਤਿੰਹ ਹੋਈ । ਗੁਰ ਕੀ ਕਥਾ ਪੜੋ ਲਿਖੈ ਜਨ ਜੋਈ । 
ਸੁਨੈ ਵਿਚਾਰ ਹੀਏ ਜੋ ਧਾਰੈ । ਸੌ ਰਵਿ ਤਾਤ ਨਾ ਖੋਦ ਨਿਹਾਰੈ 1 630॥ 
ਧਿਯਾਇ ਇਕੀਸ ਪਾਠ ਜੋ ਕਰਹਿੰ । ਕੇਵਲ ਪਾਠ ਇਕ ਕੁਲ ਤਰਗੀਹੀ। 
ਭਗਤ ਸਿੰਘ ਮਨ ਆਨੰਦ ਪਾਇ । ਕ੍ਰਿਤ ਕ੍ਰਿਤ ਹੁਇ ਪਗ ਲਪਟਾਇ ।। 631 ॥ 
ਮਨੀ ਸਿੰਘ ਕਹਿ ਆਨੰਦ ਧਾਰ । ਦਯਾਸਿੰਧ ਜਸ ਮੋਹਿ ਉਚਾਰ । 
ਸੋ ਸਭ ਤੇ ਕਉ ਕਥਾ ਸੁਨਾਈ । ਭਗਤ ਸਿੰਘ ਗੁਰ ਕੀ ਸੁਖਦਾਈ । 632॥ 
ਦੋਹਰਾ” 
ਐਸੇ ਕਹਿ ਬਹੁ ਧੀਰ ਦੰ ਮਨ ਮਹਿ ਆਨੌਦ ਠਾਨ । 
ਮਨੀ ਸਿੰਘ ਤਬਹੀ ਕੀਓ ਨਿਜ ਪੁਰ ਓਰ ਪਯਾਨ।। 633। 
ਮਾਘ ਖ਼ਾਸ ਬਰਨਤ ਰਹ ਗੁਰ ਕੀ ਗਾਥ ਉਮੰਗ । 
ਸਨ ਸੋਤ ਐਸੋ ਸੁਖਦ ਮਿਲੋ ਜਾਂਹਿ ਸਤਿ ਸੈਗਿ ॥ 634।। 


ਅ ਤੋ ਏ ਪੋਥੀ ਰਮਦਾਸ “ਅ ਪੋਥੀ ਪੰਠ 


862 ਗੁਰ ਬਿਲ'ਸ ਪਾਤਸ਼ਾਹੀ ੬ 


॥ ਅਬ ਗੰਥ ਕਰਤਾ ਕੀ ਬਿਨਯ ।। 

ਚੌਪਈ ਰ 
ਬਾਰ ਬਾਰ ਬਿਨਤੀ ਹਉ ਗਾਂਉ । ਸਤਿ ਸੰਗਤਿ ਤੇ ਭੂਲ ਛਿਮਾਊ । 
ਨੀਚ ਅਗਯਾਨਿ ਮਹਾਂ ਹਉ ਮਾੜਾ । ਛਲ ਕਪਟੀ ਸਭ ਕ੍ਰੜ ਪਸਾਰਾ ।। 
ਲੌਲਪ ਲੰਪਟ ਔਰ ਬਜ਼ਾਰੀ । ਮਮ ਅਵਗ੍ਰਨ ਕੋ ਨਹਿੰ ਸੁਮਾਰੀ । 
ਐਸ ਜਾਨ ਮਮ ਕੌਈ ਨਾ ਰਾਖੈ । ਮੌਰੇ ਮਨ ਸੇਵਾ ਅਭਿਲਾਖੋ । 
ਮਨੀ ਸਿੰਘ ਸੁਆਮੀ ਕਾ ਦਾਸ । ਧਰਮ ਸਿੰਘ ਜੀ ਬੁਧ ਪ੍ਰਕਾਸ਼ । 
ਤਾਂ ਕਾ ਭਯੋ ਦਾਸ ਹਉ ਆਇ । ਤਿਨ ਮਮ ਕੀਨੀ ਅਧਿਕ ਸਹਾਇ 1 
ਜਿਖਯਾ ਦਈ ਮੰਤ ਗੁਰ ਦੀਨੋ । ਲਾਇਕ ਸਕਲ ਬਾਤ ਕਾਂ ਕੀਨੋ ।। 1 ॥ 

ਦੋਹਰਾ 
ਮਨੀ ਸਿੰਘ ਜਬ ਹੀ ਕਹੀ ਭਗਤ ਸਿੰਘ ਕੌ ਗਾਥ । 
ਧਰਮ ਸਿੰਘ ਜੀ ਕਵਿ ਗੁਰੁ ਬੈਠ ਤਬੈ ਢਿਗ ਸਾਥ ॥ 2 ॥ 

ਚੌਪਈ 
ਸੁਨੀ ਜੈਸ ਗੁਰ ਤਸ ਮਮ ਗਾਈ । ਮੌ ਪਰ ਕਿਰਪਾ ਕੀਨ ਮਹਾਂਈ । 
ਆਇਸ ਕਰੀ ਛ਼ੌਦ ਰਚ ਲੀਜੈ । ਛੱਦ ਬੋਦ ਗੁਰ ਗਾਥਾ ਕੀਜੈ । 
ਤਬ ਮੈ' ਬਿਨੈ ਕੀਨ ਬਲ ਨਾਂਹੀ । ਇਨ ਕੀ ਬ੍ਰਧ ਚਾਤ੍ਰਰੀ ਨਾਹੀ । 
ਤਬ ਮੁਹਿ ਸ੍ਰੀ ਗੁਰ ਐਸ ਅਲਾਇ । ਹਰਿ ਗੋਵਿੰਦ ਗੁਰ ਸ਼ਰਨੀ ਪਾਇ । 
ਤਬ ਹਮ ਰਜ ਗੁਰ ਮਸਤਕ ਲਾਇ । ਉਦਮ ਕੀਨ ਗੁਰੂ ਗੁਨ ਗਾਇ । 
ਅਵਲ ਸਨੋ ਛੌਦ ਪੁਨ ਕਰਹੋ' । ਜਾਇ ਗੁਰ ਆਗੇ ਪੁਨ ਧਰਹੇ” । 
ਜੌ ਮਨ ਮਾਨ ਰਾਖ ਗੁਰ ਸੋਈ । ਪੁਨ ਹਉ” ਕਰਉ" ਭਾਖ ਗੁਰ ਜੋਈ । 
ਜੇਠ ਮਾਸ ਸਸਿ ਉਦਮ ਕੀਨੋ ! ਸੁਨੋ ਸਤ ਗੁਰੂ ਕਾ ਬਲ ਲੀਨ । 
ਮਾਸ ਪੰਚ ਦਸ ਕਵਿਤਾ ਕੀਨੀ । ਗੁਰ ਪ੍ਰਸਾਦਿ ਅਧਿਕ ਸੁਖ ਲੀਨੀ ।। 3 ॥ 


ਦੋਹਰਾ 
ਸਤ ਸੈ ਬੀਤੇ ਤਬੇ ਬਰਖ ਪੱਝਤਰ ਜਾਨ । 
ਸਾਵਨ ਮਾਸ ਬਾਈ ਸੁ ਦਿਨ ਗਯੋ ਸੁਖਦ ਪਹਿਚਾਨ ।। 4 । 
ਸੁਦੀ ਪਖ ਦਿਨ ਪੰਚਮੀ ਸ੍ਰੀ ਗੁਰ ਕੇ ਪ੍ਰਸਾਦਿ 1 
ਪਾਇ ਭੌਗ ਗੁਰ ਗਾਥ ਕਾ ਕਰ ਕਵਿਤਾ ਅਹਿਲਾਦ ॥ 2 ॥ 
ਨਾਮ ਜਾਨ ਸ੍ਰੀ ਗੁਰੂ ਕੌ ਕਵਿਤਾ ਜਿੰਹ ਬਲ ਕੀਨ । 
ਪੁਰਸੌਤਮ ਜੀ ਧਰਮ ਹਰਿ ਮੋਹਿ ਦਾਸ ਤਿਨ ਚੀਨ । 6 ॥ 
ਪਰਤੱਖ ਹੋਤ ਗੁਰ ਦੇਵ ਕੇ ਸੋਵਕ ਮੌਹੇ ਨਿਨਾਮ । 
ਤਾਤੇ ਜਾਨੋ ਦਾਸ ਕਵਿ ਸੋਤ ਪੁਰ ਮਮ ਕਾਮ॥7।॥ 


ਅਧਿਆਇ ਇੱਕੀਵਾਂ 863 


ਮਾਂਗੋ ਬਰ ਸਭਿ ਸੋਤ ਤੇ ਮੌਕੌ ਦਾਸ ਪਛਾਨ । 
ਦੈ ਅਸੀਸ ਮਮ ਦਾਸ ਕੋ ਸਿਦਕ ]ਰ ਪਗ ਧਿਆਨ ॥ 8 । 
ਬਾਰ ਬਾਰ ਮੌਰੀ ਬਿਨ ਸਤ ਸਦਾ ਬਰਦ'ਇ । 
ਕਿੰਕਰਾਂ ਅਪਨਾ ਜਾਨ ਕੈ ਕੀਜੈ ਅੰਤ ਸਹਾਇ ॥ 9 ॥ 
€% 
ਇਤਿ ਸੀ ਗੁਰ ਬਿਲਾਸ ਸ੍ਰੀ ਗੁਰੂ ਹਰਿ ਗੋਵਿੰਦ ਜੀ ਜੌਤੀ ਜੋਤ ਸਮਾਏ ਬਰਨੰਨ 
ਨਾਮ ਟਿਕੀਸਮੋ ਧਿਆਇ ਮਸਤ ਸੁਭ ਮਸਤ ਸਮਾਪਤ ।। 21 ।। ਵਾਹਿਗੁਰੂ ॥ 


ਲਿਖਾਰੀ ਕੀ ਬੇਨਤੀ 
ਭਗਤ ਸਿੰਘ ਗਯਾਨੀ ਗੁਣ ਸਾਗਰ । ਗੁਰ ਜਸ ਕਥਹਿ ਮਹਾ ਰਤਾਨਗਰ ॥ 
ਮਨੀ ਸਿੰਘ ਭਾਈ ਕੌ ਦਾਸਾ । ਧਰਮ ਸਿੰਘ ਕੀਠੋ ਗਯਾਨ ਪ੍ਰਕਾਸ਼ਾ ॥ 1 ॥ 
ਮਨੀ ਸਿੰਘ ਧਰਮ ਸਿੰਘ ਗੁਰਭਾਈ । ਤਿਹ ਬਿਨੇ ਸੁਣ ਯਾ ਕਥਾ ਸੁਣਾਈ ॥ 
ਧਰਮ ਸਿੰਘ ਗੁਰ ਆਇਸ ਦੀਨੀ । ਭਗਤ ਸਿੰਘ ਲਿਖਹੁ ਕਥਾ ਨਵੀਨੀ ॥ 2 ।। 
ਹਰਿ ਗੋਖਿੰਦ ਗੁਰ ਜੋਧਾ ਬਹੁ ਭਾਰੀ । ਕਥਾ ਲਿਖੀ ਹਿਤ ਪਰ ਉਪਕਾਰੀ ॥ 
ਭਗਤ ਸਿੰਘ ਮਮ ਪ੍ੁਰਵਜ ਜਾਨਹੁ । ਜਾਹਿ ਲਿਖੀ ਯਾ ਕਥਾ ਮਹਾਨਹੁ ॥ 3 ॥ 
ਤਿਹ ਗ੍ਰੰਥ ਲਿਖਹਿ ਗੁਰ ਸਾਖੀਅਨ ਕੇਰੇ । ਜਾਉ ਸਤਿਗੁਰ ਦਸੇ ਸਭਨ ਨਿਕਟੇਰੇ ॥ 
ਹਰੀ ਸਿੰਘ ਮਮ ਨਾਮ ਪਛਾਨ । ਲਵਪੁੰਰ ਕਾ ਮੌਹਿ ਬਾਸੀ ਜਾਨੋ। 4 ॥ 
ਇਸ ਮਹਿ ਲਿਖ ਸਾਖੀ ਬਹੁ ਪਾਈ । ਪ੍ਰਸੰਗ ਮੋਲਵੇ ਰੁਚ ਮਨਹਿ ਬਢਾਈ ॥ 
ਬਹੁ ਸਿਖਨ ਕਉ ਦੀਨ ਉਤਾਰੇ ॥ ਪਠੇ ਸੁਨਹਿ ਕਥਾ ਕਰਹਿ ਬੀਚਾਰੇ ॥ 5 ॥ 

ਦੌਹਰਾਂ 

ੌਥੀ ਲਿਖੀ ਸੁਧਾਰ ਕੇ ਕੀਨੇ ਬਹੁ ਉਤਾਰ । 
ਦੇਸ ਦੇਸ ਭੇਜਨ ਕੀਓ ਪਠੇ ਸਿੱਖ ਹਿਤ ਧਾਰ ।। 6 ॥ 
ਸੀ ਗੁਰ ਬਿਲਾਸ ਗ੍ਰਿੰਥ ਜੀ ਕਰਹਿ ਕਲਹਿ ਉਧਾਰ ॥ ਰ 
ਸਰਕਾਰ ਪਯਾਨਾ ਤਬ ਕੀਉ ਲਵ ਪੁਰਹਿ ਮਝਾਰ॥ 7 ॥ 
ਸੋਕਗਾਨ ਮਨ ਬਹ ਭਯੌ ਕਲ ਨਾਰੀ ਬਹੁ ਭਾਂਤ । 
ਥਰ ਥਰ ਮਹੀ ਕਾਂਪਤ ਫਰਹਿ ਕੋਇ ਨਾ ਸੁਨਹਿ ਬਾਤ ॥ 8 ॥ 
ਭਜਹੁ ਨਾਮ ਹਰਿ ਗੋਬਿੰਦ ਕਉ ਅੰਤ ਸਹਾਈ ਹੋਇ । 
ਯਹ ਜਗ ਏਕ ਸਰਾਇ ਹੈ ਸਦ ਰਹਯੋ ਨਹਿ ਕੋਇ ।। 9 ॥ 
॥ ਬੋਲਹੁ ਵਾਹਿਗੁਰ੍ਹ ਵਾਹਿਗੁਰੂ ।। 





$% ਪੌਥੀ ਦਾਸ 


ਅਤਿਕਾ 1 
ਅਰਥਾਵਲੀ 


ਗੁਰਬਿਲਾਸ ਪਾਤਸ਼ਾਹੀ ੬ ਪੁਰਾਤਨ ਭਾਸ਼ਾ ਵਿਚ ਲਿਖੀ ਕਵਿਤਾ ਹੈ । ਇਸ ਵਿਚ 
ਵਰਤੱ ਗਏ ਕੁਝ ਕੁ ਅੱਖੋਂ ਸ਼ਬਦਾਂ ਦੇ ਅਰਥ ਪਾਠਕਾਂ ਦੀ ਸੁਵਿਧਾ ਲਈ ਅੱਖਰ- 
ਲਗਮਾਤਰ ਕ੍ਰਮ ਅਨੁਜਾਰ ਦੱ ਤੇ ਜਾਂਦੇ ਹਨ :-- 
(ਉ) 
ਉਸਟਰ--ਉਠ । ਉਛਾਇ--ਉਤਸ਼ਾਹ । ਉਤਪਾਤ--ਝਗੜਾ, ਲੜਾਈ, ਅਸ਼ਾਂਤੀ । 
ਉਤਪਾਤਾ--ਬੋਜ਼ੈਨੀ, ਦੁਖ, ਉਪਦਰ । ਉਤਾਇਲ--ਉਤਾਵਲਾ । ਉਦਕ --ਜਲ, ਪਾਣੀ । 
ਉਂਦਾਰ--ਵਿਸ਼ਾਲ, ਸ੍ਰੋਸ਼ਟ । ਉਨਿ--ਉਣਤਾਈਆਂ । ਉਪਾਰੈ --ਖੌਲ੍ਹੇਗਾ । ਉਪਾਲੰਭ-- 
ਉਲ੍ਹਾਂਭਾ । ਉਭੈ --ਦੌਵੇ । ਉਮਡਾਈ--ਘਟਾ ਚੜ੍ਹੀ ਹੋਈ । ਉਮਾਹਾ-- ਚਾਅ । ਉੱਰ-- 
ਦਿਲ, ਹਿਰਦਾ। ਉਰਲਾਈ ਛਾਤੀ ਨਾਲ ਲਾ ਲਿਆ । _ਓੱਕ--ਘਰ । ਓਜ--ੜੇਜ, 
ਪ੍ਰਭੱਤਾ । ਓਪ --ਚਮਕਾ । ਓਪ ਕੋ--ਚਮਕ ਕੇ । ਉਮੰ --ਸਾਥੀ । 
.. (%) 
ਅਸ--ਤਲਵਾਰ । __ਅਸਪ--ਘੌੜੇ । _ ਅਸ੍ਹ--ਘੌੜਾ । _ ਅਸ੍ਰਨੀ-- ਘੋੜੀ । 
ਅਸਗਰ--ਐਸਾ ਕਹਿ ਕੇ । _ ਅਸੂਆ--ਬਹੁਤ ਈਰਖਾ । _ ਅਹਿਪਤੀ--ਐਤਵਾਰ । 
ਅਹਿਲਾਦ - ਖੁਸ਼ੀ । ਅਕਾਮ --ਨਿਸ਼ਕਾਮ । ਅੰਕ--ਗੌਦੀ ਵਿਚ ਲੈ ਕੇ । ਅਥੈ--ਨਾਸ 
ਰਹਿਤ । ਅਗ-- ਅਗਿਆਨੀ । ਅਗਨ ਪੌਨ--ਅਚਾਨਕ ਹਨੇਰੀ ਆ ਗਈ । ਅਗਵਾਨਨਿ-- 
ਅਗੇ" ਜਾ ਕੇ ਮਿਲਣ ਵਾਲੇ । ਅਗ --ਅੱਗੇ । ਅਗਰ _ ਘਰ । ਅਘ--ਪਾਪ । ਅਘਾਵੈ-- 
ਤ੍ਰਿਪਤ । ਅੰਝਣ -ਵਹਿੜਾ । ਅਚਹੁ ਖੀਰ--ਦੁੱਧ ਪੀਓ । ਅਚੁੱਤ--ਅਟੱਲ । ਅਚੈਂ--- 
ਪੀਵੇ । ਅਜ--ਅਜੂਨੀ । ਅਜ਼ਰ--ਜੋ ਜਰਨੀ ਔਖੀ ਹੋਵੇ । _ਅੰਜਨੀ ਪੁਤ--ਹਨੁੰਮਾਨ । 
ਅਜਾ--ਬਕਰੀ । ਅਜਾਪਾਲ --ਬੱਕਰੀਆਂ ਪਾਲਣ ਵਾਲਾ, ਅਯਾਲੀ, ਆਜੜੀ । ਅਜੀਜ--- 
ਪਿਆਰੇ । ਅੰਤਕ --ਮੌਤ, ਜਮਰਾਜ । ਅਤੌਤਾ--ਬਹੁਤ ਸਾਰੇ ਤਿਆਰ ਕੀਤੇ । ਅਤਿਸੈ--- 
ਬਹੁਤ । ਅਥਿਓ --ਅਸਤ ਹੋ ਗਿਆ । ਅਥਿਤ -ਅਭਿਆਗਤ, ਜਾਚਕ । ਅਦੋਇ -- 
ਨਾਂ ਢੋਣ ਯੋਗ । ਅਦੋਸ--ਨਮਸਕਾਰ । ਅਧਮ--ਨੀਚ । ਅਧਰਾ --ਹੇਠਲਾ । ਅਧਾਨ -- 
ਗਰਭ । ਅਧੀਨੀ---ਨਿੱਮਰ ਹੋ ਕੇ । ਅਨੰਗ -ਕਾਮ ਦੇਵਤਾ । ਅਨਗਨ--ਅਣਗਿਣਤ । 
ਅਨਥਾ-- ਉਲਟੀ । ਅਨਪਾਰ --ਬੋਅੰਤ । ਅਨਪਾਰੀ - ਬੇਅੰਤ । _ਅਨਮਨ -- ਉਦਾਸ । 
ਅਨਲ--ਅਗਨੀ । _ਅਨਵਦ--ਦੋਸ਼-ਰਹਿਤ । _ ਅਨਵਾਏ--ਮੰਗਵਾਏ । _ਅਨਾਥ-- 
ਨਿਰਮਾਣ, ਬੇਮਾਲਕਾ । ਅਨੀਹ--ਇੱਡਾ ਰਹਿਤ । ਅਨੁਹਾਰ--ਸਮਾਨ, ਵਾਂ, । ਅਨਜੂ--- 


ਅਰਥਵਾਲੀ 865 


ਛੌਟਾ ਭਰਾ । ਅਨੁਰਾਗ--ਪ੍ਰੰਮ, ਪਿਆਰ । ਅਨੁਰਾਗੇ--ਪ੍ਰੰਮ ਸਹਿਤ । ਅਨਪ-- ਉਪਮਾ 
ਰਹਿਤ, ਸੁੰਦਰ । ਅਪ੍ਰਮਾਨ-- ਪ੍ਰਮਾਣ ਰਹਿਤ । ਅਪ੍ਰਮੇਉ--ਜਿਸਦੀ ਮਿਣਤੀ ਨਾ ਹੋ ਸਕੇ । 
ਅਪਾਰੀ--ਬੇਸ਼ੁਮਾਰ । ਅਬਚਲ---ਸਦਾ ਕਾਇਮ ਰਹਿਣ ਵਾਲੀ, ਸਦੀਵੀ, ਅਮਰ । 
ਅਬਨਾਸ਼ੀ--ਜੋ ਕਦੋਂ ਨਾਸ ਨਾਂ ਹੋਣ ਵਾਲਾ ਹੋਵੇ । ਅੰਬਾਰਕਰੀ--ਹਾਥੀ ਦੀ ਅੰਬਾਰੀ । 
ਅਭਿਰਾਮ--ਅਨੌਦ ਭਰਪੂਰ, ਸੁੰਦਰ । ਅਭੋਦ--ਜਿਸਦਾ ਭੇਦ ਨਾ ਪਾਇਆ ਜਾ ਸਕੇ । 
ਅਭੇਵੌ--ਬੋਅਤ । ਅਮਲ--ਨਿਰਮਲ । ਅਮੀ- ਅੰਮ੍ਰਿਤ । ਅਮੌੰਘ--ਸਫਲ । ਅਮੌਰ-- 
ਅੱਟਲ, ਅਮੌੜ । ਅਰਕ--ਸੂਰਜ । ਅਰਿ--ਵੌਰੀ । ਅਰੂੜ--ਸਵਾਰ। ਅਲਕੋ” _ਜੁਲਫਾਂ । 
ਅਲਖ--ਜਿਸਦੀ ਗਤੀ ਨਾ ਜਾਣੀ ਜਾਏ । _ਅਲਾਈ--ਕਿਹਾ । ਅਲਾਪ -- ਗਲਬਾਤ, 
ਬੌਲਣਾ । ਅਲਿ--ਭੌਰੇ, ਸਹੇਲੀ । ਅਲੋਂਕ--ਅਲੰਕਿਕ, ਸਦਰ । ਅਵਸਤ---ਉਮਰ । 
ਅਵਗਤਿ--ਨੀ'ਦ ਗਤੀ ਸਹਿਤ । ਅਵਤੰਗ--ਪਾਤਸ਼ਾਂਹ । ਅਵਨੀ--ਪ੍ਰਿਥਵੀ । ਆਸਾ-- 
ਸੌਟਾ, ਛਟੀ । ਆਹਵ--ਜੌਗ । ਆਗਤ--ਚਲਦਾ । ਆਨਿਓ--ਲਿਆਂਦਾ । ਆਮਖ -- 
ਮਾਸ । ਆਹਤ--ਆਤੁਰ, ਲਾਚਾਰ । ਅਰਥ --ਰਥਾਂ ਦੇ । ਆਯਸ--ਆਗਿਆਂ । 
ਆਯੁਹ--ਛੇਤੀ ਆਇਆ । ਆਯੁਧ--ਸ਼ਸਤ੍‌ । ਆਰੋਨ--ਜੌਗਲ । ਐਠਾਯੋ--ਵਟਿਆ, 
ਚਾੜ੍ਹਿਆ । ਐਨ--ਘਰ 1 ਰ 
€) _ 
ਇਕਠਾਣੀ---ਇਕੱਠੀਆਂ ਕਰਕੇ । ਇਜਾਰਾ--ਪਜਾਮਾ । ਇਦਾਨੀ --ਇਸ ਸਮੋ” । 
ਰ (ਸ) 

ਸਸ--ਚੋਦ । ਸਸਿਆਰ--ਚੌਦਮਾ । ਸਸੁਰਾਰੇ - ਸਹੁਰੇ ਨਾਲ । ਸਕ - ਨਦੀ । 
ਸਗ--ਕੁੱਤਾ । ਸੋਘਾਰੋ--ਮਾਰੋ । ਸਚਿਓ--ਸਾਜ ਲਵੋ, ਬਣਾ ਲਵੋ । ਸੰਤਤਿ--ਸੈਤਾਨ । 
ਸਤਿਯਾਤਮਾ--ਆਤਮ ਸੱਚ ਹੈ । ਸਦਨ--ਘਰ । ਸਦਾਕਾਲ--ਮੌਤ । ਸਧੂਚਾਪੀ-- ਮੁੱਠੀ 
ਚਾਪੀ । ਸਨਾਥ--ਮਾਲਕ ਵਾਲਾ ਭਾਵ ਕ੍ਰਿਤਾਰਥ । ਸਨਖ਼ਾ--ਨੂੰਹ । ਸੈਪਟ%-ਜੁੜ ਹੋਏ । 
ਸਬਾਦ--ਝਗੜਾ, _ਵਾਦ-ਵਿਵਾਦ, ਵਾਰਤਾਲਾਪ । ਸੋਭ ਪਦ--ਸ਼ਿਵ ਜੀ ਦਾ ਮੰਤੁ । 
ਸੰਭਾਰ ਕੈ--ਜਾਣ ਕੋ । ਸਮ ਚਿਤ--ਇਕ ਚਿਤ, ਹਰਖ ਸੌਗ ਤੋ" ਰਹਿਤ । ਸਮਤਾ -- 
ਸ਼ਾਂਤੀ । ਸਮਧਾ--ਲਕੜਾਂ । ਸਮੁਹਾਇ--ਸਨਮੁਖ ਰਹਿੰਦੇ ਸਨ । ਸਮੁਰਾਵੈ--ਯਾਦ ਕਰੇ । 
ਸਮੋਜਾ--ਸਹਿਤ । ਸਮੰਧ--ਸੋਬੋਧਨ । “ ਸਯੋਦਨ --ਰਥ । _ਸਯਾਲਨ--ਗਿਦੜਾਂ ਨੇ । 
ਸਰ ਈਸ਼ਾਣ ਕੌਣ--ਸਰੋਵਰ ਦੀ ਪੂਰਬੋਤਰੀ ਗੁੱਠ । ਸਰਜਾਲਾ--ਨੌਜੇ ਦਾ ਸਿਰਾ । 
ਸਰਤਾ---ਨਦੀ । ਸਰਦੂਲਹਿ--ਸ਼ੋਰ ਨੇ । ਸਰ--ਤੀਰ । ਸਰਮਾ--ਕ੍ਰੱਤਾਂ । ਸ਼ਰਮ - ਦੁਖ, 
ਥਕਾਵਟ । ਸ੍ਰੀ--ਮਾਇਆ । ਸ੍ਰ ਛਤ--ਆਪਣੀ ਇੱਛਾ ਅਨੁਸਾਰ । ਸਾਖ -ਸਾਖੀ, ਪ੍ਰਮਾਣ । 
ਸਾਮੰ--ਸ਼ਰਨ । ਸਾਮਾ--ਸ਼ਰਨ । ਸਾਰ--ਲੋਹਾ । ਸਾਰੋਗ--ਪਪੀਹਾ । ਸਾਰਤ --ਸੈਨਤ । 
ਸਾਰਦ--ਸਰਸਵਤੀ ਦੇਵੀ । ਸਿੰਸਪਾ--ਟਾਹਲੀ । ਸਿੰਗਲਾ ਦੀਪ--ਸੀੀ ਲੋਕਾ । ਸਿਤ 
ਤਿਖੇ । ਸਿਧਾਨਾ--ਗਏ । ਸਿਰਗਸਤ--ਛਤ੍ੀ । ਸਿਰਮੰਰ--ਸ਼ਰੌਮਣੀ । ਸਿਗਉ' -ਠੰਢਾ 
ਕਰਾਂ । ਸੀਚ--ਵਰ੍ਦਾ ਹੈ । ਸੀਢ--ਬਾਜੀ, ਸ਼ਰਤ.। ਸੀਲਵੇਤ--ਸ਼ਾਂਤ ਸੁਭਾਵ । ਸੀਵ -- 
ਅੰਤ । ਸੀਵਾ-- ਹੁੱਢ । ਸੁਸਕ--ਸਾਰ ਲੈਦੇ । ਸੁਕਾਵਰ--ਵਹਿੰਗੀਆਂ ਵਾਲੇ, ਕਹਾਰ ! 


/ 


866 ਗੁਰ ਬਿਲਾਸ ਪਾਤਸ਼ਾਹੀ ੬ 


ਸੁਖਪਾਲ--ਪਾਲਕੀ । ਸੁਤਰੀ--ਉਠ ਉਪਰ ਰਖ ਕੇ ਵਜਾਉਣ ਵਾਲਾ ਨਗਾਰਾ । ਸੁਤਾ-- 
ਧੀ । ਸੁਧਾ ਸਰੋਵਰ --ਅੰਮਿਿਤਸਰ ਸਰੋਵਰ । ਸੁਨਾਕ--ਸਵਰਗ । ਸੁਨੁਖਾ--ਨ੍ਰੰਹ । 
ਸੁਪਾਸਾ--ਲੰਘੇ । ਸੁਪੋਦ-- ਹਿੰਦੂ ਵੇਸ । ਸੁਭਾ ਚਾਰ--ਚੌਗੇ ਚਾਲ ਚੱਲਣ ਵਾਲੀ ਔਰਤ । 
ਸਰ--ਦੇਵਤੇ । ਸੁਰਗਿੰਦੂ--ਸ੍ਰਰਗ । ਸੁਰਤਰਨੀ--ਅਪਛਰਾਂ । ਸੁਰ ਤਰੁ--ਕਲਪ ਬਿ । 
ਸਰਾਰੀ--ਦੇਵਤੇ ! ਸਰੂਤ --ਕੌਨ । ਸੂਚਨ--ਸੋਖੋਪ । ਸੂਰ--ਸੂਰਜ । ਸਜ ਬੰਦ--ਪਲੰਘ 
ਦੇ ਵਿਛਾਉਣੇ ਨੂੰ ਪਾਵਿਆਂ ਨਾਲ ਖਿੱਚ ਕੇ ਬੰਨ੍ਹਣ ਵਾਲੀ ਸਤੀ ਜਾਂ ਰੇਸ਼ਮੀ ਰੱਸੀ । ਸੇਂਬਰ -- 
ਸਿੰਮਲ । ਸੋਲੀ ਕਾਲੀ --ਉਨ ਦੀ ਰੱਸੀ ਜੌ ਫਕੀਰ ਆਪਣੀ ਟੋਪੀ ਜਾਂ ਪੱਗ ਉਪਰ ਬੇਨ੍ਹਦੇ 
ਹਮ । ਸੈਹਥੀ--ਬਰਛੀ । ਸੈਲ--ਪਥੱਰ । ਸੋਰੋਣ--ਖ੍ਰਨ । ਸੌਜੂ--ਸਾਮਾਨ । ਸੌਚ-- 
ਇਸ਼ਨਾਨ । 
(ਹ) 

ਹਕਾਰਾ---ਸੱਦਾ । ਹਤਿ--ਮਾਰ ਦਿੱਤੇ । ਹਨੇ--ਮਾਰੇ । ਹਨੋ--ਮਾਰਾਂਗਾਂ । 
ਹਯਸ਼ਾਲਾ--ਘੋੜ ਸ਼ਾਲਾ ਅਸਤਬਲ । _ਹਯੋ--ਦਿਲ ਵਿਚ ਧਾਰਨ ਨਾਲ । ਹਰ--ਸੌਨਾਂ । 
ਹਰਖਾਈ --ਖੁਸ਼ ਹੋਏ । ਹਰਾਵੈ--ਚੋਰੀ ਕਰਵਾ ਦੇਣੇ । ਹਰਿ ਗਣ--ਹਰਿ ਦੇ ਸੇਵਕ, 
ਦੇਵਤਾ । ਹਰੀ--ਸ਼ੇਰ । ਹਰੈ--ਖਿਚ ਲਵੇ । ਹਲਾਹਲ--ਜ਼ਹਿਰ । ਹਲਵਾਹ--ਜੱਟ । 
ਹਾਕ--ਹੱਕ । ਹਿਤਿਕਾਰ--ਪਿਆਰ ਸਹਿਤ ਕਰੇਗਾ । ਹਿਨਨਾਇ--ਹਿਣਕੀ । ਹਿਵੈ ਘਰ 
ਬਾਧਨ--ਬਰਫ ਦਾ ਘਰ ਬਣਾ ਲਵਾਂ । ਹੇਤ--ਕਾਰਨ । ਹੋਰਾ--ਵੇਖ ਕੇ । ਹੈ--ਘੰੜਾ । 
ਹ੍ਰ--ਹੋ ਕੇ । ਹੁਲਸਾਇ--ਦਿਲ ਵਿਚ ਖੁਸ਼ ਹੋ ਕੇ । ਹੌਡ--ਸ਼ਰਤ । 

(ਕੋ? ___. ਰ 

ਕੌਠ ਮਾਲ ਮੁਕਤਾ--ਗਲ ਮੌਤੀਆਂ ਦੀ ਮਾਲਾ । ਕਤ--ਕਿਉ” । ਕਤੌਚ ਮਾਤਾ--- 
ਕਿੱਥੇ ਜਾਂ ਕੌਣ ਕਿਸੇ ਦੀ ਮਾਤਾ ਹੈ । ਕਤੇਬ--ਮੁਸਲਮਾਨੀ ਕਤੇਬਾਂ ਚਾਰ ਹਨ--ਕ੍ਰਾਨ, 
ਤੌਰੇਤ, ਜੱਬ੍ਰ ਤੇ ਅੰਜੀਲ । ਕੱਬ--ਹਾਂਥੀ । ਕਮਰ ਛਕਾਇ--ਕਮਰ ਕੱਸਾ ਖੋਲ੍ਹ ਕੇ । 
ਕਮਲਜ--ਬ੍ਹਮਾ । ਕਰਖ ਹੀਆ--ਦਿਲ ਖਿਚਿਆ । ਕਰਥਿਯੋ--ਖਿਚ ਲਿਆਂ । 
ਕਰਖੇ--ਕਰਦੀ ਹੈ। _ਕਗਲ--ਡਰਾਉਣੇ । ਕੈਲੀਦ--ਕ੍ੰਜ । ਕਲੁ--ਕਲਜੁਗ । 
ਕਰਅੰਬੁਜ--ਹਸਤ ਕੌਵਲ ਵਿਚ, ਹਥ ਵਿਚ । ਕਲਾਹਲ--ਰੋਲ਼ਾ ਰੱਪਾ । ਕਾਇ--ਕਰ 
ਕੇ। ਕਾਸਟ--ਲੱਕੜੀ । ਕਾਜਾ--ਵਾਸਤੋ । ਕਾਂਜੀ ਪਯ--ਦੁਧ ਵਿਚ ਕਾਂਜੀ ਕਾਵਰ--- 
ਵਹਿੰਗੀਆਂ । ਕਿੰਕਰ--ਦਾਸ । ਕਿਧੋ --ਜਾਂ । ਕਿਸ --ਕਮਜ਼ੋਰ । ਕ੍ਰਿਤ ਕ੍ਰਿਤ-- 
ਕਿ੍‌ਤੱਗਯ । ਕਿਲ ਵਿਖ--ਪਾਪ । ਕੀਰ--ਤੌਤਾ । ਕੁਸਲ--ਸੁਖ-ਸਾਂਦ । ਕੁੰਕਮ--ਕੇਸਰ । 
ਕੁਚਹਿ-- ਅਸਥਨ, ਥਣ । ਕੁਟਿਲ ਪ੍ਰਬੀਨਾ--ਵਲਾਂ ਛਲਾਂ ਵਿਚ ਚਤਰ । ਕੁਨਿੰਦਾ-- 
ਕਰਨ ਵਾਲੇ । ਕੌਨੀ--ਤੌੜੀ । ਕੁਮਦਨ --ਰਾਤ ਨੂੰ ਖਿੜਨ ਵਾਲਾ ਫੁੱਲ, ਕਮਲ । ਕੁਵੌਡ 
ਬਾਨ--ਉਹ ਤੀਰ ਜੋ ਗੂੰਜਦਾ ਹੋਵੇ ! ਕਰਪ--ਖ੍ਰਹ । ਕੇਹਰ--ਸ਼ੇਰ । ਕੇਰ--ਕੌਢੇ । 
ਕੋਲ ਮਚਾਯੋ---ਮਖੌਲ ਦੀ ਖੇਡ । ਕੌਹ---ਪਗੜੀ । ਕੋਟ ਭਾਨ--ਕਰੋੜਾਂ ਸੂਰਜ । ਕੋਪ-- 
ਗੰਜਾ । ਕੌਪਰ ਕਨਕ ਕਲਸ --ਸੋਨੇ ਦੇ ਥਾਲ ਤੋਂ ਘੜੇ । ਕੌਪਯੋ ਭਾਰੀ--ਬਹੁਤ ਗੁੱਸੇ ਹੋਏ । 
ਕੌਰ--ਕਰੌੜ । 


ਅਰਥ'ਵਲੀ 867 


(ਖ) ੍ 
ਖਗਰਾਜ--ਪੰਛੀਆਂ ਦਾ ਰਾਜਾ, ਖਗ _ਨਾਇਕ--ਬਾਜ । ਖਚੇਂ--ਜੜੇ ਹੋਏ । 
ਖੰਜਨ--ਮਮੌਲਾ । ਖਟੁ ਕਰਮਾਂ--ਛੇ ਕਰਮ (ਯੱਗ ਕਰਨੇ, ਕਰਾਉਣੇ, ਵਿਦਿਆ ਪੜ੍ਹਨੀ, 
ਪੜ੍ਹਾਉਣੀ, ਦਾਨ ਦੇਣਾ, ਲੈਣਾ) । ਖਤੌਗ ਯੁਤ--ਤੀਰਾਂ ਸਹਿਤ । ਖਪਾਇ-- ਲੁਕਾ ਕੇ, 
ਮਾਰ ਦਿੱਤੇ । ਖਾਸਾ--ਪਾਲਕੀ । ਖੀਨੋ--ਨਾਸ ਨਹੀ” ਹੋਵੇਗਾ । ਖੁਧਿਆ--ਭੁਖ ! 
ਖੁਨਸਾਯੋ--ਕੌਧ ਵਿਚ ਆਇਆ । ਖੇਪ--ਵਣਜ । ਥੋਮ ਸਾਂਤਿ--ਸੁਖ ਅਨੰਦ । ਖੜੋਸ 
ਵਰਖਨ--ਸੋਲਾਂ ਸਾਲ । 
(ਗ) 
ਗਸਤ--ਛਤ੍‌ । ਗਹਾਏ--ਫੜ ਲਏ । ਗਹੁਰ--ਦੇਰ । ਗੋਜਨ-- ਦੁਸ਼ਟਾਂ ਦਾ ਨਾਸ 
ਕਰਨ ਵਾਲੇ । ਗਟੀ ਬਿਚਾਰੇ-ਸੌਚਾਂ ਸੋਚੇ ! ਗਣ--ਦਾਸ । ਗਣਾਗਣ--ਬੇਅੰਤ ਅੰਗੁਣ । 
ਗਥ ਸੁਛੀ--ਸੱਚੀ ਗੱਲ ਕਹੀ । ਗਦਾਇ--ਫਕੀਰ । ਗੰਧਰਬ--ਦੇਵ ਲੌਕ ਦੇ ਗਵਈਏ । 
ਗਨਕ--ਜੌਤਸ਼ੀ, ਪੰਡਤ । ਗਨਪਤੀ--ਵਿਸ਼ਨੂੰ ਭਗਵਾਨ । ਗੈਮਿ--ਪਹੁੌੰਚ । ਗਰਅੰਚਰ-- 
ਗਲ ਵਿਚ ਪਲਾ ਪਾਕੇ । ਗਰਧਬ-- ਖੋਤਾਂ । ਗਰਬਾਤ--ਹੈਕਾਰ । ਗ੍ਰਾਮ ਪਟਾ--ਇਕ ਪਿੰਡ 
ਜਾਗੀਰ ਵਜੋ ਲਿਖ ਦਿੱਤਾ । ਗਲਤਾਨਯੋ--ਡੁੱਬੋ ਹੋਏ । ਗਲੀ--ਧੂੜ, ਭਾਵ ਤੁਛ । 
ਗਾਛਹੁ ਪੁਤੀ--ਜਾਓ ਧੀਓ । ਗਾਡਰ--ਭੇਡਾਂ । ਗਾਂਡੀਵ--ਬ੍ਰਹਮਾ ਦਾ ਧਨੁਖ । ਗਾਥ-- 
ਗੱਲ । ਗੁਰੁ ਪੁੰਗਵ--ਸੋ੍‌ਸ਼ਟ ਮਹਾਂ ਪੁਰਸ਼ । ਗੈਣੰ--ਅਕਾਸ਼ ਵਿਚ । ਗੌਈ--ਕਹਿੰਦੀ ਹੈ । 
ਗੇ ਹਿਤ--ਪ੍ਰਿਥਵੀ ਦਾ ਪਿਆਰ । ਗੌਧੂਰ--ਸ਼ਾਮ । ਗੋਨ--ਬੌਰੀਂ । 
(੫) ਚ 
ਘੀਨ--ਬਦਲ । ਘਾਈ--ਮਾਰੀਏ । ਘਾਮ--ਤਪਤ । ਘ੍ਾਣ--ਸ਼ੁੰਡ । ਘੁਰਮ-- 
ਮਸਤ । 
(ਦ) 
ਚਤਰਥ --ਚੌਥੀ । ਚਤਰੈਗਨੀ--ਚਹੁੰ ਅੰਗਾਂ ਵਾਲੀ ਸੈਨਾ, ਹਾਥੀ, ਘੋੜੇ, ਰਥ 
ਆਦਿ । ਚਤਗਨਨਿ--ਬ੍ਹਮਾ । ਚਪਲਾ--ਬਥਿਜਲੀ । ਚਮੂੰ--ਸੋਨਾ । ਚਰਨਾਬੁਜ--ਚਰਨ 
ਕੌਵਲ । ਚਰਮ--ਢਾਲ । ਚਰਿਤ--ਕਥਾ । ਚਾਤਿਕ--ਪਪੀਹਾ । ਚਾਰ ਪਦਾਰਥ---ਧਰਮ, 
ਅਰਥ (ਧਨ), ਕਾਮ (ਕਾਮਨਾ ਪੂਰਤੀ) ਤੇ ਮੌਕਸ਼ (ਮੁਕਤੀ) । ਚਾਵਡ--ਗਿਰਝਾਂ । 
ਚੀਨੀ--ਵੇਖ ਕੇ । ਚੁਪ ਮੁਦਾਮਾ--ਪੱਕੀ ਚੁਪ ਹੀ ਰਖੋਂ । ਚੌਂਸਠ ਬਿਦਿਆ--ਹਰ ਪ੍ਰਕਾਰ 
ਦੀ ਵਿਦਿਆ । ਚੌਪ--ਖੁਸ਼ੀ । 





(ਛ) 
ਛਟਾ---ਬਿਜਲੀ । ਛਾਕੀ--ਮਧੱਮ ਪੈ ਗਈ । ਛਾਨੋ--ਲੁਕਾਓ । ਛਾਰ--ਸਵਾਰ । 
ਫ਼ਾਜ--ਲਗਾ ਕੇ । ਛਾਯਾ--ਪਰਛਾਵਾਂ । ਛਿਤ--ਪਾਪ । ਛਿੰਤ--ਘਾਉ । ਛਿਮਾਪਨ-- 
ਖਿਮਾ । ਛੀਜੀਏ--ਥਕਾਵਟ ਦੂਰ ਹੋਵੇਗੀ । ਛੀਰ--ਦੁਧ । ਛੁਧਾਵਾਨ--ਝੁੱਖੀ । ਛੱਟ-- 
ਬੱਕਰੀ । ਛੌਬ--ਵਿਆਕੁਲਤਾ । 


8608 ਗੁਰ ਬਿਲਾਸ ਪ'ਤਸ਼'ਹੀ ੬ 


ਰ (ਜ) 
ਜਉਨ--ਰੋਸ਼ਨੀ । ਜੋਗਮ--ਤੁਰਦਾ ਫਿਰਦਾ । _ਜਗੀਸ--ਜਗਤ ਦਾ ਸੁਆਮੀ । 
ਜੱਛ --ਗਵੱਦੀਏ । ਜਟਤ ਜੀਨ--ਜੜਾਉ ਕਾਠੀਆਂ । ਜਖਰ--ਗਰਭ । ਜਦਪਿ--ਭਾਵੋ” । 
ਜਦੁਗਈ --ਕ੍ਰਿਸ਼ਨ ਭਗਵਾਨ । ਜਨਵਾਸੋ--ਜੋਵ ਦਾ ਨਿਵਾਸ ਅਸਥਾਨ । ਜਫਰ--ਫਤਿਹ । 
ਜੌਬਕ ਜੂਥ - ਗਿੱਦੜਾਂ ਦਾ ਟੋਲਾ । ਜਮਧਰ ਮਾਰੀ--ਕਟਾਰ ਮਾਰੀ । ਜਰੀ ਸਿਪਰ-- 
ਸੁਨਹਿਰੀ ਢਾਲ । ਜਲਵੀਚੀ--ਜਲ ਦੀ ਲਹਿਰ । ਜਲੋਸੁਰ--ਜਲ ਦਾ ਦੇਵਤਾ । 
ਜ੍ਰਰ--ਬੁਖ਼ਾਰ, ਤਾਪ । ਜਾਚਤ--ਮੰਗਦੇ ਹਨ । ਜਾਚਨ--ਮੰਗ । ਜਾਨਵੀ--ਗੈਗਾ । 
ਜਾਨੂੰ--ਗੋਡਾ । ਜਾਮ --ਪਹਿਤ । ਜਿਗਾ--ਮਹਾਪੁਰਖਾਂ ਤੇ ਰਾਜਿਆਂ ਦੇ ਸਿਰ ਦਾ 
ਗਹਿਣਾ । ਜੀਨ--ਕਾਰੀ । ਜਿਮ ਖੀਠੋ--ਜਿਵੇ' ਵਿਆਕੂਲ ਹੋ ਗਿਆ । ਜੁਹਾਰ-- 
ਬਦਨਾ, ਨਮਸਕਾਰ । ਜੁਗਲ --ਦੋ । ਜੁਤ--ਸਹਿਤ । ਜੁਤ ਸ਼ਾਹ--ਬਾਦਸ਼ਾਹ ਸਮੋਤ । 
ਜਰੇ -ਸੜਦੀ ਹੈ । ਜੇਤਕ --ਜਿੰਨੀਆਂ, ਜੋਵੈ--ਵੇਖਣਾ । 
ਰ (ਝ) 
ਝੋਖਾਰਾ --ਬਾਰਾਂ ਸਿੰਗਾ । ਝੌਲ ਝੋਂ ਲ--ਰਿੜਕ ਕੇ । 
ਰ (ਟ) 
ਟੀਕੌ --ਟਿੱਕੀ, ਭਾਵ ਗੁਰੂ ਨਿਯਤ ਕਰਵਾਵਾਂ । 
(ਠ) 
ਠਾਢਾ--ਖੜਾ । ਠਾਨ --ਬਣਾਈਏ । ਠਯੌ--ਰਚਿਆ । ਠੌਰ--ਥਾਂ, ਟਿਕਾਣਾ । 
(੩) 
ਡਸਾਈ---ਵਿਛਾਈ । ਡੌਜਾ--ਚਾਹ, ਇੱਛਾ । ਡਰ--ਪਾ ਕੇ । ਡਾਯੋ---ਡਾਇਣਾਂ । 
ਡਾਰ --ਨਾਸ ਕਰ ਦੇਣ ਵਾਲੇ । ਡੀਲ ਕਗਰੇ---ਡਰਾਉਣੀਆਂ ਸ਼ਕਲਾਂ ਵਾਲੇ । 
(ਦੋ) 
ਢਾਕ---ਬੱਧੇ ਹੋਏ ਕੌਦੀ । ਢਿਗ ਲੀਨੇ--ਕੌਲ ਸੱਦ ਲਏ । 
(ਤ) 
ਤਸਕਰ --ਚੌਰ । ਤਟ---ਪਾਸ, ਕਿਨਾਰਾ । ਤਤਕਾਰ--ਛੋਤੀ । _ਤਦਪਿ--ਫੋਰ 
ਭੀ । ਤਪਹਿ ਨਿਕੇਤ--ਤਪ ਅਸਥਾਨ । ਤਮ--ਅੰਨ੍ਹੇਰਾ । ਤਮਕ -ਕ੍ਰੰਧ । ਤਮਚਰ---ਰਾਤ 
ਦਿਨ ਫਿਰਨ ਵਾਲੇ । ਤਮੰਚਨ ਪਿਸਤੌਲ । ਤਰਨੀ--ਇਸਤੀਆਂ । ਤੁਸਤਿ-- ਡਰ ਕੇ । 
ਤਾਣ --ਨੌਗੇ । ਤਾਤ --ਪਿਤਾ । ਤਾਬੀਬ--ਹਕੀਮ । ਤਾਂਬ੍ਰ--ਤਾਂਬਾ । ਤਾਮ੍ਰ--ਤਾਂਬਾ । 
ਕਰੋਵਰ - ਕਲਪ ਬਿਰਛ । ਤਾਵ --ਪਤਰਾ । ਤਾੜਤ ਛਾਤੀ -- ਪਿਟਦੀਆਂ ਸਨ । ਤਿਹ 
ਫਾਰ ਉਸ ਵਾਰ, ਉਸ ਵੰਲੋ। ਤਿਮਰ--ਤਿਮਰਲਿੰਗ । ਤਿਭਵਣ--ਤਿੰਨ ਲੌਕ । 
ਤਿਯਾ--ਇਸਤਰੀ । ਤਿਲਾਂਜਲ --ਜਲ ਦੀ ਚੁਲੀ ਦਾਨ ਕਰਨਾ । ਤੀਰ ਬਿਪਾਸ-- 
ਬਿਆਸਾ ਦਰਿਆ ਦੇ ਕੇਢੇ । ਤੰਡੰ--ਮੰਹ । ਤੁਨੀਰ--ਭੱਥਾ । ਤੁਮ--ਤਮਾਮ, ਬਹੁਤ ਸਾਰੇ । - 
ਤਮਣ --ਟੋਲਾ । ਤਰਾ ਤੀਤ--ਤੇਰੇ ਤਿਆਗੀ ਸੰਤ । ਤੁਲਗ--ਤਰਨ ਵਾਲਾ ਆਸਰਾ । 
ਤ੍ਰਸ਼ਨ -ਚੁਪ । ਤੂੰਨ--ਭੱਖਾ । ਤੂੰਬਰ--ਤੰਬੂਰਾਂਬ੍ਹ ਚਹੁੰ ਤਾਰਾਂ ਵਾਲਾ ਸਾਜ । ਤੇਵਰ ਪਾਟ-- 


ਅਰਥਾਵਲ] 869 


ਰੇਸ਼ਮੀ ਤਿੰਨੇ ਕਪੜੇ । ਤੈ-ਗੁਣ--ਰਜੋਂ, ਤਮੌ, ਸਤੌ । ਤੌ ਇ--ਪਾਣੀ । 
(ਦ) 

ਦਸੋਗਰੀਬ---ਦਸਾ ਸਿਰਾਂ ਵਾਲਾ ਭਾਵ ਰਾਵਣ । ਦਸਰਥੀ--ਸ੍ਰੀ ਰਾਮ ਚੌਦਰ । 
ਦਹਾ--ਨਾਸ ਹੋ ਗਿਆ । ਦਗਰਾ--ਰਾਂਹੀ । ਦਧ--ਸਮੁੰਦਰ । ਦਧ ਚਿਰਵਾ--ਦੁੱਧ ਦੇ 
ਬਣੇ ਪਦਾਰਥ । ਦਯੋ--ਭੇਜੇ । ਦਰਮਛਾਨ--ਘੇਰ ਲੈਦੀ ਹੈ । _ਦ੍ਵਤ--ਪੰਘਰ ਗਿਆ.। 
ਦਲ--ਫੌਜ । ਦਾਹਿ _ਅੱਗ । ਦਾਰਦ--ਗਰੀਬੀ । ਦਾਰਮ--ਅਨਾਰ । ਦਾਗ ਜੁੜ-- 
` ਇਸਤੀ ਸਮੇਤ । ਦਿਨ ਸਸੀ--ਸੌਮਵਾਰ । ਦਿਨਪਤਿ--ਸ਼ੂਰਜ । ਦਿਗਨ--ਅਖਾਂ । 
ਦੀਨਨ--ਗਰੀਬਾਂ ਨੂੰ । ਦੁਆਦਸ--ਬਾਰ੍ਹਾਂ । ਦਸ਼ਨਾਮ--ਗਾਲੀਆਂ । ਦੁਕੂਲ--ਬਸਤ੍‌ । 
ਦਖਹੀਤੀ--ਲੌਕਾਂ ਦਾ ਦੁਖ ਦੂਰ ਕਰੇਗੀ । ਦੁਖੰਡ --ਦੋ ਧੜ । ਢੁੰਦ--ਦ੍ਰੌਤਾ ਭਾਵ । 
ਦੰਦਭ ਵਵਹਿੰ--ਨਗਾਰੇ ਵਜਾਉ'ਦੇ ਸਨ । ਦੁਤਿਆ--ਦੂਜੇ । ਦੁਧ ਸੁਤ--ਅੰਮਿ੍‌ਤ 
ਸਰੋਵਰ । ਦੇਹਿ ਭਲਾਏ--ਦੇਹ ਬਦਲ ਲਈ । . ਦੇਵ ਨੌਤ--ਵਾਹਿਗੁਰੂ ਦੀ ਰਜ਼ਾ । ਦੇਵ 
ਬਧੂ--ਦੇਵਤਿਆਂ ਦੀਆਂ ਇਸਤ੍ਰੀਆਂ, ਅਪੁੱਛਰਾਂ । ਰ 

ਰ (ਧ) 

ਧਰੇ ਪਰੇ--ਧਰਤੀ ਤੇ ਲੰਮੇ ਪੈ ਗਏ । ਧਰਨ--ਧਰਤੀ । ਧਰ ਪਾਤ--ਚਿੱਠ ਲੈ ਕੇ। 
ਧਰਾ--ਧਰਤੀ । ਧੜਥ--ਜਿਨਸ ਤੋਲਣ ਦਾ ਕੌਮ । ਧਾਮ--ਘਰ । ਧਾਰੋ--ਦਿਲ ਵਿਚ 
ਸੋਚ ਲਵੇ । ਧੈਨਪਾਲ--ਗਉਆਂ ਚਾਰਨ ਵਾਲਾ, ਵਾਗੀ । ਯੂੰਮ ਧੂੜ 1 ਧੌਲ--ਮੰਦਰ, 
ਮਕਾਨ ! 

ਰ੍ (ਨ) ਨਾ 

ਨਕਾਸ--ਚਿਤਕਾਰ । ਨਕੀਬ--ਭੱਟ, ਵੌਸ ਦੀ ਉਸਤਤੀ ਕਰਨ ਵਾਲੋਂ । ਨਕੂੁਲ--- 
ਨਿਉਲਾ । ਨਖਤ-- ਤਾਰੇ “ ਨਗ--ਪਹਾਂੜ । ਨਦੀਨੇ---ਘਾਹ । ਨਫੀਰੀ---ਸ਼ਹਿਨਾਂਈ । 
ਨਭ ਬਾਨੀ---ਅਕਾਸ਼ਬਾਣੀ । ਨਿੰਮ -ਰਹੇਠਾਂ । ਨਰ ਹੱਰਿ--ਨਰਸਿੰਘ ਅਵਤਾਰ । 
ਨਰੀ--ਮਨਖ ।-ਨਵਸਤ--ਸੌਲਾਂ । ਨਵਨੀਤ ਸਮਾਨਾ--ਮਖਣ ਵਾਂਗ । ਨਯੂਨਤਾ - ਕਮੀ । 
ਨਾਈ - ਨਿਵਾ ਕੇ । ਨਾਸੰਕ ਗ੍ੀਵ--ਤੌਤੇ ਵਰਗੀਆਂ ਨਾਸਾਂ । ਨਾਕ--ਸ੍ਰਰਗ । ਨਾਗਰ 
ਸ਼ਹਿਰ ਦੇ ਲੌਕ । ਨਾਤਰ--ਨਹੀ' ਤਾਂ । ਨਾਥ--ਸੁਆਮੀ । ਨਿਸ--ਰਾਤ । ਨਿਸਚਰ--- 
ਰਾਖਸ਼, ਭੂਤ । ਨਿਸਪਤਿ ਚੰਦਰਮਾ । ਨਿਸ ਬਾਸਰ-- ਰਾਤ ਦਿਨ । ਨਿਸਰ--ਚੌਫਾਲ । 
ਨਿਹਚੈਨਾ --ਨਿਸਰੈ ਕਰਕੇ । ਨਿਰਪਾਪ--ਪਾਪ ਰਹਿਤ । ਨਿਕਸ--ਨਿਕਲ ਕੇ । ਨਿਕਾਸ-- 
ਕੱਢ ਦਿੱਤਾ । _ਨਿਕੈਤ --ਘਰ । _ਨਿਖਤ--ਤਾਰੇ । ਨਿਖੰਜਨੋ--ਨਾਸ ਕਰਨ ਵਾਲਾ । 
ਨਿਛਾਵਰ---ਸਿਰ ਵਾਰਨੇ । ਨਿਦਾਨ--ਅੰਤ ਸਮੇ । ਨਿਦੇਸ--ਆਗਿਆਂ । ਨਿਧਾਸਨ-- 
ਬਿਰਤੀ ਦੀ ਇਕਾਗਰਤਾ । ਨਿਰਗੁਣ--ਗੁਣਾਤੀਤ, ਗੁਣ ਰਹਿਤ, ਪ੍ਰਤਰ ਦਾ ਉਂਹ ਰੂਪ ਜੋ 
ਨਜ਼ਰ ਨਹੀ” ਆਉਦਾ । ਨਿਰਜਾਸ--ਨਿਰਣਾ ਕਰਕੇ । ਨਿਰਧਾਰ--ਵਿਚਾਰ ਕੇ । 
ਨਿਰਬਾਣ--ਇਕ ਰਸ, ਲਗਾਤਾਰ । ਨਿਵਡ ਤਮ--ਗੂੜ੍ਹਾ ਅੰਨ੍ਹੇਰਾ । ਨਿਵੜ ਤਰ - 
ਸੈਘਣੇ ਰੁੱਖ । ਨਿਵੇਦੈ ਨਮਸਕਾਰ । ਨੀਕ ਗਾਤਾ --ਅੱਛੀ ਗਤੀ । ਨੀਮ --ਸੱਧਾ । 
ਨੀਲ--ਨੀਲਾ, ਮੁਸਲਮਾਨੀ ਵੇਸ । ਨੀਰਜ---ਕਮਲ । ਨੁਖਾ--ੂੰਹ । ਨੂਖਰ--ਪੰਟਾਂ ਦਾ 


870 ਗੁਰ ਬਿਲਾਸ ਪਾਤਸ਼ਹੀ ੬ 


ਗਹਿਣਾ, ਝਾਂਜਰ । ਨੇਤ --ਮਵਿਨਾਸ਼ੀ, ਜਿਸਦਾ ਕਦੇ ਨਾਸ ਨਾ ਹੌਵੇ । ਨੌਂਤ ਹੀ ਨੌਤ-- 
ਇਹ ਵੀ ਨਹੀ, ਇਹ ਵੀ ਨਹੀ" । ਨੌਤਨ--ਨਵਾਂ ਹੀ । 
0) 

ਪਹੁਨਾਈ--ਪ੍ਰਹੁਣਾਚਾਰੀ । ਪੰਕਜ ਸੁਤ--ਬ੍ਹਮਾਂ । _ਪੱਖ ਦਿਵਸ--ਚੌਦਾਂ 
ਦਿਵਸ । ਪੱਖ ਰਾਕਾ--ਚਾਨੱਣਾ ਪੈੱਖ 'ਪੁਰਨਮਾਸ਼ੀ । ਪਗ ਰਜ--ਚਰਨਾਂ ਦੀ'ਧ੍ਹੜ । 
ਪਚ--ਸੜ । ਪਛਾਰਯੋ--ਪਟਕਾ ਮਾਰਿਆ । ਪਟ ਪਾਵੜੈ -ਮਕਾਨ ਅਗੇ ਵਿਛਾਇਆ 
ਉਹ ਫਰਸ਼ ਜਿਸ ਉੱਤੇ ਪ੍ਰਹੁਣਾ ਪੈਰ ਧਰ ਕੇ ਲੰਘੇ । ਪਠ--ਭੇਜ ਥੇ । ਪਠਯੋ--ਭੇਜੀਏ । 
ਪੜਿ ਬਾਮ---ਪਤੀ, ਪਤਨੀ '। ਪੱਦ--ਪਦਵੀ, ਚਰਨ । ਪਦ ਨੀਰਜ --ਚਰਨ ਕੌਵਲ । 
੫ਨਹੀ--ਜ਼ੁੱਤੀ । ਪਨਾਹਿ--ਫਸੀਲ । ' ਪਯਗਰਾ--ਦੁੱਧ ਵਾਂਗ ਉੱੱਜਲ । ਪਰਸ-- 
ਟੱਕਹਆ । ਪਰਜਨ--ਪਰਾਏ ਲੋਕ । ਪਰਮਾਨੰਦ--ਵਾਹਿਗੁਰੂ । ਪਰਮਾਰਥ---ਧਰਮ, ਬਾਣਾ 
ਵਿਆਖਿਆ '। ਪ੍ਰਹਾਰ--ਦੂਰ` ਕੀਤਾ । ਪ੍ਰਕਾਸਾ--ਕਿਹਾ । ਪ੍ਰਕਾਸੀ--ਖੌਲ੍ਹ ਕੈ ਦਸੀ । 
ਪ੍ਰਚਾਵਣੀ--ਮਾਤਮ ਪੁਰਸ਼ੀ । ਪ੍ਰਜਾਪਤਿ--ਘੁਮਿਆਂਰ । ਪ੍ਰਤਿਨਾ--ਫੌਜ '। ਪਰਬੰਧ-- 
ਸੰਦਰ ਕਾਵਿ ਰਚਨਾ । ਪ੍ਰਭੁਤਾਈ --ਵਡਿਆਈ । ਪ੍ਰਮਾਣ--ਮੰਨੋ ਪ੍ਰਮੰਨੇ । ਪ੍ਰਯੰ ਕ-- 
ਪਲੰਘ । ਪੱਲਾਹਿ--ਇਕ ਰੁੱਖ ਦਾ ਨਾਂ । ਪਾਇਸ --ਖੀਰ । ਪਾਇਕ--ਸੇਂਵਾਦਾਰ । 
ਪਾਇਨ---ਚਰਨਾਂ ਨੂੰ । ਪਾਹਨ --ਪੱਥਰ । ਪਾਂਕ--ਭੋਜੌਨ ਛਕਣ ਦਾ ਅਸਥਾਂਨ,-ਪਵਿਤਰ । 
ਪਾਗਾ---ਮਗਰ ਹਇਆ । _ ਪਾਛੰ--ਪਿਛੌ । _ਪਾਤੀ--ਚਿੱਠੀ ! `ਪਾਮਰ--ਕਸੀਨੀ । 
ਪਾਰਖਦ---ਦੇਵਤੇ । _ਪਾਵਸ--ਬਰਸਾਤ । _ਪਾਵਲਾ --ਚਾਰ ਆਵੇ । _ਪਿਆਨਾ-- 
ਚਲਿਆ, ਤੁਰਿਆ । _ਪਿਸਾਚ -ਭੂਤ । _ਪਿਕ ਬੰਨਨਿ--ਮਿੱਠੇ ਬੌਲ । ਪਿਖਾ-- 
ਵੇਖਿਆ । ਪਿਰਾਹਨ _ਖਲਾ ਚੋਲਾ । `ਪੀਛੇ ਪਦ--ਪੁੰਠੇ ਪੈਰੀ । ਪੀਪਲਕਾ--ਕੀੜੀ । 
ਪੀਰੀ--ਫਕੀਰੀ । ਪੰਗਣ --ਉਤਮ, ਸੋੋਸ਼ਟ । ਪੁਜਾਰਿਆਂ --ਪੁ੍ਰੀ ਹੋਈ । ਪੁਨਰ--ਫੇਰ । 
ਪੁੰਨੀ--ਪੁਰੀ ਹੋ ਗਈ । ਪੁਰ- --ਪਿੰਡ । ਪੁਰੱਸਾਰੋ--ਵੈਸ, ਪੀੜ੍ਹੀ, ਖ਼ਾਨਦਾਨ ।.ਪੁਰਜਨ-- 
ਪਿੰਡ ਦੇ ਲੌਕ । ਪੁਰੈਦਰ--ਇੰਦ । ਪੁਰੀ--ਸੱਚਖੰਡ । ਪੁਲਕ ਗਾਤ--ਤੂਸ਼ੀ ਵਿਚ ਸਾਰਾ 
ਸਰੀਰ ਦੇ ਕੋਡੇ ਖੜੇ ਸਨ । ਪੁਲਕਾਵਲ--ਖੁਸ਼ੀ । ਪ੍ਰਰਬਵਤ --ਪੰਹਿਲੇ ਵਰਗਾ । ਪੱਲੋ-- 
ਫਾਹੀਂ ਲਾਉ'ਦੇ ਹਨ । ਪੈਂ--ਦੁੱਧ । 'ਪੈਜ --ਇੱਜ਼ਤ, ਵਡਿਆਈ । ਪੈਨਾਵਨੀ --ਪੁਸ਼ਾਕਾਂ । 
ਪੈ ਯੌਂ--ਪਰ ਇਸ ਤਰ੍ਹਾਂ । ਪ੍ਰੌਖ ਪ੍ਰੰਖ--ਗੁਖਤਂ । ਪ੍ਰੌਖਾ 'ਪ੍ਰੰਖ --ਪਿਛੋ ਹੋਈਆਂ ਬਾਤਾਂ । 
ਪਟ--ਪੰਡ । ਪ੍ਰੰਢ ਲੋਟ ਕੇ । ਪੌਰ--ਨੌਗਰ ਦਾ ਦਰਵਾਜ਼ਾ । 

_(ਛ) 

ਫਲੁਚਾਰ--ਚਾਰ ਫਲ (ਧਰੋਮ, ਅਰਥ, ਕਾਮ, ਮੌਖ) । ਫੀਲ--ਹਾਂਥੀਂ । ਫੋਟਕ--- 

ਪਾਟਕ, ਫਰੰਟ । 
(ਬ) 

ਬਘੁਲਾ ਬੜਵਾ --ਅਗਨੀ ਭੜਕਦੀ ਹੈ । ਬਚ ਗਾਯੌ--ਬਚਨ ਕਿਹਾਂ । ਬਚਨਾਰੇ--- 
ਬਰਨ । ਬਜ੍‌ --ਪੱਥਰ । ਬੇਜ਼ਾਗੀ --ਮਰਯਾਦਾ ਰਹਿਤ । ਬਟੇਰੀ--ਭੌਜਨ ਦੀ ਸਾਰੀ ਸਮਗ੍ਰ 
ਭੋਜੀ । ਬਡ ਰੌਗ--ਕੌੜ । ਬਦਨ--ਚਿਹਰਾ । ਬੰਦਨ--ਬੰਨ੍ਹਿਆ । ਬਧਕ--ਸ਼ਿਕ ਰੀ । 


ਅਰਬਭਵਲ) 871 


ਬਨਰਾਜ --ਸਾਰੀ ਬਨਸਪਤੀ । ਬਪ---ਸਰੀਰ । ਬੇਬੂੰਰ--ਕਿਕਰ.। ਬਯੰਜਨ--ਪੱਖਾ । 
ਬਯੋਤ--ਵਿਉ'ਤ, ਤਰੀਕਾ । ਬਰ --ਵਰਣਨ । ਬਰੈਤ --ਵਰਦੀਆਂ । ਬਰੋ ਬਰੂਹ-- ਵਰ 
ਮੰਗ । _ਬਲਭ -ਮਪ੍ਰੋਮੀ । _ਬਲਾਰ--ਬਲੀ । _ਬਾਸਕ--ਬਾਸ਼ਕ ਨਾਗ । _ ਬਾਜ-- 
ਘੋੜਾ । _ਬਾਜੌਤੀਅਨ -ਵਾਜੇ ਵਜਾਉਣ ਵਾਲੋ। ਬਾਮ --ਇਸਤੀ, ਘਰਵਾਲੀ । 
ਬਾਰਕ --ਵਾਰ਼ੀਆਂ । ਬਾਰੂ--ਰੇਤ । ਬਿਸ --ਬੀਸ, ਬਿੰਸ ਸਸ--ਇੱਕੀ । ਬਿਸਮਹਿ-- 
ਅਸਚਰਜ । ਬਿਸਮਾਨ --ਹੈਰਾਨ । ਬਿਸਮੈ--ਹੈਰਾਨੀ । ਬਿਸਰਾਇ ਕੈ--ਭੁਲਾ ਦਿੱਤਾ ਹੈ । 
ਬਿਸਾਰਦ--ਪਖੰਡਤ.। ਬਿਸਾਲ---ਮਹਾਨ । ਬਿੰਸੇਕ --ਵੀਹ । ਥਿਹਾਇ--ਦੇਰੀ ਤਜ ਕੇ । 
ਬਿਹਾਲਾ--ਵਿਆਕਲ । ਬਿਖਮਤਾ--ਕ੍ਰਧ ਵਾਲਾ । ਬਿਖਯਾਤ--ਪ੍ਰਗਟ । ਬਿੱਚਛਨ-- 
ਗੁਣਵਾਨ ਵਿਦਵਾਨ । ਬਿਚਰਤ--ਫਿਰਦੇ ਸਨ, ਵਿਚਰਦੇ । ਬਿਗਸਏ--ਪ੍ਰਸੈਨ ਹੋਏ । 
ਬਿੰਜਨ--ਖਾਣੇ । _ ਥਿਤ'- ਧਨ ਦੌਲਤ। ਬਿਦਰ--ਕ੍ਰਿਸ਼ਨ ਮਹਾਰਾਜ ਦਾ ਇਕ ਗਰੀਬ 
ਭਗਤ । ਬਿੰਦ --ਸਾਰੇ ਪਾਪ । ਬਿਧਤਯੁ --ਵਿਧੀ ਅਨੁਸਾਰ । ਬ੍ਰਿਧ--ਵੱਡੀ । ਬਿਧੂਪ-- 
ਲਾਲ ਹੌੱਠ । ਬਿਨੀ ਬੈਨ ਟੇਰੇ--ਬੇਨਤੀਆਂ ਕੀਤੀਆਂ । ਬਿਪ੍ਰ--ਬ੍ਰਾਹਮਣ । ਬਿਬ--ਦੌ.। 
ਬਿਬਖਾਰੇ--ਲਾੜੇ ਲਾੜੀ ਦੇ ਬੈਠਣ ਲਈ ਦੌ ਆਸਣ । ਬਿਭੂ--ਪ੍ਰਭੂ । ਬਿਮਨ--ਉਦਾਸ । 
ਬਿਮਲ---ਨਿਰਮਲ । _ਬਿਮਾਨਾ--ਅਤਿਅੰਤ ਨਿਮਰ । _ਬਿਮੌਚਤ--ਹੋਝ੍ਹ ਪੂੰਝਦਿਆਂ । 
ਬਿਯਾਰ--ਹਵਾ । _'ਥਿਰੈਚ--ਬ੍ਹਮਾ । ਬਿਰਦ--ਧਰਮ । _ਬਿਰਦਾਇ--ਚਰਨਾਂ ਨੂੰ । 
ਬਿਲਛਤ--ਆਨੰਦ ਮਾਣਦੇ । ਬਿਲਮ--ਦੇਰ । ਬਿਲਾਇ--ਨਾਸ ਹੁੰਦਾ ਹੈ । ਬਿਲੌਕੀ-- 
ਵੇਖ ਕੇ । ਬੀਜਨ ਕਰੇਂ --ਪੱਖਾ ਝੱਲੇ । ਬੀਥਨ --ਗਲੀਆਂ, ਬਾਜ਼ਾਰ । ਬ੍ਰੰਬ--ਜ਼ੌਰ ਦੀ 
ਜਲਧਾਰਾ । ਬੇਸਰ੍ਹ --ਖੱਚਰ ਤੇ । ਬੇਗ--ਝਟ ਪਟ । ਬੇਨ--ਬਾਜ। ਬੈਨ-- ਬਚਨ । 
ਬੋਰ ਨਿਕੌਦਨ--ਵੌਰ ਭਾਵ ਨਾਸ ਕਰਨ ਵਾਲੋਂ । ਬੋਧ--ਬੁੱਤ, ਮੂਰਤੀ । 
(ਭ) 

ਭਗਤਿ ਵਛਲ---ਭਗਤਾਂ -ਦੇ ਪਿਆਰੇ । _ਭਗਨੀ--ਭੈਣ । ਭਵ--ਜਨਮ ! 
ਭਵ ਹਨੋ--ਡਰ ਦੂਰ ਕਰ ਦੇਵੇ । ਭਵ ਸਿੰਧ --ਡਰਾਉਣਾ ਸੈਸਾਰ ਸਮੁੰਦਰ । ਭਯੋ- 
ਬਹੁੱਤ ਹੋਇਆ । ਭਾਖਾ --ਦੇਸ਼ ਭਾਸ਼ਾ .। -ਭਾਖੌ--ਵਰਣਨ ਕਰਨਾ । ਭਾਨ--ਸ਼ੂਰਜ । 
ਭਾਲ---ਮੱਥਾ । ਭਿਸ਼ਤ--ਬਹਿਸ਼ਤ । ਕਲ [ ਭਿੰਡ--ਪਾਖੰਡ । ਭ੍੍‌ਿਤ-- 
ਦਾਸ, ਸੇਵਕ । ਭੀਤ -ਕੰਧ । ਭਗਤਿ--ਭੌਗ । ਭੁਵ _ਨਭ--ਧਰਤੀ ਆਕਾਸ਼ । ਭੂਸ਼ਰ-- 
ਬਾਹਮਣ । ਭੁਖਤ ਕਰੀ-- ਗਹਿਣਿਆਂ ਨਾਲ ਸ਼ਿੰਗਾਰੀਆਂ । ਭੂਖਨ ਬਸਨ--ਗਹਿਣ ਤੇ 
ਬਸਤਰ । ਭੁਧਰ --ਪਹਾੜ । ਭ੍ੂਰ--ਮੀ'ਹ ਵਾਂਗ । ਭੇ--ਭਏ । ਭੌਗੀ--ਸੱਪ । ਭਯੋ ਸ 
ਗਾੜ--ਇਹ ਵੱਛਾ ਜੋਗ ਹੋਇਆ । ਭੰਨ--ਘਰ । 

(ਮ) 

ਮਉ ਕੀ--ਨਾਨਕਾ ਮੇਲ । ਮਸਨੰਦ--ਤਖ਼ਤ । ਮਹਾਇਓ--ਬਹੁਤ । ਮਹਾਯੋਂ-- 
ਮਹਾਨ । ਮਹਿਖ --ਮੱਝ । ਮਹੇਸ਼--ਸ਼ਿਵ ਜੀ । ਮੰਚ--ਪਲੰਘ । ਮਜਨ--ਇਸ਼ਨਾਨ । 
ਮਾਰਿ --ਵਿਚ । ਮਤਿ ਕਾਮੀ--ਥੋੜ੍ਹੀ ਮਤ ਵਾਲਾਂ । ਮੌਦਕੇ ਮਾਤੇ--ਹੈਕਾਰ ਵਿਚ ਮਸਤ । 


872 ਗੁਰ ਬਿਲਾਸ ਪਾਤਸ਼ਾਹੀ ੬ 


ਮਦਨ ਤਪਤ ਤੋ--ਕਾਮ ਦੇਵਤਾ ਦੀ ਅਗਨੀ ਤੋ" । ਮਦ ਮਾਨਾ--ਹੈਕਾਰ ਕਰਕੇ । 
ਮਦਰ ਦੇਸ--ਪੰਜਾਬ । ਮਧਿਆਨਾ--ਦੁਪਹਿਰ ਸਮਾਂ । ਮਨਸਬ--ਅੱਹੁਦਾ । ਮਾਨਕ-- 
ਹੀਰੇ ਪੰਠੇ ਤੇ ਲਾਲ ਆਦਿ । ਮਨੀਖਾ--ਮਨ ਦੀ ਇੱਛਾ । ਮਨੀ ਪੰਚਾਨਨਿ--ਭਾਈ ਮਨੀ 
ਸਿੰਘ। ਮਯੋਕ--ਚੈਦ । ਮਯਾ--ਕਿ੍‌ਪਾ । ਮਰੀਚ--ਸੂਰਜ ਦੀ ਕਿਰਨ । ਮਲੀਨੀ-- 
ਮਲੋਸ਼ । ਮਾਥਾ ਧੁਨਿਓ--ਫਿਕਰ ਹੋਇਆ । ਮਾਝ--ਵਿਚ । ਮਾਨੀ--ਹੌਕਾਰ । ਮਾਰ 
ਗੈਡਹ--ਪਖੰਡ ਖਲਾਰ ਕੇ । ਮਿਸਤਾਰੇ'--ਉਸਦੇ ਬਹਾਨੇ । ਮਿਰਿਖਾ--ਝੂਠ ਮਿਥਿਆ । 
ਮਿਗਿੰਦ--ਸ਼ੇਰ । ਮਿਰਿਤ ਕ੍ਰਿਤ--ਮ੍ਰਿਤਕ ਸੈਸਕਾਰ । ਮੀਰੀ - ਬਾਦਸ਼ਾਹੀ । ਮੁੰਸਵਰ-- 
ਚਿਤਕਾਰ । ਮੁਸਾਹਿਬ--ਅਹਿਲਕਾਰ । ਮੁਕਤਾਏ--ਖੌਲ੍ਹ ਦਿੱਤੇ । ਮੁਕਰ--ਸ਼ੀਸ਼ਾ । 
ਮੁਖੰਚਾਰ--ਬ੍ਹਮਾ । ਮੁਦਤ ਮਨ--ਪ੍ਰਸੰਨ ਚਿਤ । ਮੁਦਾਮਾ--ਪੱਕੇ ਤੌਰ ਤੇ । ਸਦੀਵੀ 
ਮੁਰਾਰੇ--ਵਿਸ਼ਨੂੰ ਭਗਵਾਨ ਜੀ । ਮ੍ਰਖ--ਮ਼ੂਰਖ । ਮ੍ਡ--ਸਿਰ । ਮੋਦ--ਧਰਤੀ । ਮੇਰ ਸਮ 
--ਸੁਮੋਰ ਪਰਬਤ ਜੇਡਾ । ਮੈਥੁਨ--ਇਸਤ੍ਰੀ ਭੋਗ । ਮੈਨ--ਕਾਮ ਦੇਵਤਾ । ਮੋਹਾਰੇ--ਮੰਹਿਤ 
ਹੁੰਦੇ ਸਨ । ਮੌਲ--ਸਿਰ । 


(ਯ) 


ਯਯਦਾ---ਕਰਤਾਰ, ਪਰਮਾਤਮਾ । ਯਾਨ--ਰਥ, ਬਿਬਾਨ, ਔਰਥੀ । 


ਰ (6). 

ਰਸ ਪਾਂਗੇ--ਰਸਾਂ ਵਿਚ ਮਗਨ । _ਰਸਾਲ--ਰਸਦਾਇਕ । ਰਖਯ--ਰਖਿਆਂ । 
ਰੰਗ--ਪ੍ਰੋਮ । ਰੈਚ--ਰਤਾ ਭਰ । ਰਜ--ਧੂੜ । _ਰਜਨੀ--ਰਾਂਤੰ । - ਰਜੂਤੀ--ਰਾਜਪੂੜੀ 
ਸ਼ਾਨ । ਰਤਿ--ਕਾਮਦੇਵ ਦੀ ਇਸਤੀ । ਰੌਭਾ-- ਕੇਲਾ । ਰੌਮਯ --ਸ਼ੋਦਰਤਾ । ਰਰੈਂ--ਕਹੇ । 
ਰਵਿ--ਸ਼ੁਰਜ । ਰਵਿ ਸੁਤ--ਧਰਮ ਰਾਜ । ਰਵਿ ਦਿਨ--ਅੰਤਵਾਰ । ਰਾਜਤ-- ਸਵਾਰ । 
ਰਾਮ ਜਨੀ--ਵੇਸਵਾਵਾਂ । ਰਾਰ--ਝਗੜਾ । ਗਵਰ--ਆਪ ਦੇ । ਰਿਸ--ਕ੍ੱਧ । ਰਿਸਾਇ-- 
ਗੁੰਮੈ ਵਿਚ । ਰਿਖ--ਲੜਕੀਆਂ । ਰਿਦਾ ਸਿਰਾਉ'---ਦਿਲ ਠੰਡਾ ਕਰਾਂਗਾ ।-ਰਿਧ ਸਿਧ-- 
ਸੱਭ ਕਰਾਮਾਤਾਂ ਤੇ ਸ਼ਕਤੀਆਂ । ਰੁਚਰ--ਸੰਦਰ । ਰੂਪ ਅਨਾਦਿ--ਰਬ ਰੂਪ । ਰੂਪਨੂਪੰ-- 
ਅਸਚਰਜ । _ਰੂਰੀ--ਸ਼ੰਦਰ । _ ਰੂਰੇ--ਸ਼ੁੰਦਰ । ਰੂੜ--ਸਵਾਰ । _ਰੋਨਹ--ਧੂੜ । 
ਰੋਕੀ--ਨਕਦ । ਰੌਖ--ਜੌਸ਼ । ਰੌਝ--ਨੀਲ ਗਾਂ । ਰੋਦਨ--ਰੋਣਾ । _ਰੋਪੀਯ--ਪੈਰ 
ਗੱਡ ਲਏ । “ ਡ# 


(ਲ) 

ਲਹੌ--ਜਾਣਦੇ ਹੋ । ਲਗ--ਕਿਹਾ । ਲਖਾਈ--ਜਾਣ ਕੇ । ਲਘ ਸੱਕਾ--ਪੇਸ਼ਾਬ 

ਕਰਨਾ । ਲੰਪਟ--ਡੱਖੋ । ਲਪਟਾਨਾ--ਲਿਪਟਣਾਂ । ਲਲਤ--ਸੋਦਰ । ਲਾਬੋ ਡੀਲ--ਲੇਮੇ 

ਕੱਦ ਵਾਲਾ । 'ਲਿਲਾਰ -ਮੱਥੋ ਤੇ । ਲੋਵੋ--ਗੌਢੇ । ਲੈ ਨਵਲਾ--ਫੁਲਾਂ ਦੀ ਛਟੀ । 

ਲੋਉ--ਲੌਕ । ਲੇਕਿੰਦ--ਦੇਵ ਲੌਕ । ਲੋਲਪ---ਲੋਭੀ । ਲੌਲਪ ਲੰਪਟ--ਵਿਸ਼ੋ ਵਿਕਾਰਾਂ 
ਵਿਚ ਲੀਨ । ਲੌ ਪੁਰ--ਲਾਹੌਰ ਤੌ” । 


ਅਰਥ!ਵਲ] 8723 


(ਵ) 
ਵਕ੍ਰ--ਟੋਢੀ । ਵਖਯਸਥਲ--ਵੱਖੀ ਵਿਚ । _ ਵਛਲ--ਭਗਤਾਂ ਦਾ ਪ੍ਰੇਮ । 
ਵਨੀ ਪਟ--ਅੱਗ ਦੇ ਕਪੜੇ । ਵਾਮ--ਖੱਬਾ । ਵਾਰ ਸਸੀ--ਸੋਮਵਾਰ । ਵਿਸਕ--ਵੌਰ 
ਦੀ ਵਿਸ। ਵਿਸਟਾ--ਗੈਦਗੀ । ਵਿੰਸਤ--ਵੀਹਵਾਂ । ਵਿਸੂਰੇ--ਦੁਖ । _ਵਿਕਲਪ-- 
ਇਕਾਗਰ ਚਿਤ । ਵਿਖੇਪ _ਘਬਰਾਂਹਟ । ਵਿਪਰਜੇ--ਉਲਟਾ, ਵਿਰੁੱਧ । ਵਿਰਕਤ--ਮ਼ੌਹ 


ਰਹਿਤ । ਵਿਰਹਿ--ਵਿਛੌੜਾ । ਵਿਰਾਮ--ਖੁਲ੍ਹਣਾ । 


ਇੰਦਰ ਸਿੰਘ ਗਿੱਲ (ਸ) 
ਸਮਸ਼ੇਰ ਸਿੰਘ ਅਸ਼ੋਕ (ਸ) 


ਸੁਰਿੰਦਰ ਸਿੰਘ ਕੋਹਲੀ (ਡਾ) 


ਹਰਿਭਜਨ ਸਿੰਘ (ਤਾ) 
ਕਰਮ ਸਿੰਘ (ਹਿਸਏਰੀਅਨ) 
ਕਾਨ੍ਹ ਸਿੰਘ (ਭਾਈ) 


ਗੁਰਮੁੱਖ ਸਿੰਘ (ਡਾ) 


ਗੌਡਾ ਸਿੰਘ (ਡਾ) 
ਭਾਸ਼ਾ ਵਿਭਾਗ, ਪੰਜਾਬ 


ਰਤਨ ਸਿੰਘ ਜੱਗੀ (ਡਾ) 


ਰਾਇ ਜਸਬੀਰ ਸਿੰਘ (ਡਾ) 
ਵੀਰ ਸਿੰਘ (ਭਾਈ) 


ਅੰਤਕਾ 2 
ਸਹਾਇਕ ਗ੍ਰੰਥਾਵਲੀ 


-ਗੁਰ ਬਿਲਾਸ ਪਾਤਸ਼ਾਹੀ ਛੋਵੀ” 

-ਸੀ ਗੁਰ ਸੋਭਾ-ਸੈਨਾਪਤੀ 

-ਸਾਂਡਾ ਹੱਥ ਲਿਖਤ ਸਾਹਿਤ 

-ਨਿਸ਼ਾਨ ਤੇ ਹੁਕਮ ਨਾਮੇ । 

-ਪੰਜਾਂਬੀ ਸਾਹਿਤ ਦਾ ਇਤਿਹਾਸ 

-ਪੰਜਾਂਬੀ ਸਾਹਿਤ ਕੋਸ਼ (ਤਿੰਨ ਭਾਗ) 

-ਪੰਜਾਬ ਯੂਨੀਵਰਸਿਟੀ ਪੰਜਾਬੀ 
ਸਾਹਿਤ ਦਾ ਇਤਿਹਾਸ । 

-ਗੁਰਮੁਖੀ ਲਿਪੀ ਮੇ" ਹਿੰਦੀ ਕਾਵ੍ਯ 

-ਇਤਿਹਾਸਕ ਖੰਜ 

-ਮੰਹਾਨ ਕੌਸ਼ 

-ਗੁਰ ਛੰਦ ਦਿਵਕਾਰ 

-ਗੁਰੂਸ਼ਬਦਾਲੌ ਕਾਰ 

-ਗੂੁਰਮੱਤ ਮਾਰਤੰਡ 


-ਗੁਰਬਿਲਾਸ ਬਾਬਾ ਸਾਹਿਬ ਸਿੰਘ ਬੇਦੀ 


-ਗੁਰੂ ਨਾਨਕ ਬੋਸ ਪ੍ਰਕਾਸ਼ 

“ਸ਼ੀ ਗੁਰੂ ਸੋਭਾ ਕ੍ਰਿਤ ਸੈਨਾਪਤੀ 
-ਗੁ ਰਬਿਲਾਸ ਪਾਤਸ਼ਾਹੀ ਛੇਵੀ” 
-ਗੁਰਬਿਲਾਸ ਪਾਤਸ਼ਾਹੀ ਦਸਵੀ” 
-ਦਸਮ ਗ੍ਰੰਥ ਦਾ ਪੰਰਾਣਿਕ ਅਧਿਐਨ 


_-ਸਾਹਿਤ ਕੌਸ਼ 


-ਪੰਜਾਂਬੀ ਸਾਹਿਤ ਸੋਦਰਭ ਕੌਸ਼ 
-ਗੁਤੂ ਅਮਰਦਾਸ ਸ੍ਰੰਤ ਪੁਸਤਕ 
-ਅੱਸ਼ਟਗੁਰੂ ਚਮਤਕਾਰ (ਭਾਗ 3) 


